ਜਮਕਾਲੀਨ ਹਿੰਦੀ ਕਹਾਣੀਆਂ 


ਅੰਤਰ-ਭਾਰਤੀ ਪੁਸਤਕਮਾਲਾ 


ਸਮਕਾਲੀਨ ਹਿੰਦੀ ਕਹਾਣੀਆਂ 


ਰਾਜਿੰਦਰ ਸਿੰਘ 


1992 (ਸ਼ੱਕ ਸੋਮਤ 1914) 

(€) ਧਨੌਜਯ ਵਰਮਾ, 1988 

ਪੰਜਾਬੀ ਅਨੁਵਾਦ (ਊ) ਨੈਸ਼ਨਲ ਬੁਕ ਟਰੱਸਟ, ਇੰਡੀਆ 

1$ਮਿਕ 81-237-0004-0 ਰ੍ 

ਮੁੱਲ : 4200 

01101081 111੬ : $830818980  111001 1₹311501987 (11101) 
'118051801001 : $806316੬॥ ਮਿੰ।੧01 08118019871 (?001801) 
ਡਾਇਰੈਕਟਰ, ਨੈਸ਼ਨਲ ਬੁਕ ਟਰੱਸਟ, ਇੰਡੀਆ, ਏ-5, ਗਰੀਨ ਪਾਰਕ, ` 
ਨਵੀਂ ਦਿੱਲੀ-110016 ਵਲੋਂ' ਪ੍ਰਕਾਸ਼ਤ । 


10. 
_ ਤੀਸਰੀ ਹਥੇਲੀ 

. ਅਗਲੇ ਮੁਹੱਰਮ ਦੀ ਤਿਆਰੀ 
. ਪੰਜਵਾਂ ਪਰੰਠਾ 

. ਸਹਾਰਾ 

. ਧੂਣੀ 

. ਖੰਡਿਤ 

_ ਖ਼ਾਨਦਾਨ ਵਿਚ ਪਹਿਲੀ ਵਾਰ 
. ਜਹਾਜ 

 ਨੈਨਸੀ ਦਾ ਧੂੜਾ 

. ਰਮਜ਼ਾਨ ਵਿੱਚ ਮੌਤ 


ਸਮਕਾਲੀਨ ਕਹਾਣੀ ਦੀ ਪਛਾਣ 
. ਅਕਾਲ ਉਤਸਵ 

. ਗੁਲਕੀ ਬਨੇ 

. ਅੰਨ੍ਹੀ ਲਾਲਟੇਣ 

_ ਕਲਾਡ ਈਥਰਲੀ 


ਅੰਮ੍ਰਿਤਸਰ ਆ ਗਿਆ ਹੈ 
ਦੀਮਕ 


. ਮੌਰਾਂ ਦੁਸ਼ਮਣ 
_ ਸਨਾਟਾ 


ਦੌਜ਼ਖੀ 
ਛੁੱਟੀਆਂ 


ਲੇਖਕ-ਪਰਿਚਯ 


ਧਨੰਜਯ ਵਰਮਾ ਸਤ 
ਹਰੀਸ਼ਕਰ ਪਰਸਾਈ ] 
ਧਰਮਵੀਰ ਭਾਰਤੀ 9 
ਅੰਮ੍ਰਿਤ ਰਾਏ 26 
ਗਜਾਨਨ ਮਾਧਵ ਮੁਕਤੀਬੋਧ 39 
ਭੀਸ਼ਮ ਸਾਹਨੀ 52 
ਰਾਮਕ੍ਮਾਰ 66 
ਕ੍ਰਿਸ਼ਨ ਬਲਦੇਵ ਵੈਦ __ 88 
ਮਹੀਪ ਸਿੰਘ 99 
ਸ਼ਾਨੀ 109 
ਕਾਮਤਾਨਾਥ 124 
ਰਾਜੀ ਸੇਠ 151 
ਰਮੇਸ਼ ਬਖਸ਼ੀ 160 
ਗਿਰੀਰਾਜ ਕਿਸ਼ੋਰ 166 
ਰਾਮਨਾਰਾਇਣ ਸੁਕਲ __176 
ਓਮਪ੍ਰਕਾਸ਼ ਮੇਹਰਾ 184 
ਗੋਵਿੰਦ ਮਿਸ਼ਰ 191 
ਰਮਾਕਾਂਤ ਸ੍ਰੀਵਾਸਤਵ _ 201. 
ਸਤਯੋਨ ਕੁਮਾਰ 215 
ਸਵਯੰ ਪ੍ਰਕਾਸ਼ 250 
ਮੰਜੂਰ ਏਹਤੇਸ਼ਾਮ 263 
276 


ਸਮਕਾਲੀਨ ਕਹਾਣੀ ਦੀ ਪਛਾਣ 


ਸਮਕਾਲੀਨ ਕਹਾਣੀ ਦੀ ਪ੍ਰਮਾਣਿਕਤਾ ਦੀ ਜਾਂਚ ਦਾ ਇਕ ਸਿੱਧਾ ਤਰੀਕਾ ਇਹ 
ਹੋ ਸਕਦਾ ਹੈ ਕਿ ਅਸੀ" ਉਸ ਵਿਚੋ ਉਭਰਨ ਵਾਲੇ ਆਦਮੀ ਦੀ ਤਸਵੀਰ ਦਾ 
ਜਾਇਜ਼ਾ ਲਈਏ ਅਤੇ ਇਹ ਤੋਅ ਕਰੀਏ ਕਿ ਉਹ ਸਮਕਾਲੀਨ ਮਨੁੱਖ ਦੀ ਤਸਵੀਰ 
ਹੈ ਜਾਂ ਨਹੀ । ਸਮਕਾਲੀਨ ਕਹਾਣੀ ਰਾਹੀ" ਠੀਕ ਆਦਮੀ ਦੀ ਪਛਾਣ ਜਾਂ ਉਸ 
ਪਛਾਣ ਦੇ ਰਾਹੀ ਸਮਕਾਲੀਨ ਕਹਾਣੀ ਦੀ ਪ੍ਰਮਾਣਿਕਤਾ ਦੀ ਪੜਤਾਲ ਉਪਰੇ` 
ਜਿੰਨੀ ਆਸਾਨ ਨਜ਼ਰ ਆਉਦੀ ਹੈ, ਉਸ ਵਿਚ ਉਤਨੇ ਹੀ ਖਤਰੇ ਵੀ ਹਨ, ਕਿਉਂਕਿ 
ਇਸ ਰਸਤੇ ਸਾਨੂੰ ਤੁਹਾਨੂੰ ਬਹੁਤ ਸਾਰੀਆਂ ਉਲਝੀਆਂ ਹੋਈਆਂ ਗੱਲਾਂ ਅਤੇ ਮੁੱਦਿਆਂ ਨੂੰ 
ਸਾਫ਼ ਕਰਨਾ ਹੈ । 

ਸਭ ਤੋ" ਪਹਿਲਾਂ ਇਹੀ ਤੌਅ ਕੀਤਾ ਜਾਏ ਕਿ ਸਮਕਾਲੀਨ ਕਹਾਣੀਆਂ ਵਿਚੋ 
ਜਿਸ ਆਦਮੀ ਦੀ ਤਸਵੀਰ ਉਭਰਦੀ ਹੈ ਉਹ ਕੌਣ ਅਤੇ ਕਿਹੋ ਜਿਹਾ ਹੈ ? ਉਹ 
ਸਮਕਾਲੀਨ ਅਸਲੀ ਮਨੁੱਖ ਦੇ ਰੂਪਾਂ ਨਾਲ ਕਿੰਨਾ ਮਿਲਦਾ ਜੁਲਦਾ ਹੈ ਜਾਂ ਵੱਖ 
ਹੈ ? ਪਹਿਲੇ ਤਾਂ ਤੁਸੀ" ਕਹਿ ਸਕਦੇ ਹੋ ਕਿ ਲੇਖਕ ਹੀ ਉਹ ਆਦਮੀ ਹੁੰਦਾ ਹੈ ਜੋ 
ਆਪਣੀਆਂ ਰਚਨਾਵਾਂ ਵਿਚੋ` ਉਭਰਦਾ ਹੈ । ਜੋ ਲੇਖਕ ਆਪਣੀਆਂ ਰਚਨਾਵਾਂ ਵਿਚੋਂ' 
ਆਪਣੇ ਆਪ ਨੂੰ ਉਭਾਰਦੇ, ਰਚਦੇ ਅਤੇ ਬੁਣਦੇ ਹਨ, ਉਹ ਆਤਮ-ਪ੍ਰਗਟਾਵਾਦੀ 
ਅਖਵਾਉਂਦੇ ਹਨ । ਉਹ ਆਪਣੇ ਆਪ ਨੂੰ ਵਿਅਕਤੀ-ਸੁਤੌਤਰਤਾ ਦੇ ਪਹਿਰੇਦਾਰ ਵੀ 
ਕਹਿੰਦੇ ਹਨ, ਪਰ ਉਹ ਸਮਕਾਲੀਨ ਅਤੇ ਆਮ ਆਦਮੀ ਨੂੰ ਇੰਨੀ ਵੀ ਸੁਤੰਤਰਤਾ 
ਦੇਣਾ ਨਹੀ ਚਾਹੁੰਦੇ ਕਿ ਉਹ ਇਨ੍ਹਾਂ ਦੀਆਂ ਰਚਨਾਵਾਂ ਵਿਚੋ“ ਝਾਕ ਸਕੇ । ਊਸ ਨੂੰ 
ਅਰਥਾਤ ਆਪਣੀ ਰਚਨਾ ਨੂੰ ਤਾਂ ਉਹ ਆਪਣੀ ਹੀ ਮੂਰਤ ਘੜਨ ਅਤੇ ਫਿਰ ਘੜਨ ਦਾ 
ਮਾਧਿਅਮ ਮੰਨਦੇ ਹਨ ਜੋ ਕਿ ਮਨੁੱਖੀ ਮੁੱਲ ਅਤੇ ਭਾਗਵਾਦ ਦੀ ਚਿੰਤਾ ਦੀ ਮੁਦਹਾ ਉਨ੍ਹਾਂ 
ਦੀ ਵੀ ਹੁੰਦੀ ਹੈ । ਫਿਰ ਵੀ, ਹੁਣ ਸਾਡੋਂ ਵਿਚੋ' ਬਹੁਤੇ ਇਸ ਗੱਲ ਦੀ ਪੁਸ਼ਟੀ ਨਹੀ' 
ਕਰਨਗੇ ਕਿ ਕਹਾਣੀ ਨੂੰ ਇਤਨਾ ਆਤਮ-ਸੀਮਤ ਅਤੇ ਵਿਅਕਤੀਵਾਦੀ ਬਣਾ ਦਿਤਾ 
ਜਾਏ । ਕਹਾਣੀ ਇਸ ਰੁਖ ਅਤੇ ਦ੍ਰਿਸ਼ਟੀਕੋਣ ਨੂੰ ਕਾਫੀ ਪਹਿਲਾਂ ਛੱਡ ਚੁੱਕੀ ਹੈ । ਹੁਣ 
ਤਾਂ ਉਹ ਆਪਣੇ ਰਾਹੀ” ਸਮੋ', ਸਮਾਜ, ਹਾਲਾਤ ਅਤੇ ਪੂਰੇ ਵਾਤਾਵਰਣ ਨੂੰ ਪੇਸ਼ ਕਰਨ, 
ਉਸ ਦੇ ਆਹਮੋ-ਸਾਹਮਣੇ ਆਉਣ ਅਤੇ ਉਸ ਵਿਚ ਸ਼ਾਮਲ ਹੋ ਕੇ ਉੱਸ ਦੀਆਂ 
ਚਨੋਤੀਆਂ ਨੂੰ ਸਵੀਕਾਰ ਕਰਨ ਅਤੇ ਉਨ੍ਹਾਂ ਨਾਲ ਟਕਰਾਣ ਦਾ ਹਥਿਆਰ ਹੋ ਗਈ ਹੈ । 


ਅੱਠ ਸਮਕਾਲੀਨ ਹਿੰਦੀ ਕਹਾਣੀਆਂ 


ਇਸ ਦਿਸ਼ਾ ਵਿਚ ਉਹ ਲਗਾਤਾਰ ਵਿਕਸਤ ਹੋਈ ਅਤੇ ਹੋ ਰਹੀ ਹੈ । ਆਪਣੇ ਸੋਮੇ', 
ਆਪਣੇ ਅੱਜ, ਆਪਣੀ ਚੌਤਰਫਾ ਅਤੇ ਜੱਦੋਜਹਿਦ ਕਰਦੀ ਦੁਨੀਆਂ ਦੇ ਉਭਰਨ 
ਵਾਲ਼ ਅਕਸ ਤੋਂ" ਹੀ ਹੁਣ ਕਹਾਣੀ ਦੀ ਪ੍ਰਮਾਣਿਕਤਾ ਦੀ ਜਾਂਚ ਹੋ ਸਕਦੀ ਹੈ । ਲੇਖਕ 
ਨੇ ਜੋ ਵੀ ਯਥਾਰਥ ਦੇਖਿਆ-ਭੋਗਿਆ ਹੈ, ਉਸ ਦਾ ਅਨੁਭਵ ਕਿਤਨਾ ਹੀ ਪ੍ਰਮਾਣਿਕ 
ਹੋਵੇ ਅਸੀ` ਉਸ ਦੀ ਜਾਂਚ ਪਰਖ ਸਮਕਾਲੀਨ ਅਤੇ ਆਮ ਮਨੁੱਖ ਦੇ ਭੋਗੇ ਜਾਂਦੇ 
ਯਥਾਰਥ ਅਤੇ ਅਨੁਭਵ ਦੇ ਸਮਾਨਾਂਤਰ ਹੀ ਕਰਾਂਗੇ । ਇਸ ਬਹਾਨੇ _ਅਸੀ` ਕੌਈ 
ਨਿਰਦੇਸ਼ ਦੇਣਾ ਨਹੀ' ਚਾਹੰਦੇ, ਉਹ ਤਾਂ ਤੁਹਾਨੂੰ ਸਮਾਂ ਦਿੰਦਾ ਹੈ ਅਤੇ ਦੇਵੇਗਾ, ਅਸੀ” 
ਤਾਂ ਉਸ ਨੂੰ ਕੇਵਲ ਰੇਖਾਂਕਿਤ ਹੀ ਕਰ ਸਕਦੇ ਹਾਂ, ਫਿਰ ਇਹ ਅਕਸ ਹੀ ਕਾਫੀ ਨਹੀ 
ਹੁੰਦਾ । ਜਰੂਰੀ ਇਹ ਵੀ ਹੈ ਕਿ ਉਸ ਦੇ ਪ੍ਰਤੀ ਤੁਹਾਡੀ ਪਹੁੰਚ, ਤੁਹਾਡਾ ਰੁਖ ਅਤੇ 
ਦ੍ਰਿਸ਼ਟੀਕੋਣ ਕੀ ਹੈ ਅਤੇ ਤੁਸੀ ਉਸ ਰਾਹੀ” ਜੁੜੇ ਕਿਸ ਨਾਲ ਹੌ।. 

ਇਹ ਗੱਲ ਬਹੁਤ ਅਹਿਮ ਹੈ ਅਤੇ ਸਮਕਾਲੀਨ ਕਹਾਣੀਕਾਰ ਇਸ ਮਾਮਲੇ ਵਿਚ 
ਖਾਸਾ ਚੋਤੈਨ ਵੀ ਹੈ। ਉਹ ਆਪਣੀ ਹੈਸੀਅਤ ਅਤੇ ਦਰਜਾ ਇਕ ਸਾਧਾਰਣ ਨਾਗਰਿਕ 
ਤੋਂ ਵੱਖ ਨਹੀ ਮੰਨਦਾ । ਹਰ ਦਿਨ ਅਤੇ ਹਰ ਪਲ ਹੋਣ ਵਾਲੇ ਅੰਦਰੂਨੀ ਅਤੇ ਬਾਹਰੀ 
ਅਨੁਭਵ ਉਸ ਨੂੰ ਬਾਰ ਬਾਰ ਅਤੇ ਲਗਾਤਾਰ ਇਕ ਭਿਆਨਕ ਯੁੱਧ ਵਿਚ ਲਿਆ ਸੱਟਦੇ 
ਹਨ । ਉਸ ਦੀ ਕੋਸ਼ਿਸ਼ ਹੈ ਕਿ ਉਸ ਦੀ ਗੱਲ ਕੇਵਲ ਉਸ ਦੀ ਰਹਿ ਕੇ ਉਸ ਦੇ ਚਹੇ 
ਪਾਸਿਆਂ ਦੇ ਉਨ੍ਹਾਂ ਸਾਰੇ ਲੋਕਾਂ ਦੀ ਹੋਵੇ ਜਿਨ੍ਹਾਂ ਦੇ ਵਿਚ ਉਹ ਰਹਿੰਦਾ ਹੈ ਅਤੇ ਰਚਦਾ 
ਹੈ । ਇਹ ਲਈ ਗਹੁ ਨਾਲ ਦੇਖਿਆਂ ਪਤਾ ਲੱਗੇਗਾ ਕਿ ਸਮਕਾਲੀਨ ਕਹਾਣੀ ਵਿਚ 
ਜੋ ਬਦਲਾਵ ਆਇਆ ਹੈ, ਉਸ ਦਾ ਬੁਨਿਆਦੀ ਆਧਾਰ ਹੀ ਇਹ ਹੈ ਕਿ ਉਨ੍ਹਾਂ ਵਿਚ 
ਕਹਾਣੀਕਾਰ ਹਾਲਾਤ ਦਾ ਕੇਵਲ ਅੱਖੀ' ਵੇਖਣ ਵਾਲ਼ਾ ਗਆਹ ਨਹੀਂ ਹੈ, ਉਸ ਤੋ 
ਅੱਗੇ ਵੱਧ ਕੇ ਉਹ ਉਨ੍ਹਾਂ ਵਿਚ ਸ਼ਾਮਲ ਹੈ ਅਤੇ ਉਸ ਤੱ ਉਪਜੀਆਂ ਅਸਮਾਨਤਾਵਾਂ 

ਅਤੇ ਤ੍ਰਾਸਦੀਆਂ ਦਾ ਉਹ ਸਹਿਭੌਗੀ ਹੈ । ਸਮਕਾਲੀਨ ਮਾਮਲਿਆਂ ਵਿਚ ਪ੍ਰਮਾਣਿਕ 
ਕਹਾਣੀ ਉਹੀ ਹੋ ਸਕਦੀ ਹੈ, ਜੋ ਸਮਕਾਲੀਨ ਆਦਮੀ ਦੀ ਹੀ ਤਰ੍ਹਾਂ ਅੱਜ ਦੇ ਹਾਲਾਤ 
ਵਿਚ ਸ਼ਾਮਲ ਅਤੇ ਉਨ੍ਹਾਂ ਨਾਲ ਜੂਝਦਿਆਂ ਹੋਇਆਂ ਪ੍ਰਾਪਤ ਕੀਤੇ ਅਨੁਭਵ ਨੂੰ ਰਚੇਂ । 
ਮਨੁੱਖੀ ਪ੍ਰਗਟਾਵੇ ਦੀਆਂ ਸਾਰੀਆਂ ਵਿਧਾਵਾਂ ਜੋ ਨਵੀ ਤਾਕਤ ਅਤੇ ਸਾਰਥਕਤਾ ਪ੍ਰਾਪਤ 
ਕਰਦੀਆਂ ਹਨ, ਉਹ ਆਮ ਮਨੁੱਖ ਦੀ ਜ਼ਿੰਦਗੀ ਦੀ ਜ਼ਮੀਨ ਤੇ ਆਕੇ ਹੀਪਾ 
ਸਕਦੀਆਂ ਹਨ । ਅਸੀਂ ਜੌ ਜੀ ਰਹੇ ਹਾਂ, ਜੇ ਉਸ ਦਾ ਬਿੰਬ-ਪ੍ਰਤੀਬਿੰਬ ਉਨ੍ਹਾਂ ਵਿਚ ਨਾ 
ਹੋਇਆ ਤਾਂ ਕਿਜੇ ਵੀ ਵਿਵਸਥਾ ਦੀ ਸਾਜ਼ਸ਼ ਨੂੰ ਤੋੜਿਆ ਨਹੀ” ਜਾ ਸਕਦਾ । ਉਹ 
ਭਾਵੇ' ਮੈਬੋਧਾਂ ਦੀ ਜੜਤਾ ਹੋਵੇ ਜਾਂ ਮੁੱਲਾਂ ਦਾ ਘਟਣਾ ਹੋਵੇ, ਇਹ ਸਭ ਹਵਾਂ ਵਿਚ 
ਨਹੀ” ਹੋ ਰਿਹਾ ਹੈ । ਉਸ ਦੇ ਸਾਫ਼ ਸਾਫ਼ ਕਾਰਣ ਅਤੇ ਜੜਾਂ ਵਿਵਸਥਾ ਵਿਚ ਹਨ। 

ਸਮਕਾਲੀਨ ਪ੍ਰਮਾਣਿਕ ਕਹਾਣੀ ਇਸ ਗੱਲ ਤੌ” ਜਾਣ ਲੱਗਦੀ ਹੈ । ਉਨ੍ਹਾਂ ਵਿਚ 
ਵਿਰੋਧ ਦੀ ਰਾਜਨੀਤੀ ਅਤੇ ਰਾਜਨੀਤਕ-ਹੀਨਤਾ ਦੇ ਅਵਸਰਵਾਦ ਦਾ ਨਕਾਬ ਵੀ 
ਉਲਟਿਆ ਹੋਇਆ ਮਿਲੌਗਾ । ਚੀਜ਼ਾਂ ਅਤੇ ਸੈਬਧਾਂ ਦੇ ਬਦਲੋ ਹੋਏ ਸਰਗਮ ਨੂੰ ਉਭਾਰ 
ਕੇ ਉਨ੍ਹਾਂ ਵਿਚ ਸਮਕਾਲੀਨ ਜ਼ਿੰਦਗੀ ਦਾ ਕੇਦਰੀਪਨ ਵੀ ਮਿਲੇਗਾ । ਉਨ੍ਹਾਂ ਵਿਚ 
ਖਾਸੀ ਤਿੱਖੀ ਅਤੇ ਤੇਜ਼ ਤਕਰਾਰ ਹੈ, ਆਮ ਆਦਮੀ ਦੀ ਖਿੱਝ, ਬਦਹਵਾਸੀ ਅਤੇ 


ਭੂਮਿਕਾ ਨੇ 


ਟੁੱਟਪੈਣ ਦੀ ਭਾਵਨਾ ਵੀ ਉਨ੍ਹਾਂ ਵਿਚ ਹੈ । ਸਮਕਾਲੀਨ ਕਹਾਣੀ ਪ੍ਰਤੀਵਾਦ ਅਤੇ 
ਪ੍ਰਤੀਰੋਧ ਦੀ ਕਹਾਣੀ ਹੈ ।...ਉਸ ਦਾ ਪ੍ਰਤੀਵਾਦ ਅਤੇ ਪ੍ਰਤੀਰੋਧ ਹਰ ਉਸ ਚੀਜ਼ ਨਾਲ 
ਹੈ, ਜੋ ਸਮਕਾਲੀਨ ਮਨੁੱਖ ਢੇ ਸੈਕਟ ਦਾ ਕਾਰਣ ਹੈ । ਅਜਿਹਾ ਨਹੀ` ਕਿ ਇਸ ਤੋ” 
ਪਹਿਲਾਂ ਅਸਹਿਮਤੀ ਦੀਆਂ ਕਹਾਣੀਆਂ ਨਹੀ" ਲਿਖੀਆਂ ਗਈਆਂ, ਪਰ ਸਮਕਾਲੀਨ 
ਅਸਹਿਮਤੀ ਦੀ ਮਾਨਸਿਕਤਾ ਵੀ ਬਦਲੀ ਹੋਈ ਹੈ । ਪਹਿਲੇ ਇਨਕਾਰ ਦੀ ਮੁਦਰਾ ਸੀ 
ਅਤੇ ਉਸ ਦੇ ਪਿੱਛੇ ਸੀ ਅਤੀਤ ਨਾਲ ਲਗਾਓ ਦਾ ਸਸਕਾਰ । ਉਸ ਨਾਲ ਵੀ 
ਇਕ ਅਜੀਬ ਜਿਹੀ ਦਬਿਧਾ ਪੈਦਾ ਹੋ ਗਈ ਸੀ । ਉਸ ਨੇ ਨਕਲੀ ਝਗੜਿਆਂ ਅਤੇ 
ਵਿਰੋਂਧਾਂ ਨੂੰ ਫੀ ਜਨਮ ਦਿਤਾ ਸੀ । ਪਰਿਵੇਸ਼ ਦੇ ਮਾਧਿਅਮ ਨਾਲ ਵਿਅਕਤੀ ਅਤੇ 
ਵਿਅਕਤੀ ਦੇ ਮਾਧਿਅਮ ਨਾਲ ਪਰਿਵੇਸ਼ ਨੂੰ ਪਾਣ ਜਾਂ ਸਮੇ ਦੀ ਸੱਚਾਈ ਦੇ ਵਿਚ 
ਵਿਅਕਤੀ ਨੂੰ ਸਥਾਪਤ ਕਰਨ ਦੀ ਪੁਰਾਣੀ ਪ੍ਰਤਿਗਿਆ ਤੋ" ਕੀ ਇਹ ਨਹੀ” ਲੱਗਦਾ 
ਕਿ ਇਸ ਵਿਚ ਪਰਿਵੇਸ਼ ਅਤੇ ਵਿਅਕਤੀ ਨੂੰ ਵੱਖ-ਵੱਖ ਮੰਨ ਲਿਆ ਗਿਆ ਹੈ । ਇਸੇ 
ਦਾ ਤਾਂ ਨਤੀਜਾ ਹੈ ਕਿ ਲੋਕਪ੍ਰਿਯ ਅਤੇ ਸਾਹਿਤਕ ਕਹਾਣੀ ਦੇ ਵੀ ਖਾਨੇ ਖਿੱਚੇ ਗਏ 
ਅਤੇ ਫਿਰ ਸਾਹਿਤ ਦੀ ਰਾਜਨੀਤੀ ਵਿਚ ਬਿਆਨਾਂ ਦੀ ਚੰਗੀ ਦਿਲਚਸਪ ਲੜਾਈ ਵੀ 
ਛਿੜ ਗਈ । ਸੱਚਾਈ ਨੂੰ ਪ੍ਰਗਟ ਕਰਨ ਦੈ ਕਾਇਲ ਲੋਕੀ” ਚੁੰਪਚਾਪ ਅਭਿਵਿਅਕਤੀ 
ਦੇ ਯਥਾਰਥ ਦੀ ਸ਼ਰਨ ਵਿਚ ਚਲੇ ਗਏ ।,.,ਪਰ ਉਹ ਦੌਰ ਵੀ ਬੀਤ ਗਿਆ । ਹੁਣ 
ਨਾ ਤਾਂ ਬੀਤੇ ਨਾਲ ਲਗਾਓ ਦਾ ਮੋਹ ਰਹਿ ਗਿਆ ਹੈ ਕਿ ਕਿਸੇ ਦਾ ਸੌਂਹ ਭੈਗ ਹੋਵੇ 
ਅਤੇ ਨਾ ਸਚਾਈ ਨੂੰ ਸਾਮਾਜਿਕ ਅਤੇ ਵਿਅਕਤੀ ਦੇ ਖਾਨਿਆਂ ਵਿਚ ਵੌਡ ਕੇ ਵੇਖਿਆ 
ਜਾ ਸਕਦਾ ਹੈ । ਉਨ੍ਹਾਂ ਵਿਚ ਸ਼ੋਸ਼ਲਿਸ਼ਟਤਾ ਅਤੇ ਆਂਗਿਕਤਾ ਦਾ ਨਜ਼ਰੀਆਂ ਵਿਕਸਤ 
ਹੋਇਆ ਹੈ ਅਤੇ ਕਹਾਣੀ ਦੀ ਚੇਤਨਾ, ਸਾਰੀ ਸਾਮਾਜਿਕ ਚੇਤਨਾ ਦਾ ਅੰਗ ਅਤੇ ਅੰਸ਼ 
ਹੋ ਕੇ ਪ੍ਰਗਣ ਹੋ ਰਹੀ ਹੈ । 

ਸਮਕਾਲੀਨ ਕਹਾਣੀ ਵਿਚ ਅਨੇਕਾਂ ਦਵੇਦਾਂ ਅਤੇ ਵਿਰੋਧਾਂ ਤ` ਮੁਕਤੀ ਦੀ ਇਕ 
ਹੋਰ ਪੱਧਰ ਪ੍ਰਗਟ ਹੋਈ ਹੈ : ਉਹ ਹੈ ਵਿਆਪਕ ਨਕਲੀਪਨ ਨਾਲ ਸੋਘਰਸ਼ । ਇਹ 
ਨਕਲੀਪਨ ਹੈ ਵਿਦਰੋਹ, ਹਮਲੇ ਅਤੇ ਰੋਸ ਦਾ । ਅਜੇ ਬਹੁਤ ਦਿਨ ਨਹੀ` ਹੋਏ ਜਦ” 
ਕਿ ਸਾਰਾ ਵਾਤਾਵਰਣ ਸੈਵਾਦਹੀਨਤਾ, ਇਕੱ“ਲੋਪਨ, ਅਜਨਬੀਪਨ ਅਤੇ ਦੁੱਖ ਭਰੇ 
ਸ਼ਬਦ ਉਚਾਰਣਾਂ ਨਾਲ ਗੁਜ ਰਿਹਾ ਸੀ । ਕੁਝ ਤਾਂ ਅਜੇ ਵੀ ਉਸੇ ਦੀ ਮਾਲਾ ਜਪ ਰਹੇ 
ਹਨ । ਇਸ ਜਾਪ ਦੇ ਨਾਲ ਇਕ ਰੋਸ ਅਤੇ ਹਮਲੇ ਦੀ ਮੁਦਰਾ ਵੀ ਇਸ ਕਹਾਣੀ ਵਿਚ 
ਉਭਰੀ ਅਤੇ ਉਸ ਦਾ ਕੇਂਦਰ ਸੀ ਸਿਰਵ ਇਸਤਰੀ-ਪੁਰਸ਼ ਸੈਬੋਧ । ਇਨ੍ਹਾਂ ਸੈਬਧਾਂ 
ਵਿਚ ਆਏ ਤਨਾਉ ਅਤੇ ਠੰਡੇਪਨ ਨੂੰ ਲੈ ਕੇ ਕਹਾਣੀਆਂ ਹੌਲੋਂ ਹੌਲੇ ਟੁੰਟਦੀਆਂ ਹੋਈਆਂ 
ਇਕ ਭਿਆਨਕ ਦੁਨੀਆਂ ਵਿਚ ਉਤਰਨ ਦਾ ਦਾਅਵਾ ਲੈ ਕੇ ਆਈਆਂ ਅਤੇ ਉਨ੍ਹਾਂ ਦੇ 
ਲੇਖਕਾਂ ਦੀ ਸਾਰੀ ਕੋਸ਼ਿਸ਼ ਆਪਣੀ ਗੁਆਚੀ ਹੋਈ ਇੱਜ਼ਤ ਦੀ ਭਾਲ ਸੀ । ਉਨ੍ਹਾਂ 
ਦਾ ਦਾਅਵਾ ਸੀ ਕਿ ਉਹ ਹੀ ਸਹੀ ਅਰਥਾਂ ਵਿਚ ਸਮਕਾਲੀਨ ਹਨ, ਪਰ ਸੱਚ ਤਾਂ 
ਇਹ ਹੈ ਕਿ ਉਹ ਸਨ ਕੇਵਲ ਉਨ੍ਹਾ ਲੇਖਕਾਂ ਦੀ ਪੂਰਣ ਰੂਪ ਵਿਚ ਨਿੱਜੀ ਦੁਨੀਆਂ 
ਦੀਆਂ, ਉਨ੍ਹਾਂ ਦੇ ਆਪਣੇ ਹਨੇਰੇ ਲੋਕਾਂ ਦੀਆਂ ਜਾਂ ਫਿਰ ਇਕ ਵਿਸ਼ੇਸ਼ ਕਾਟ ਅਤੇ ਸਾਂਚੇ 
ਵਿਚ ਢਲ ਆਦਮੀਆਂ ਦੀਆਂ ਜੋ ਆਦਮੀ ਨਹੀ” ਸਿਰਫ 'ਵਿਅਕਤੀ' ਹੁੰਦਾ ਹੈ ਅਤੇ 


ਦਸ ਸਮਕਾਲੀਨ ਹਿੰਦੀ ਕਹਾਣੀਆਂ 


ਬਹੁਤ ਜਲਦੀ ਪਤਾ ਲੱਗ ਗਿਆ -ਕਿ ਚੀਜ਼ਾਂ ਅਤੇ ਸੈਬੋਧਾਂ ਅਤੇ ਹਾਲਾਤ ਦੀ ਬਦਲਾਹਟ 
ਜਾਂ ਵਰਤਮਾਨ ਦੀ ਕਰੂਤਤਾ ਅਤੇ ਭਿਆਨਕਤਾ ਦਾ ਨਾਂ ਲੈ ਕੇ ਇਨ੍ਹਾਂ ਕਹਾਣੀਆਂ ਵਿਚ 
ਲੇਖਕਾਂ ਦੇ ਸਪਾਟ ਚਿਹਰੇ ਹੀ ਵਧੇਰੇ ਉਭਰ ਰਹੇ ਸਨ । ਅਜਿਹੇ ਚਿਹਰੇ ਜਿਨ੍ਹਾਂ ਤੇ 
ਜੀਵਨ ਦੀ ਸਿੱਧੀ ਰਗੜ ਦੇ ਨਿਸ਼ਾਨ ਤਾਂ ਗਾਇਬ ਸਨ, ਬਾਕੀ ਸੀ ਸਿਰਫ ਇਕ ਬੌਧਿਕ 
ਪੌਜ਼ । ਅਸੀ ਨਹੀ ਕਹਿੰਦੇ ਕਿ ਇਕੱਲਾਪਨ, ਅਜਨਬੀਪਨ ਜਾਂ ਦੁੱਖ ਪਰਿਵੇਸ਼ ਵਿਚ 
ਕਦੀ ਨਹੀ” ਰਿਹਾ, ਪਰ ਸਵਾਲ ਇਹ ਹੈ ਕਿ ਉਸ ਨੂੰ ਤੁਸੀ` ਕਿਥੇਂ ਕੇਂਦ੍ਰਿਤ ਕਰ ਰਹੇ 
ਹੋ ? ਕਿਸ ਰੂਪ ਵਿਚ ਉਸ ਨੂੰ ਵੇਖ ਰਹੇਂ ਹੋ ? ਉਸ ਪ੍ਰਤੀ ਤੁਹਾਡੀ ਪਹੁੰਚ ਅਤੇ ਰੁਖ 
ਕੀ ਹੈ ?,,.ਮਜ਼ੇ ਦੀ ਗੱਲ ਤਾਂ ਇਹ ਹੈ ਕਿ ਜਿਥੇ ਇਹ ਸਭ ਹੋ ਰਿਹਾ ਹੈ, ਉਥੋਂ” ਤਾਂ 
ਉਹ ਕਹਾਣੀਆਂ ਅਤੇ ਉਨ੍ਹਾ ਦੇ ਲੇਖਕ ਕੱਟੇ ਹੋਏ ਸਨ ਅਤੇ ਆਪਣੇ ਵਿਅਕਤੀਵਾਦੀ 
ਖੋਲ ਵਿਚ ਦੱਬ ਕੇ ਇਕ ਭੇਦ ਭਰੇ ਅਤੇ ਅਨਾਮ ਦੁੱਖ ਦਾ ਜਾਪ ਕਰ ਰਹੇ ਸਨ ਜਾਂ 
ਫਿਰ ਉਸ ਸਭ ਨੂੰ ਅਧਿਆਤਮਕ ਅਤੇ ਦਾਰਸ਼ਨਿਕ ਜਾਮਾ ਪਹਿਨਾ ਰਹੇ ਸਨ 1 ਉਹ 
ਸਮਝਣਾ ਹੀ ਨਹੀ` ਚਾਹੁਦੇ ਸਨ ਕਿ ਆਧੁਨਿਕ ਹਾਲਾਤ ਵਿਚ ਹੋ ਰਹੇ ਸਮਕਾਲੀਨ 
ਅਮਾਨਵੀਕਰਣ, ਅਜਨਬੀਪਨ, ਅਲਗਾਵ, ਇਕੱ'ਲੇਪਨ ਅਤੇ ਦੁੱਖ ਦੇ ਪਿੱਛੇ ਇਕ 
ਵਿਵਸਥਾ ਹੈ ਅਤੇ ਇਹ ਸਭ ਪੂੰਜੀਵਾਦੀ ਦੋਸ਼ਾਂ ਵਿਚ ਆਪਣੀ ਅੰਤਮ ਸਥਿਤੀ ਤੇ ਹੈ, 
ਕਿਉਕਿ ਉਥੇ ਬਾਵਜੂਦ ਉਦਯੋਗੀਕਰਣ ਅਤੇ ਯਾਂਤ੍ਰਿਕ ਉੱਨਤੀ ਦੇ ਆਮ ਮਨੁੱਖ ਦੀ 
ਹਿੱਸੇਦਾਰੀ ਨਹੀ` ਹੈ । ਉਹ ਤਾਂ ਉਥੇ ਆਪਣੀ ਹੀ ਮਿਹਨਤ ਤ` ਕੱਟਿਆ ਹੋਇਆ 
ਅਤੇ ਅਜਨਬੀ ਹੈ | 


ਸਾਡੇ ਇਥੇ ਤਾਂ ਆਮ ਮਨੁੱਖ ਚੁਰਾਹਿਆਂ, ਬੱਸਾਂ, ਟਰਾਮਾਂ, ਕਾਰਖ਼ਾਨਿਆਂ, ਦਫ਼ਤਰਾਂ, 
ਝੁਗੀਆਂ-ਝੌ'ਪੜੀਆਂ, ਫੁੱਟਪਾਥਾਂ ਅਤੇ ਰਾਸ਼ਨ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਵਿਚ 
ਆਰਥਕ ਮਜਬੂਰੀਆਂ ਨਾਲ ਜੂਝਦਾ, ਪਰਿਵਾਰਕ ਸੋਕਟ ਸਹਿਣ ਕਰਦਾ ਰਿਹਾ, ਪਰ 
ਇਸ ਨੂੰ ਲੇਖਕ ਨੇ ਭੀੜ ਸਮਝਿਆ ਅਤੇ ਉਸ ਨਾਲ ਸੇਬੇਧਾਂ ਨੂੰ ਰਾਜਨੀਤੀ ਆਖ ਕੇ 
ਨੱਕ-ਮੂੰਹ ਵੱਟਿਆ । ਉਸ ਦੀ ਸਥਿਤੀ ਨੂੰ ਆਪਣੀ ਸਥਿਤੀ ਤੋਂ ਵੱਖ ਮੰਨ ਕੇ ਉਹ 
ਆਪਣੀ ਅਸਮਿਤਾ ਦੀ ਭਾਲ ਕਲਾ ਦੀ ਸੁਰੱਖਿਅਤ ਦੁਨੀਆਂ ਵਿਚ ਕਰਦੇ ਰਹੇ । 
ਉਨ੍ਹਾਂ ਨੋ ਬਗ਼ਾਵਤ ਕੀਤੀ--ਆਪਣੇ ਬੁੱਢੇ ਮਾਤਾ-ਪਿਤਾ ਤੋਂ” ਜਾਂ ਪ੍ਰੰਮਿਕਾ ਤੋਂ । ਉਹ 
ਹਮਲਾਵਰ ਬਣੇ--ਸੋਨੇ ਬਿਸਤਰਿਆਂ ਉਤੇ ਅਤੇ ਉਨ੍ਹਾਂ ਦਾ ਗੁੱਸਾ ਨਿਕਲਿਆ ਆਪਣੀਆਂ 
ਪਤਨੀਆਂ ਤੇ । ਮੱਧ ਵਰਗ ਤੋ" ਆਏ ਇਨ੍ਹਾਂ ਲੇਖਕਾਂ ਦੀ ਵਰਗ ਚੇਤਨਾ ਨੂੰ ਲਕਵਾ 
ਮਾਰ ਗਿਆ ਅਤੇ ਵਰਗ ਸੋਘਰਸ਼ ਦੇ ਬਦਲੇ ਵਿਚ ਉਨ੍ਹਾਂ ਨੇ ਵਰਗ ਮਿਲਣ ਅਤੇ 
ਸਹਿਹੋਂਦ ਨੂੰ ਚੁਣ ਲਿਆ । ਅਨੁਭਵ ਅਤੇ ਲੇਖਨ ਦੀ ਧਰਾਤਲ ਤੇ ਉਨ੍ਹਾਂ ਦੀ 
ਮਾਨਸਿਕਤਾ ਵਿਚ ਇਸੇ ਲਈ ਇਕ ਖਾਈ ਆਈ ਜਿਸ ਨੂੰ ਉਹ ਕਲਾਕਾਰ ਦੀ 
ਨਿਰਪੱਖਤਾ ਜਾਂ ਭਗਤਾ ਰਚਨਾਕਾਰ ਅਤੇ ਸਰਜਕ ਮਨੀਸ਼ਾ ਦੇ ਵੱਖਰੇਪਨ ਦੀ ਕਲਾਵਾਦੀ 
ਧਾਰਨਾ ਦਾ ਨਾਂ ਲੈ ਕੇ ਛੁਪਾਂਦੇ ਰਹੇ । ਜ਼ਿੰਦਗੀ ਦੇ ਖੱਟੋ-ਮਿੱਠੇ, ਤਿੱਖੇ, ਔਰਤ ਦੇ 
ਕੜਵੇ ਅਨੁਭਵਾਂ ਦੇ ਗੁਜਰਨ ਵਾਲਾ ਕਥਾਕਾਰ ਆਪਣੀਆਂ ਚੁਫੇਰੇ ਦੀਆਂ ਕਰੂਰਤਾਵਾਂ 
ਤ` ਕੇਵਲ ਵਿਚਾਰ ਦੀ ਪੱਧਰ ਤੇ ਹੀ ਨਹੀ, ਜੀਵਨ ਦੀ ਪੱਧਰ ਤੇ ਵੀ ਲੜਦਾ ਹੈ । 
ਉਹ ਨਿਰਪੱਖ ਨਹੀ" ਰਹਿ ਸਕਦਾ । ਫਿਰ ਆਖਰ ਤਾਂ ਵਿਚਾਰ ਦੀ ਪੱਧਰ ਤੇ ਲੜਨ 


ਭੂਮਿਕਾ ਰ੍ ਗਿਆਰੋ੍ਹਾਂ 


ਦੀ ਤਾਕਤ ਵੀ ਤਾਂ ਜੀਵਨ ਦੀ ਪੱਧਰ ਤੇ ਲੜੀ ਜਾਣ ਵਾਲੀ ਲੜਾਈ ਨਾਲ ਹੀ 
ਆਉਦੀ ਹੈ । 

ਸਮਕਾਲੀਨ ਕਹਾਣੀ ਦੇ ਇਸ ਪਿਛੋਕੜ ਵਿਚ ਇਕ ਸਮੇ ਤੱਕ ਜਿਸ 'ਸਮਾਨਾਂਤਰ 
ਕਹਾਣੀ' ਦਾ ਅੰਦੋਲਨ ਚਲਿਆ ਉਸ ਦਾ ਝੰਡਾ ਲਹਿਰਾਂਦਿਆਂ ਹੋਇਆਂ ਇਕ ਲੇਖਕ 
ਸੱਜਣ ਨੇ ਕਿਹਾ ਸੀ, "ਅੱਜ ਦਾ ਲੇਖਕ ਕਲਾਵਾਦੀ-ਸੌਦਰਯਵਾਦੀ ਮੁੱਲਾਂ ਦੇ ਲਈ 
ਨਹੀ ਲੜ ਰਿਹਾ ਹੈ । ਉਹ ਲੜ ਰਿਹਾ ਹੈ ਆਪਣੇ ਵਿਚਾਰਾਂ ਲਈ, ਕਿਉਕਿ ਇਹ 
ਨਹੀ ਭੁਲਣਾ ਚਾਹੀਦਾ ਕਿ ਆਮ ਜਨਤਾ ਦ ਸਥਿਤੀ ਦਾ ਨਿਰਣਾ ਅਜੇ ਹੋਣਾ ਹੈ ਅਤੇ 
ਇਸ ਦੇ ਲਈ ਅੱਜ ਦਾ ਲੇਖਕ ਮੌਰਚੇ ਤੇ ਸਭ ਤੋ ਅੱਗੇ ਹੈ।' 

ਇਹ ਚੈਗੀ ਖਾਸੀ ਨਿਗਰ ਸ਼ਬਦਾਵਲੀ ਹੈ ਅਤੇ ਕਿਸ ਦੀ ਮਨਸ਼ਾ ਨਹੀ 
ਹੋਵੇਗੀ ਕਿ ਅਜਿਹਾ ਹੋਵੇ ਅਤੇ ਜੇ ਇਹੀ ਸਮਕਾਲੀਨ ਕਹਾਣੀ ਦੀ ਪਛਾਣ ਹੈ ਤਾਂ ਫਿਰ 
ਸਾਡੇ ਤੁਹਾਡੇ ਵਿਚ ਇਤਨੀ ਹਿੰਮਤ ਅਤੇ ਈਮਾਨਦਾਰੀ ਹੋਣੀ ਚਾਹੀਦੀ ਹੈ ਕਿ ਉਹ 
ਸਿੱਧੇ-ਸਾਦੇ ਇਹ ਐਲਾਨ ਕਰੇ ਕਿ ਜੋ ਕਹਾਣੀਆਂ ਆਮ ਜਨਤਾ ਦੀ ਸਥਿਤੀ ਅਤੇ 
ਉਸ ਦੇ ਨਿਰਣਾਇਕ ਸੈਘਰਸ਼ ਵਿਚ ਸ਼ਾਮਲ ਨਹੀ ਹਨ ਉਹ ਸਮਕਾਲੀਨ ਕਹਾਣੀਆਂ 
ਨਹੀ“ ਹਨ । ਅੱਜ ਵੀ ਜੋ ਲੇਖਕ ਕਲਾਵਾਦੀ ਅਤੇ ਸੌਦਰਯਵਾਦੀ ਕੀਮਤਾਂ ਦੀ 
ਰੱਖਿਆ ਵਿਚ ਛਾਤੀ ਪਿੱਟ ਰਹੇ ਹਨ ਅਤੇ ਭੁੱਖ ਅਤੇ ਅਕਾਲ ਵਰਗੇ ਵਿਅਪਕ ਭਾਰਤੀ 
ਅਨੁਭਵ ਅਤੇ ਵਾਸਤਵਿਕਤਾ ਨੂੰ ਕਵਿਤਾ ਦੀ ਅਮੂਰਤ ਅਤੇ ਥਰਥਰਾਂਦੀ ਭਾਸ਼ਾ ਵਿਚ 
ਪੇਸ਼ ਕਰਨਾ ਚਾਹੁਦੇ ਹਨ, ਉਨ੍ਹਾਂ ਨੂੰ ਤੁਸੀ' ਕਿਸ ਹੱਦ ਤੱਕ ਸਮਕਾਲੀਨ ਆਖ ਸਕਦੇ 
ਹੋ? ਕੀ ਤੁਸੀ ਇਸ ਗੱਲ ਤੱ ਇਨਕਾਰ ਕਰ ਸਕਦੇ ਹੋ ਕਿ ਅੱਜ ਦਾ ਆਦਮੀ 
ਵਿਚਾਰਾਂ ਦੇ ਲਈ ਨਹੀ` ਆਪਣੀ ਹੋਦ ਦੀ ਰੱਖਿਆ ਦੇ ਲਈ ਲੜ ਰਿਹਾ ਹੈ । ਅੱਜ 
ਉਸ ਦਾ ਸੈਘਰਸ਼ ਦਾਰਸ਼ਨਿਕ ਨਹੀ', ਮੂਲ ਰੂਪ ਵਿਚ ਆਰਥਕ ਹੈ ਅਤੇ ਫਿਰ ਉਪਰ 
ਤੋਂ ਜੋ ਲੜਾਈ ਵਿਚਾਰਧਾਰਾ ਦੀ ਆਈਡਿਆਲਾਜੀ ਦੀ ਅਤੇ ਵਿਚਾਰਾ ਦੀ ਨਜ਼ਰ 
ਆਉ'ਦੀ ਹੈ ਉਸ ਦੇ ਪਿੱਛੇ ਵੀ ਤਾਂ ਵਰਗ-ਹਿੱਤ ਸਰਗਰਮ ਹਨ । ਇਸ ਲਈ ਜੋ 
ਲੌਕੀ` ਦਾਰਸ਼ਨਿਕ ਅਤੇ ਵਿਚਾਰਕ ਸੋਘਰਸ਼ ਨੂੰ ਸ਼ਬਦ ਦੀ ਪਹਿਲੀ ਪੇਸ਼ਕਾਰੀ ਮੰਨਦੇ 
ਹਨ ਉਨ੍ਹਾਂ ਦੀ ਰਾਜਨੀਤਕ, _ਸਾਮਾਜਿਕ ਅਤੇ ਆਰਥਕ _ਵਿਚਾਰਧਾਰਾਤਮਕ 
ਸੰਬੋਧਤਾਵਾਂ ਨੂੰ ਵੀ ਸਾਨੂੰ ਸਮਝਣਾ ਹੋਵੇਗਾ । ਲੇਖਨ ਵਿਚੋ ਸਪੱਸ਼ਟ ਹੈਦੇ ਉਹਨਾਂ ਦੇ 
ਵਰਗ ਹਿੱਤਾਂ ਨੂੰ ਵੀ ਵੇਖਣਾ ਹੋਵੇਗਾ । ਕੀ ਹੁਣ ਵੀ ਵਕਤ ਨਹੀ ਆ ਗਿਆ ਕਿ 
ਲੰਖਕ ਆਪਣੀਆਂ ਸੈਥੈਧਤਾਵਾਂ ਅਤੇ ਪ੍ਰਤੀਬੱਧਤਾਵਾਂ ਐਲਾਨ ਕਰਨ ਅਤੇ ਲੰਖਨ ਵਿਚ 
ਆਪਣੀ ਰਚਨਾਤਮਕ ਪੇਸ਼ਕਾਰੀ ਸਪੱਸ਼ਟ ਕਰਨ । 

ਅਜੇ ਬਹੁਤ ਸਮਾਂ ਨਹੀ” ਹੋਇਆ ਜਦ 'ਲੇਖਕ ਤਾਂ ਲੇਖਨ ਦੋ ਪ੍ਰਤੀ ਪ੍ਰਤੀਬੱਧ ਹੈ' ਅਤੇ 
ਕਿ 'ਉਸ ਦੀ ਪੇਸ਼ਕਾਰੀ ਤਾਂ ਰਚਨਾ ਹੈ' ਕਹਿ ਕੇ ਸਹਿ- ਅਸਤਿਤਵ ਅਤੇ ਸਮਝੌਤਾਵਾਦੀ 
ਨੀਤੀ ਅਪਣਾਈ ਜਾਂਦੀ ਰਹੀ ਸੀ ਅਤੇ ਰੌਮਾਨ ਅਤੇ ਰਹੱਸ ਦੇ ਕਵੀਆਂ ਅਤੇ ਲੌਖਕਾਂ 
ਨੂੰ ਆਪਣੇ ਨਾਲ ਲੈ ਕੇ ਚਲਣ ਦਾ ਖਤਰਾ ਸਾਹਿਤ ਵਿਚ ਪ੍ਰਗਤੀਸ਼ੀਲ ਅੰਦਲਨ ਨੇ 
ਚੁੱਕਿਆ ਸੀ । ਉਸ ਦਾ ਬਹੁਤ ਸਾਰਾ ਖਮਿਆਜ਼ਾ ਸਾਨੂੰ ਰਚਨਾਤਮਕ ਪੱਧਰ ਤੋ ਵੀ 
ਭਗਤਣਾ ਪਿਆ ਹੈ 1 ਇਹ ਤਾਂ ਠੀਕ ਹੈ ਕਿ ਤੁਸੀਂ ਆਪਣੇ ਲੋਖਨ ਅਤੇ ਆਪਣੀ 


ਬਾਰ੍ਹਾਂ ਸਮਕਾਲੀਨ ਹਿੰਦੀ ਕਹਾਣੀਆਂ 


ਰਚਨਾ ਦੇ ਪ੍ਰਤੀ ਪ੍ਰਤੀਬੱਧ ਅਤੇ ਚੇਤੰਨ ਹੋ ਪਰ ਤੁਹਾਡਾ ਲੇਖਨ ਅਤੇ ਭੁਹਾਡੀ ਰਚਨਾ 
ਕਿਸ ਦੇ ਪ੍ਰਤੀ ਪ੍ਰਤੀਬੱਧ ਅਤੇ ਚੇਤੋਨ ਹੈ ? ਉਹ ਕਿਸ ਦੇ ਪੱਖ ਦੀ ਹੈ ? ਉਹ ਕਿਸ 
ਦੇ ਪੱਖ ਵਿਚ ਜਾ ਰਹੀ ਹੈ ? ਕੀ ਇਹ ਸੁਆਲ ਵੀ ਪੁੱਛਣ ਦਾ ਹੱਕ ਸਾਨੂੰ ਅਤੇ ਪਾਠਕਾਂ 
ਨੂੰ ਨਹੀ ਹੈ ? ਅੱਜ ਜਦੋ" ਸਾਰੀ ਮਨੁੱਖੀ ਨਿਯਤ ਰਾਜਨੀਤੀ ਦੀ ਭਾਸ਼ਾ ਵਿਚ ਸੋਚੀ, 
ਸਮਝੀ ਅਤੇ ਤੋਅ ਕੀਤੀ ਜਾ ਰਹੀ ਹੈ ਤਾਂ ਲੇਖਕ ਦੀ ਖੁਲ੍ਹੀ ਜਾਂ ਨਕਲੀ, ਚੇਤਨ ਜਾਂ 
ਅਚੇਤਨ ਰਾਜਨੀਤਕ ਸੰਬੋਧਿਤਾ ਨੂੰ ਅਸੀ” ਕਿਵੇ” ਭੁੱਲ ਸਕਦੇ ਹਾਂ । ਫਿਰ ਉਹ ਲੇਖਕ 
ਦੀ ਜਾਗਰੂਕਤਾ ਹੀ ਕਿਹੀ ਜੋ ਰਾਜਨੀਤੀ ਡੋ` ਬੇਖਬਰ ਅਤੇ ਅਸੋਬੋਧਿਤ ਹੋਵੇ ? ਲੱਖਨ 
ਅਤੇ ਰਾਜਨੀਤਕ ਸੰਬੈਧਤਾਵਾਂ ਨੂੰ ਅਸੀ' ਕਦੋਂ` ਤੱਕ ਵੱਖ ਵੱਖ ਖਾਨਿਆਂ ਵਿਚ ਰੱਖੀ 
ਰਹਾਂਗੇ । 'ਲੇਖਨ ਕੋਈ ਕਾਂਤੀ ਨਹੀ” ਕਰ ਸਕਦੀ' ਦਾ ਨਾਅਰਾ ਉਛਾਲ ਕੇ ਲੇਖਨ 
ਰਾਂਹੀ' ਪ੍ਰੀਵਰਤਨ ਅਤੇ ਕ੍ਰਾਂਤੀ ਦੀ ਮਾਨਸਿਕਤਾ ਤਿਆਰ ਕਰਨ ਅਤੇ ਸਮਾਜਕ ਰੱਦੋ 
ਬਦਲ ਵਿਚ ਉਸ ਦੀ ਭੂਮਿਕਾ ਤੋ' ਕਦੋ" ਤੱਕ ਇਨਕਾਰ ਕੀਤਾ ਜਾਂਦਾ ਰਹੇਗਾ । 
ਕਹਾਣੀ ਆਪਣੀ ਵਿਆਪਕ ਸੰਵੇਦਨਸ਼ੀਲਤਾ ਦੇ ਕਾਰਣ ਜਿਸ ਵਿਸ਼ਾਲ ਮਨੁੱਖੀ 
ਸਮਾਜ ਨਾਲ ਜੁੜਦੀ ਹੈ ਕੀ ਉਸ ਦੀ ਇਸ ਪ੍ਰਤੀਕ੍ਰਿਆ ਅਤੇ ਅਸਰ ਨੂੰ ਵੀ ਨਜ਼ਰ 
ਅੰਦਾਜ਼ ਕੀਤਾ ਜਾਂਦਾ ਰਹੇਗਾ । ਸਮਕਾਲੀਨ ਕਹਾਣੀਆਂ ਵਿਚ ਅਜਿਹੀ ਕੋਈ ਗਜਦੌਤੀ 
ਮੀਨਾਰ ਨਾ ਤਾਂ ਕਦੀ ਹੋ ਸਕਦੀ ਹੈ ਅਤੇ ਨਾ ਰਹੀ ਹੈ=--ਘੱਟ ਘੱਟ ਹਿੰਦੀ ਕਹਾਣੀ 
ਦੀ ਆਪਣੀ ਜਾਤੀ ਪਰਪਰਾ ਵਿਚ ਤਾਂ ਨਹੀ` ਹੀ ਰਹੀ ਹੈ । 


ਇਸ ਲਈ ਮੂਲ ਮੁਦਾ ਹੈ : ਸਮਕਾਲੀਨ ਆਦਮੀ ਦੇ ਸੈਘਰਸ਼ ਨਾਲ 
ਸੰਬੋਧਤਾ ਦਾ, ਜੀਵਨ ਦੀ ਸੰਪੂਰਣ ਚੇਤਨਾ ਦਾ, ਸਾਮਾਜਿਕ ਅਸਲੀਅਤ ਦੇ ਵਿਆਪਕ 
ਅਨੁਭਵ ਦਾ । ਮੁਕਤੀਬੋਧ ਬਹੁਤ ਸਪੱਸ਼ਟ ਢੋਗ ਨਾਲ ਕਹਿ ਚੁੱਕੇ ਹਨ ਕਿ 'ਜੋਂ ਲੌਕ ਸ਼ੁੱਧ 
ਸਾਹਿਤ ਜਾਂ ਸਾਹਿਤ ਵਿਚ ਵਿਅਕਤੀ ਸੁਤੌਤਰਤਾ ਦੀ ਗੱਲ ਕਰਦੇ ਹਨ, ਉਹ ਰਚਨਾ 
ਨੂੰ ਉਸ ਦੀ ਸਾਮਾਜਿਕ ਸੋਸਕ੍ਰਿਤਕ ਭੂਮੀ ਤੋ` ਕੱਟ ਦੇਣਾ ਚਾਹੁੰਦੇ ਹਨ' ।...ਕਹਿਣਾ 
ਨਹੀ” ਹੋਵੇਗਾ ਕਿ ਸਮਕਾਲੀਨ ਹਿੰਦੀ ਕਹਾਣੀ ਦੇ ਪਿਛੋਕੜ ਵਿਚ ਅਜਿਹੇ ਲੋਕ ਮੌਜੂਦ 
ਰਹੇ ਹਨ ਅਤੈ ਰਹਿਣਗੇ ਪਰ ਇਥੇ ਹੀ ਠੀਕ-ਗਲਤ ਦਾ ਵਿਵੇਕ, ਇਕ ਤਿੱਖਾ 
ਆਲੋਚਨਾਤਮਕ ਵਿਵੇਕ ਜ਼ਰੂਰੀ ਹੈ । ਗ਼ੌਰ ਕਰੀਏ ਤਾਂ ਅਜਿਹੇ ਹੀ ਲੌਕ ਸ਼ਿਲਪ- 
ਚੇਤਨਾ ਅਤੇ ਕਲਾਤਮਕਤਾ ਦੀ ਭਰਪੁਰ ਵਕਾਲਤ ਕਰਦੇ ਹਨ ਪਰ ਉਨ੍ਹਾਂ ਦਾ 
ਸ਼ਿਲਪ ਅਤੇ ਉਨ੍ਹਾਂ ਦੀ ਕਲਾਤਮਕਤਾ ਹੀ ਉਹਨਾਂ ਦੀ ਸਮਗਰ ਮਾਨਸਿਕਤਾ ਸਮ- 
ਕਾਲੀਨਤਾ ਨਾਲ ਬੇਮੋਲ ਹੈਦੀ ਹੈ। ਬਦਲੀਆਂ ਹੋਈਆਂ ਸਮਕਾਲੀਨ ਸਥਿਤੀਆਂ 
ਤੇ ਉਨ੍ਹਾਂ ਦੀ ਨਜ਼ਰ ਵੀ ਜਾਂਦੀ ਜ਼ਰੂਰ ਹੈ, ਉਹ ਉਨ੍ਹਾਂ ਦਾ ਕਿਸੇ ਹੱਦ ਤੱਕ ਯਥਾਰਥ- 
ਵਾਂਦੀ ਚਿੱਤ੍ਰਣ ਵੀ ਕਰਦੇ ਹਨ, ਪਰ ਉਹ ਇਹ ਜਾਨਣ ਦੀ ਕੋਸ਼ਿਸ਼ ਨਹੀ` ਕਰਦੇ ਕਿ 
ਉਂਹ ਬਦਲੀਆਂ ਕਿਉ” ਹਨ ? ਉਨ੍ਹਾਂ ਦੇ ਲਈ ਜ਼ਿੰਮੇਦਾਰ ਕੌਣ ਹੈ ? ਕਹਾਣੀ ਵਿਚ 
ਇਸ ਪ੍ਰਕ੍ਰਿਤੀਵਾਦ ਨੂੰ ਮਰਿਆਂ ਬਹੁਤ ਦਿਨ ਹੋ ਗਏ ਹਨ । ਉਸ ਨੂੰ ਹੁਣ ਫਿਰ ਤੋ" 
ਨਹੀ` ਜਿਵਾਇਆ ਜਾ ਸਕਦਾ । ਕੁਝ ਕਹਾਣੀਕਾਰ ਮਨੁੱਖੀ ਸੋਬੋਧਾਂ ਵਿਚ ਆਏ ਸੈਕਟ 
ਨੂੰ ਵੀ ਬਹੁਤ ਉਭਾਰਦੇ ਹਨ ਪਰ ਉਸ ਸੈਕਟ ਦੇ ਪਿੱਛੇ ਖੜੀਆਂ ਤਾਕਤਾਂ ਨੂੰ ਉਹ 
ਸ਼ਾਇਦ ਸਮਝਣਾ ਨਹੀ” ਚਾਹੁੰਦੇ, ਕਿਉਕਿ ਅਜਿਹਾ ਕਰਦਿਆਂ ਹੀ ਉਨ੍ਹਾਂ ਨੂੰ 'ਸਿੱਧੋ- 


ਭੂਮਿਕਾ ਤਰ੍ਹਾਂ 
ਸਾਦੇ ਆਰਥਕ ਵਿਵਸਥਾ ਅਤੇ ਰਾਜਨੀਤਕ ਸਾਜ਼ਸ਼ਾਂ ਦੇ ਵਿਰੋਧ ਵਿਚ ਖੜਾ ਹੋਣਾ 
ਪਏਗਾ । ਇਸ ਸਿੱਧੀ ਟੱਕਰ ਤੋ ਬਚ ਕੇ ਉਹ ਅਕਸਰ ਹੀ ਆਪਣੇ ਵਿਰੌਧ ਦਾ ਧਰਾਤਲ 
ਸ਼ਾਬਦਿਕ, ਦਾਰਸ਼ਨਿਕ ਅਤੇ ਅਧਿਆਤਮਕ ਬਣਾ ਲੈ'ਦੇ ਹਨ । ਉਨ੍ਹਾਂ ਦੀ ਕਥਨ) 
ਵਿਚ ਸਮਕਾਲੀਨਤਾ ਅਤੇ ਵਰਤਮਾਨ ਨਾਲ ਟੱਕਰ ਦੀਆਂ ਕਮਜ਼ੋਰੀਆਂ ਅਤੇ ਘਾਟਾਂ ਨੂੰ 
ਉਹ ਸ਼ਿਲਪ ਅਤੇ ਭਾਸ਼ਾ ਦੀ ਚਤੁਰਾਈ ਨਾਲ ਛੁਪਾਣਾ ਚਾਹੁਂਏੇ ਹਨ, ਪਰ ਕੌਈ ਵੀ 
ਚਲਾਕੀ ਕਥਨ ਦੇ ਬਦਲੇ ਵਿਚ ਟਿਕ ਨਹੀ` ਸਕਦੀ । 

ਅਜਿਹਾ ਨਹੀ ਕਿ ਸਮਕਾਲੀਨ ਹਿੰਦੀ ਕਹਾਣੀ ਸ਼ਿਲਪ ਅਤੇ ਭਾਸ਼ਾ ਦੇ ਪ੍ਰਤੀ 
ਚੋਤਨ ਨਹੀ' ਹੈ । ਨਵੇਂ ਪ੍ਰਯੋਗਾਂ ਦੇ ਪ੍ਰਤੀ ਉਸ ਦੀ ਚੇਤਨਤਾ ਵਿਚ ਹੁਣ ਵਧੇਰੇ 
ਸਮਗਰਤਾ ਆਈ ਹੈ । ਜ਼ਿੰਦਗੀ ਦੇ ਸਿੱਧੇ ਸੋਘਰਸ਼ ਨਾਲ ਜੋ ਮੁਹਾਵਰਾ ਅਤੇ 
ਸਹਿਜਤਾ ਆਈ ਹੈ, ਉਹ ਕਥਨ ਦੀ ਪ੍ਰਮਾਣਿਕਤਾ ਅਤੇ ਅਨੁਭਵ ਦਾ ਤਤਕਾਲੀਨ 
ਤਕਾਜ਼ਾ ਹੈ, ਜਿਸ ਨੂੰ ਸਹਿਜ ਹੀ ਪਛਾਣਿਆ ਜਾ ਸਕਦਾ ਹੈ । ਜਿਸ ਅਨ੍ਭਵ ਨੂੰ 
ਪਹਿਲੇ ਲੌਕ ਵਿਚਾਰ ਜਾਂ ਚਿੰਤਨ ਦੀ ਰਾਹ ਤੋ` ਭਟਕਾ ਕੇ ਪੇਸ਼ ਕਰਦੇ ਸਨ, ਉਸ ਨੂੰ 
ਸਮਕਾਲੀਨ ਕਹਾਣੀਕਾਰ ਆਪਣੀ ਚੌਤਰਫ਼ਾ ਜ਼ਿੰਦਗੀ ਦੇ ਠਿਸੇ ਨਾ ਕਿਸੇ ਹਿੱਸੇ ਵਿਚ 
ਹੋਣ ਵਾਲੀ ਪ੍ਰਤੀਕ੍ਰਿਆ ਦਾ ਜ਼ਰੂਰੀ ਹਿੱਸਾ ਅਤੇ ਅੰਗ ਬਣਾ ਕੇ ਪੇਸ਼ ਕਰਦਾ ਹੈ । ਉਹ 
ਵਿਵਸਥਾ ਅਤੇ ਰਾਜਨੀਤਕ ਸਾਜ਼ਸ਼ਾਂ ਤੇ ਸਿੱਧੀ ਚੋਟ ਕਰਦਾ ਹੈ । 

ਸਮਕਾਲੀਨ ਕਹਾਣੀ ਅਤੇ ਉਸ ਦੀ ਭਾਸ਼ਾ ਵਿਚ ਆਇਆ ਜੁਝਾਰੂ ਤੇਵਰ ਅਤੇ 
ਤਿੱਖਾ ਪ੍ਰਗਟਾ ਕੇਵਲ ਉਪਰਲਾ ਬਦਲਾਵ ਨਹੀ ਹੈ । ਉਸ ਦੇ ਪਿੱਛੇ ਆਮ ਮਨੁੱਖ ਦੇ 
ਰੋਜ਼ਾਨਾ ਦੇ ਅਨੁਭਵਾਂ ਦਾ ਦਹਿਕਦਾ ਸੈਸਾਰ ਹੈ। ਕਹਾਣੀ ਵਿਚ ਇਹ ਉਸੇ ਦੀ ਭਾਸ਼ਾ, 
ਤੇਵਰ ਅਤੇ ਪ੍ਰਤੀਕਿਰਿਆਵਾਂ ਦਾ ਸਿੱਧਾ ਪ੍ਰਤੀਬਿੰਬ ਹੈ । ਕਹਾਣੀਕਾਰ ਦੇ ਆਪਣੈ ਆਸ 
ਪਾਸ ਦੇ ਹੁੰਦੇ ਹੋਏ ਅਨੁਭਵ ਸੰਸਾਰ ਵਿਚ ਇਹ ਵਾਪਸੀ, ਅਸਲ ਵਿਚ ਕਹਾਣੀ ਦੀ 
ਆਪਣੀ ਮੂਲ ਮਾਨਸਿਕਤਾ ਵਲ ਵਾਪਸੀ ਹੈ, ਜਿਥੇ ਅਨੁਭਵ ਦੀ ਸਮਕਾਲੀਨਤਾ ਅਤੇ 
ਉਸ ਦੇ ਵਰਤਮਾਨ ਦੀ ਅਹਿਮੀਅਤ ਹੌਦੀ ਹੈ । ਸਮਕਾਲੀਨ ਕਹਾਣੀ ਦਾ 
ਕਥਨ ਅਤੇ ਉਸ ਦੀ ਦ੍ਰਿਸ਼ਟੀ ਵੀ ਸਮਕਾਲੀਨ ਮਨੁੱਖ ਦੀ ਦੁਨੀਆਂ ਅਤੇਂ ਉਸ ਦੀ 
ਜੱਦਦੋਜਹਿਦ ਤੋ“ ਉਪਜੀ ਹੈ ਅਤੇ ਉਸ ਵਿਚ ਉਸ ਦੀ ਜ਼ਿੰਦਗੀ ਦੇ ਨਿਰਣਾਇਕ 
ਸੰਘਰਸ਼ ਅਤੇ ਉਸ ਦੇ ਅਨਭਵ ਪ੍ਰਗਟ ਹੋ ਰਹੇ ਹਨ । ਸਮਕਾਲੀਨ ਕਹਾਣੀ ਆਪਣੇ 
ਸਮੋ" ਅਤੇ ਪਰਿਵੇਸ਼ ਨੂੰ ਵਿਅਕਤੀਵਾਦੀ ਗਵਾਹ ਦੋ ਦ੍ਰਿਸ਼ਟੀਕੋਣ ਤੋ ਨਹੀ” ਵੇਖਦੀ । 
ਉਹ ਤਾਂ ਉਨ੍ਹਾਂ ਨੂੰ ਇਕ ਖੁਲ੍ਹੀ ਅਤੇ ਵਸਤ੍ਰਪਰਕ ਜ਼ਮੀਨ ਦੇ ਵਿਸਤਾਰ ਵਿਚ ਦੇਖਦੀ 
ਹੈ ਅਤੇ ਉਸ ਵਿਚੋਂ ਉਭਰਦਾ ਹੋਇਆ ਆਦਮੀ ਆਪਣੇ ਸਮੇ ਅਤੇ ਸੋਘਰਸ਼ ਦਾ 
ਸਿਰਫ਼ ਪ੍ਰਤੀਨਿਧੀ ਅਤੇ ਗੁਆਹ ਨਹੀਂ', ਜੁਝਾਰੂ ਪੱਖ ਪੂਰਨ ਵਾਲਾ ਵੀ ਰੁਦਾ ਹੈ। ਉਸ 
ਦਾ ਤਿੱਖਾ ਰਾਜਨੀਤਕ ਅਤੇ ਸਾਮਾਜਿਕ ਪ੍ਰਤੀਵਾਦ, ਸਮਕਾਲੀਨ ਹਾਲਾਤ ਵਿਚ ਉਸ ਦੀ 
ਖਿੱਝ, ਬੌਖਲਾਹਟ ਅਤੇ ਗੁੱਸਾ ਅੱਜ ਦਾ ਦਹਿਕਦਾ ਹੋਇਆ ਅਨੁਭਵ ਹੈ । ਸਮਕਾਲੀਨ 
ਕਹਾਣੀ ਉਸ ਨੂੰ ਆਪਣੇ ਸਹਿਜ ਅਤੇ ਸਿੱਧੇ ਕਥਨ ਦੇ ਰਾਹੀ ਪਾਠਕਾਂ ਤੱਕ 
ਪਹੁੰਚਾਂਦੀ ਹੈ ਅਤੇ ਉਨ੍ਹਾਂ ਦੀ ਅਚਾਨਕ ਹਿੱਸੇਦਾਰੀ ਲੌ ਕੇ ਉਨ੍ਹਾਂ ਨਾਲ ਸਿੱਧੇ 
ਗੱਲਬਾਤ ਕਰਦੀ ਅਤੇ ਆਪਣੀ ਸਾਮਾਜਿਕ ਵਿਆਖਿਆ ਦਿੰਦੀ ਹੈ । ਉਹਨਾਂ ਦੇ ਬਿਆਨ 


ਚੌਦਾਂ ਸਮਕਾਲੀਨ ਹਿੰਦੀ ਕਹਾਣੀਆਂ 


ਦਾ ਅੰਦਾਜ਼ ਸਾਦਾ ਪ੍ਰੰਤੁ ਸਾਵਧਾਨ ਹੈ । ਸੱਚਾਈ ਦੀ ਖੋਜ ਜਾਂ ਸਮਕਾਲੀਨ ਮਨੁੱਖ ਨੂੰ 
ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਵਿਚ ਉਹ ਸਿੱਧੇ ਯਥਾਰਥ, ਅਤੇ ਕੇੱਦਰੀ ਮਨੁੱਖ ਨੂੰ 
ਰੇਖਾਂਕਿਤ ਕਰਦੀਆਂ ਹਨ । ਉਹ ਸਮਕਾਲੀਨ ਦੁਖਦਾਈ ਅਤੇ ਭਿਆਨਕ ਵਰਤਮਾਨ 
ਨੂੰ ਨਿਰਪੱਖ ਢੰਗ ਨਾਲ ਪੇਸ਼ ਨਾ ਕਰਕੇ ਮਨੁੱਖੀ ਕਿਸਮਤ ਤੇ ਛਾਂਦੇ ਇਸ ਸਕਟ ਦੀ 
ਘੜੀ ਵਿਚ ਇਕ ਨਿਸ਼ਚਿਤ ਪੱਖ ਪੁਰਨ ਦੇ ਨਾਲ ਕ੍ਰਾਂਤੀ ਦੀ ਖਾਹਿਸ਼ ਨੂੰ ਪ੍ਰਗਟ ਕਰਦੀ 
ਹੈ । ਆਪਣੇ ਸਮੋ ਦੀਆਂ ਚੁਣੌਤੀਆਂ ਨਾਲ ਨਿਪਟਣ ਦੇ ਲਈ ਉਸ ਦੇ ਤੇਵਰ ਤਣੇ 
ਹੋਏ, ਭਾਸ਼ਾ ਸਿੱਧੀ ਚੁੱਭਦੀ ਹੋਈ ਅਤੇ ਪ੍ਰਗਟਾਓ ਇਕਦਮ ਪ੍ਰਤੱਖ ਹੋ ਗਿਆ ਹੈ । ਇਹੀ 
ਇਨਾਂ ਦੀ ਵਿਆਪਕ ਅਪੀਲ ਦਾ ਬੁਨਿਆਦੀ ਕਾਰਣ ਹੈ । ਅੱਜ ਜਦੋ" ਕਿ ਆਦਮੀ 
ਵਰਗਾਂ ਵਿਚ ਵਡ ਦਿੱਤਾ ਗਿਆ ਹੈ, ਸਮਕਾਲੀਨ ਕਹਾਣੀਕਾਰ ਸਵੀਕਾਰ ਕਰਦਾ ਹੈ 
ਕਿ ਇਕ ਆਮ ਮਨੁੱਖ ਦੇ ਰੁਪ ਵਿਚ ਰੋਜ਼ਾਨਾ ਦੀ ਜ਼ਿੰਦਗੀ ਦੇ ਅਨੁਭਵਾਂ ਢੇ ਦੌਰਾਨ 
ਆਏ ਸਾਰੇ ਖਤਰਿਆਂ ਨੂੰ ਕਹਾਣੀ ਦੇ ਰਾਹੀ” ਪੇਸ਼ ਕਰਨ ਅਤੇ ਆਪਣੇ ਆਸ ਪਾਸ ਦੇ 
ਆਪਣੇ ਹੀ ਵਰਗੇ ਅਨਗਿਣਤ ਆਦਮੀਆਂ ਵਿਚ ਇਕ ਬੇਚੈਨੀ ਅਤੇ ਹਲਚਲ ਪੌਦਾ 
ਕਰਨਾ ਹੀ ਉਸ ਦਾ ਉਦੇਸ਼ ਹੈਂ । 

ਉੱਜ ਸਮਕਾਲੀਨ ਹਿੰਦੀ ਕਹਾਣੀਆਂ ਦੇ ਅਨੇਕਾਂ ਪੱਧਰ ਅਤੇ ਪੜ੍ਹਾਅ ਹਨ । ਉਸ 
ਦੀ ਰਚਨਾਤਮਕਤਾ _ਅਨੇਕ ਵਾਦੀ ਅਤੇ ਸੈਵਾਦੀ ਅੰਦਰੂਨੀ ਧੁਨਾਂ ਨਾਲ ਭਰਪੂਰ 
ਹੈ ਅਤੇ ਅਨੇਕਾਂ ਪ੍ਰਵਿਰਤੀਆਂ ਅਤੇ ਧਾਰਾਵਾਂ ਦੀ ਇਹ ਬਹੁਧ੍ਰਨੀ-ਆਤਮਕਤਾ ਹੀ 
ਉਸ ਦੀ ਖੁਸ਼ਹਾਲੀ ਦਾ ਵੀ ਸਬੂਤ ਹੈ । 
ਇਹ ਸਗਹਿ 

ਇਹ ਸੈਕਲਨ ਨੰਸ਼ਨਲ ਬੁਕ ਟਰੱਸਟ, ਇੰਡੀਆ ਦੇ ਪਿਛਲੇ ਪ੍ਰਕਾਸ਼ਨ 'ਹਿੰਦੀ 
ਕਹਾਣੀ' ਦਾ ਅਗਲਾ ਅਤੇ ਪੂਰਕ ਸੈਕਲਨ ਹੈ । ਪਿਛਲਾ ਸੋਕਲਨ ਹਿੰਦੀ ਕਹਾਣੀ 
ਦੀ ਯਾਤਰਾ ਦੇ ਲੱਗਭਗ ਆਰੋਭਕ ਬਿੰਦੂ ਤੋ" ਸ਼ੁਰੂ ਹੋਇਆ ਸੀ ਅਤੇ ਉਸ ਵਿਚ 
ਚੈਂਦਰਧਰ ਸ਼ਰਮਾ ਗੁਲੋਰੀ, ਪ੍ਰੌਮ ਚੰਦ, ਜਯਸ਼ੈਕਰ ਪ੍ਰਸਾਦ, ਜੋਨੇ'ਦੂ ਕੁਮਾਰ, ਯਸ਼ਪਾਲ, 
ਰਾਂਗੇਯ ਰਾਘਵ, ਫਣੀਸ਼ਵਰਨਾਥ ਰੇਣੂ. ਰਾਜੇ ਦਰ ਯਾਦਵ, ਕਮਲੋਸ਼ਵਰ, ਮੌਹਨ ਰਾਕੇਸ਼, 
ਅਮਰਕਾਂਤ, ਨਿਰਮਲ ਵਰਮਾ, ਸ੍ਰੀਕਾਂਤ ਵਰਮਾ, _ਗਿਆਨਰਜਨ ਅਤੇ ਕਾਂਸ਼ੀਨਾਥ 
ਸਿੰਘ ਤੱਕ ਦੀਆਂ ਕਹਾਣੀਆਂ ਸ਼ਾਮਲ ਸਨ । ਇਸ ਦੇ ਬਾਵਜੂਦ ਉਸ ਨਾਲ ਹਿੰਦੀ 
ਕਹਾਣੀ ਦਾ ਪੂਰਣ ਰੂਪ ਠੀਕ ਤਰ੍ਹਾਂ ਨਹੀ ਉਭਰਦਾ ਸੀ । ਉਸ ਵਿਚ ਹਿੰਦੀ ਕਹਾਣੀ 
ਦੇ ਵਿਕਾਸ ਅਤੇ ਰਚਨਾਤਮਕ ਖੁਸ਼ਹਾਲੀ ਦੀ ਪ੍ਰਤੀਨਿਧਤਾ ਕਰਨ ਵਾਲੇ ਕਈ ਉੱਘੇ 
ਕਹਾਣੀਕਾਰ ਸ਼ਾਮਲ ਨਹੀ” ਕੀਤੇ ਜਾ ਸਕੇ ਸਨ । ਨਾ ਕੇਵਲ ਪੁਰਾਣੀ ਅਤੇ 
ਵਿਚ ਦੀ ਪੀੜ੍ਹੀ ਦੇ ਵੀ ਕਈ ਪ੍ਰਤੀਨਿਧੀ ਉਸ ਵਿਚੋ" ਰਹਿ ਗਏ ਸਨ । ਸੁਤੋਤਰਤਾ 
ਤੋਂ ਬਾਅਦ ਹਿੰਦੀ ਕਹਾਣੀ ਵਿਚ ਆਏ ਅਨੇਕਾਂ ਅੰ ਦਲਨਾਂ--ਨਵੀ” ਕਹਾਣੀ, 
ਅਕਹਾਣੀ, ਵਾਯੂ ਕਹਾਣੀ, ਅਚੇਤਨ ਕਹਾਣੀ, ਸਚੇਤਨ ਕਹਾਣੀ, ਸਮਾਨਾਂਤਰ ਕਹਾਣੀ 
ਆਦਿ ਦੇ ਰਚਨਾਤਮਕ ਪ੍ਰਤੀਨਿਧੀਆਂ ਨੂੰ ਵੀ ਉਸ ਵਿਚ ਸ਼ਾਮਲ ਨਹੀ ਕੀਤਾ ਜਾ 
ਸਕਿਆ ਸੀ ।। ਇਹ ਸ਼ਾਇਦ ਸੋਭਵ ਵੀ ਨਹੀ ਸੀ । ਕਿਸੇ ਵੀ ਸੋਕਲਨ ਦੀਆਂ 
ਆਪਣੀਆਂ ਆਪਣੀਆਂ ਸੀਮਾਵਾਂ ਹੈਦੀਆਂ ਜਨ 1 ਕ੍ਰਝ ਹੋਰ ਨਾ ਸੋਹੀ ਤਾਂ ਆਕਾਰ 


ਭੂਮਿਕਾ ਪੰਦਰਾਂ 


ਅਤੇ ਪੰਨਿਆਂ ਦੀ ਗਿਣਤੀ ਦਾ ਬੈਧਨ ਵੀ ਕਈ-ਕਈ ਸੀਮਾ ਰੇਖਾਵਾਂ ਖਿੱਚ ਦਿੰਦਾ 
ਹੈ । ਫਿਰ ਵੀ... 

ਇਸ ਸੈਕਲਨ ਵਿਚ ਸਵਰਗੀ ਗਜਾਨਨ ਮਾਧਵ ਮੁਕਤੀਬੋਧ ਤੋਂ” ਲੈ ਕੇ ਮੰਜ਼ੂਰ 
ਅਹਿਤੇਸ਼ਾਮ ਤੱਕ ਦੀਆਂ ਕਹਾਣੀਆਂ ਸ਼ਾਮਲ ਹਨ । ਇਕ ਪਾਸੇ ਜਿਥੇ ਹਰੀਸ਼ੋਕਰ 
ਪਰਸਾਈ, ਭੀਸ਼ਮ ਸਾਹਨੀ, ਅੰਮ੍ਰਿਤ ਰਾਏ, ਕਾਮਤਾਨਾਥ, ਰਮਾਕਾਂਤ, ਸਵਯੰ ਪ੍ਰਕਾਸ਼ 
ਹਨ, 'ਉਥੇ ਦੂਜੇ ਪਾਸੇ ਧਰਮਵੀਰ ਭਾਰਤੀ, ਰਾਮਕੁਮਾਰ, ਕ੍ਰਿਸ਼ਨ ਬਲਦੇਵ ਵੈਦ, 
ਮਹੀਪ ਸਿੰਘ, ਰਾਜੀ ਸੇਠ, ਰਮੇਸ਼ ਬਖਸ਼ੀ, ਗੋਵਿੰਦ ਮਿਸ਼ਰ, ਅਤੇ ਸਤਯੇਨ ਕ੍ਰਮਾਰ 
ਹਨ । ਸਮਕਾਲੀਨ ਹਿੰਦੀ ਕਹਾਣੀ ਦੀ ਵਿਵਿਧਤਾ ਨੂੰ ਉੱਸ ਦੀ ਮੁਮਕਿਨ ਸਮਗਰਤਾ 
ਵਿਚ ਪੈਸ਼ ਕਰਨ ਦੀ ਇਸ ਕੋਸ਼ਿਸ਼ ਵਿਚ ਇਸੇ ਲਈ ਵਿਚਾਰਕ ਸੈਬੈਧਤਾ, ਅਤੇ 
ਵਿਚਾਰਧਾਰਾਤਮਕ ਪ੍ਰਤੀਬੱਧਤਾ _ਅਤੇ _ਰੋਚਨਾਤਮਕ ਤਾਜ਼ਗੀ, ਖੁਸ਼ਹਾਲੀ ਅਤੇ 
ਭਾਵਨਾ ਨੂੰ ਧਿਆਨ ਵਿਚ ਰਖਿਆ ਗਿਆ ਹੈ । ਨਾਂ ਕੇਵਲ ਰੂਪਾਤਮਕ ਵਿਵਿਧਤਾ 
ਸਗੌ' ਕਹਾਣੀ ਦੀ ਆਪਣੀ ਜਾਤੀ ਵਿਸ਼ੇਸ਼ਤਾ ਨੂੰ ਵੀ ਰੇਖਾਂਕਿਤ ਕਰਨ ਦੇ ਲਈ ਹੀ 
ਕਝ ਅਜਿਹੇ ਕਹਾਣੀਕਾਰਾਂ ਦੀਆਂ ਕਹਾਣੀਆਂ ਵੀ ਸ਼ਾਮਲ ਹੋ ਗਈਆਂ ਹਨ, ਜੇ 
ਵਿਚਾਰਕ ਮੱਤਭੇਦ ਦੇ ਬਾਵਜੂਦ 'ਯਥਾਰਥਵਾਦ ਦੀ ਜਿਤ ਦਾ ਸਬੂਤ ਹਨ । 

ਸਮਕਾਲੀਨ ਹਿੰਦੀ ਕਹਾਣੀ ਦੇ ਹੁਣ ਤੱਕ ਢੇ ਵਿਕਾਸ ਦੇ ਜਾਇਜ਼ੇ ਦੇ ਲਈ ਨਵੀ 
ਕਹਾਣੀ ਦੇ ਬਾਅਦ ਦੇ ਕੁਝ ਮਹੱਤਵਪੂਰਣ ਅੰਦੋਲਨ ਦੇ ਪ੍ਰਤੀਨਿਧੀ ਕਹਾਣੀਕਾਰਾਂ 
ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਕਹਾਣੀਕਾਰ ਵੀ ਇਥੋ ਮੌਜੂਦ 
ਹਨ ਜੋ ਇਨ੍ਹਾਂ ਸਾਰੇ ਅੰਦੌਲਨਾਂ, ਚਰਚਾ, ਪਰਿਚਰਚਾਵਾਂ ਤੱ ਲੱਗਪਗ ਨਿਰਲਪ 
ਆਪਣੀ ਰਚਨਾ ਨਿਸ਼ਠਾ ਨੂੰ ਹੀ ਸਮਰਪਤ ਰਹੇ ਹਨ । 

ਸਾਡੀ ਭਰਪੂਰ ਕੋਸ਼ਿਸ਼ ਰਹੀ ਹੈ ਕਿ ਜਿਥੋ` ਤੱਕ ਸੰਭਵ ਹੋਵੇ ਵਸਤ੍ਰਪਰਕ ਢੰਗ 
ਨਾਲ ਹਿੰਦੀ ਕਹਾਣੀ ਦੇ ਸਮਕਾਲੀਨ ਪਿਛੋਕੜ ਨੂੰ ਉਸ ਦੀ ਮੁਮਕਿਨ ਸਮਗਰਤਾ ਵਿਚ 
ਪੇਸ਼ ਕੀਤਾ ਜਾਏ । ਆਪਣੀ ਇਸ ਕੋਸ਼ਿਸ਼ ਵਿਚ ਸਾਨੂੰ ਫਿਰ ਕੁਝ ਪ੍ਰਤੀਨਿਧੀ ਅਤੇ 
ਇਤਿਹਾਸਕ ਦ੍ਰਿਸ਼ਟੀ ਤੋਂ` ਉੱਘੇ ਕਹਾਣੀਕਾਰਾਂ ਦਾ ਸਹਿਯੋਗ ਪ੍ਰਾਪਤ ਨਹੀਂ 
ਹੋਂ ਸਕਿਆ । ਜੇ ਇਹ ਸਹਿਯੋਗ ਪ੍ਰਾਪਤ ਹੋ ਜਾਂਦਾ ਤਾਂ ਇਸ ਸੋਗ੍ਰਹਿ ਨੂੰ ਕੁਝ ਹੋਰ 
ਸਮਗਰਤਾ ਅਤੇ ਭਰਪੂਰਤਾ ਮਿਲ ਜਾਂਦੀ । ਪਰ ਜੋ ਹੋ ਨਹੀਂ ਸਕਿਆ, ਉਸ ਦਾ ਗ਼ਮ 
ਕੀ, ਉਹ ਨਹੀ" ਹੋ ਸਕਿਆ । 

--ਧਨੌਜਯ ਵਰਮਾਂ 

ਐਮ-433, ਈ-7, ਅਰੇਰਾ ਕਾਲੋਨੀ, 
ਭੁਪਾਲ-462016 


ਅਕਾਲ ਉਤਸਵ 
--ਹਗੀਸ਼ਕਰ ਪਰਸਾਈ 


ਦਰਾਰਾਂ ਵਾਲੀ ਸਪਾਟ ਸੁੱਕੀ ਭੂਮੀ ਨਾਮਰਦ ਪਤੀ ਦੀ ਸੈਤਾਨ-ਇੱਛੁਕ ਪਤਨੀ 
ਵਾਂਗ ਬੇਚੈਨ ਨੰਗੀ ਪਈ ਹੈ । 

ਅਕਾਲ ਪਿਆ ਹੈ । 

ਕੌਲ ਹੀ ਇਕ ਗਾਂ ਅਕਾਲ ਦੀ ਖਬਰ ਵਾਲੇ ਅਖਬਾਰ ਨੂੰ ਖ਼ਾ ਕੇ ਪੇਟ ਭਰ ਰਹੀ 
ਹੈ । ਕੋਈ 'ਸਰਵੇ' ਵਾਲਾ ਅਫਸਰ ਛੱਡ ਗਿਆ ਹੋਵੇਗਾ । ਆਦਮੀ ਇਸ ਮਾਮਲੇ ਵਿਚ 
ਗਾਂ-ਬੈਲ ਤੋਂ ਵੀ ਗਿਆ-ਗੁਜਰਿਆ ਹੈ । ਗਾਂ ਤਾਂ ਇਸ ਅਖ਼ਬਾਰ ਨੂੰ ਵੀ ਖਾ ਲੰਦੀ 
ਹੈ, ਪਰ ਆਦਮੀ ਉਸ ਅਖ਼ਬਾਰ ਨੂੰ ਵੀ ਨਹੀ” ਖਾ ਸਕਦਾ, ਜਿਸ ਵਿਚ ਛਪਿਆ ਹੈ 
ਕਿ ਅਮਰੀਕਾ ਤੋ ਅਨਾਜ ਦੇ ਜਹਾਜ਼ ਚੱਲ ਚੁੱਕੇ ਹਨ । ਇਕ ਵਾਰ ਮੈ ਖਾ ਗਿਆ 
ਜਾਂ। ਇਕ ਕਾਲਮ ਦਾ 6 ਲਾਈਨਾਂ ਦਾ ਸਮਾਚ'ਰ ਸੀ । ਮੈ' ਉਸ ਨੂੰ ਕੱਟਿਆ ਅਤੇ 
ਪਾਣੀ ਦੇ ਨਾਲ ਨਿਗਲ ਗਿਆ । ਸਾਰਾ ਦਿਨ ਭੁੱਖ ਨਹੀ` ਲੱਗੀ । ਅੱਜ ਕੱਲ੍ਹ 
ਅਖ਼ਬਾਰਾਂ ਵਿਚ ਅੱਧੇ ਪੰਨਿਆਂ ਤੇ ਕੇਵਲ ਅਕਾਲ ਅਤੇ ਭੁੱਖਮਰੀ ਦੇ ਸਮਾਚਾਰ 
ਛੱਪਦੇ ਹਨ । ਜੋ ਅਕਾਲ ਪੀੜਤ ਆਦਮੀ ਸੜਕ ਤੇ ਪਿਆ ਅਖ਼ਬਾਰ ਚੂੰਕ ਕੇ ਉਤਨੇ 
ਪੰਨੇ ਖਾ ਲਏ, ਤਾਂ ਮਹੀਨਾ-ਭਰ ਭੁੱਖ ਨਾ ਲੱਗੇ । ਪਰ ਇਸ ਦੇਸ਼ ਦਾ ਆਦਮ ਮੂਰਖ 
ਹੈ । ਅੰਨ ਖਾਣਾ ਚਾਹੁਦਾ ਹੈ । ਭੁੱਖਮਰੀ ਦੇ ਸਮਾਚਾਰ ਨਹੀ` ਖਾਣਾ ਚਾਹੁਦਾ । 

ਹਰ ਸਾਲ ਬਮੋਤ ਆਉਂਦਾ ਹੈ। ਹਰ ਸਾਲ ਮੰਗਲ ਵਰਖਾ ਆਉਂਦੀ ਹੈ । ਹਰ 
ਸਾਲ ਸ਼ਰਦ-ਉਤਸਵ ਆਉਂਦਾ ਹੈ । 

ਹਰ ਸਾਲ ਅਕਾਲ ਆਉਦਾ ਹੈ ਜਿਵੇ ਹਰ ਸਾਲ ਆਜ਼ਾਦੀ ਦਿਵਸ ਅਤੇ 
ਗਣਤੈਤਰ ਦਿਵਸ ਆਉਂਦੇ ਹਨ । ਇਹ ਮੰਗਲ-ਉਤਸਵ ਆਪਣੇ ਆਪ ਆਉਂਦੇ 
ਹਨ । ਸ਼ਰਦ ਵਿਚ ਕੋਈ ਚੈਨ ਦੀ ਪ੍ਰਾਰਥਨਾ ਨਹੀ ਕਰਦਾ ਕਿ ਹੇ ਅੰਮ੍ਰਿਤਘਟ, 
ਉਤਸਵ ਦੇ ਲਈ ਅੰਮ੍ਰਿਤ ਵਰਸਾ । 

ਪਰ ਅਕਾਲ ਦੇ ਲਈ ਬੜੀਆਂ ਪ੍ਰਾਰਥਨਾਵਾ, ਬੜ ਯੱਗ ਕਰਦੇ ਹਨ । ਅਕਾਲ ਦੇ 
ਲਈ ਇੰਦਰ-ਪੂਜਾ ਹੁੰਦੀ ਹੈ । ਪਹਿਲੇ ਇੰਦਰ-ਪੂਜਾ ਵਰਖਾ ਦੇ ਲਈ ਹੁਦੀ ਸੀ । 
ਪਰ ਹੁਣ ਅਵਰਖਾ ਦੇ ਲਈ ਇੰਦਰ-ਪੂਜਾ ਹੁੰਦੀ ਹੈ । ਕ੍ਰਿਸ਼ਨ ਦਾ ਗੰਵਰਧਨ 
ਪਰਬਤ ਕੁਝ ਦਿਨਾਂ ਵਿਚ ਧੂੜ ਹੋਂ ਕੇ ਬਿਖਰ ਜਾਏਗਾ । ਇੰਦਰ ਦਾ ਕ੍ਰੱਧ ਹੁਣ 


2 ਸਮਕਾਲੀਨ ਹਿੰਦੀ ਕਹਾਣੀਆਂ 


ਭਿਆਨਕ ਵਰਖਾ ਵਿਚ ਨਹੀ ਅਵਰਖਾ ਵਿਚ ਪ੍ਰਗਟ ਹੁੰਦਾ ਹੈ । ਗੋਵਰਧਨ ਨੂੰ 
ਸਮਗਲ਼ਰ ਯੂਰਪ ਵਿਚ ਵੇਚ ਦੇਣਗੇ । 

ਬੜੀ ਪ੍ਰਾਰਥਨਾ ਹੁੰਦੀ ਹੈ । ਜਮਾਂਖੋਰ ਅਤੇ ਮੁਨਾਫ਼ਾਖੋਰ ਸਾਲ ਭਰ ਯੱਗ 
ਕਰਾਉ'ਦੇ ਹਨ । ਸਮਗਲਰ ਮਹਾਂਕਾਲ ਨੂੰ ਮਨੁੱਖੀ ਸਿਰ ਭੇਟਾ ਕਰਦਾ ਹੈ । 
ਇੰਨਜੀਨੀਅਰ ਦੀ ਪਤਨੀ ਭਜਨ ਗਾਂਦੀ ਹੈ---'ਪ੍ਰਭੂ, ਦੁੱਖ ਹਰੋਂ ਸਭ ਦੇ' । ਪ੍ਰਭੂ 
ਪਿਛਲੇ ਸਾਲ ਅਕਾਲ ਪਿਆ ਸੀ ਤਾਂ ਸਕਸੈਨਾ ਅਤੇ ਰਾਠੌਰ ਨੂੰ ਤੁਸਾਂ ਸਹਾਇਤਾ ਕੋਮ 
ਦੁਆ ਦਿੱਤਾ ਸੀ । ਪ੍ਰਭੂ, ਇਸ ਸਾਲ ਵੀ ਇਧਰ ਅਕਾਲ ਪਾ ਦਿਉ ਅਤੇ 'ਇਹਨਾਂ' 
ਨੂੰ ਸਹਾਇਤਾ ਕੌਮ ਦਾ ਇੰਨਚਾਰਜ ਬਣਾ ਦਿਉਂ । 'ਤਹਿਸੀਲਦਾਰਨ, ਨਾਇਬਿਨ, 
ਓਵਰਸੀਅਰਨ ਸਾਰੀਆਂ ਅਰਦਾਸ ਕਰਦੀਆਂ ਹਨ । ਸੁਣਿਆ ਹੈ ਵਿਧਾਇਕ ਦੀ ਪਤਨ 
ਅਤੇ ਮੰਤਰੀ ਦੀ ਪ੍ਰੋਮਿਕਾ ਵੀ ਯੱਗ ਕਰਵਾਉੱਦੀਆਂ ਹਨ । ਜਾਂਚ-ਕਮਿਸ਼ਨ ਦੇ ਬਾਵਜੂਦ 
ਮੈ ਅਜਿਹਾ ਪਾਪਮਈ ਵਿਚਾਰ ਨਹੀ ਰਖਦਾ । ਇਤਨੇ ਯੁੱਗਾਂ ਦੇ ਬਾਅਦ ਇੰਦਰ ਦੇਵ 
ਪ੍ਰਸੈਨ ਹੁੰਦੇ ਹਨ ਅਤੇ ਇਲਾਕੇ ਵਲੋ" ਨਲਕੇ ਦਾ ਕਨੰਕਸ਼ਨ ਕੱਟ ਦਿੰਦੇ ਹਨ । 

ਹਰ ਸਾਲ ਬਸੈਤ ! 

ਹਰ ਸਾਲ ਸ਼ਰਦ ! 

ਹਰ ਸਾਲ ਅਕਾਲ ! 

ਫਿਰ ਅਕਾਲ਼-ਉਤਸਵ ਕਿਉ” ਨਾ ਹੋ ਜਾਏ ? ਇਸ ਨੂੰ ਮਨਾਣ ਦਾ ਇਕ ਵਿਸ਼ਸ਼ੇ 
ਤਰੀਕਾ ਹੁੰਦਾ ਹੈ, ਜਿਵੇਂ ਦੂਸਰੇ ਉਤਸਵਾਂ-ਤਿਉਹਾਰਾਂ ਦਾ ਹੁੰਦਾ ਹੈ । ਗਣਤਤਰ 
ਦਿਵਸ ਤੇ ਪਰੇਡ ਹੁੰਦੀ ਹੈ । ਅਕਾਲ ਵਿਚ ਸਸਤੇ ਅਨਾਜ ਦੀ ਰਾਸ਼ਨ ਦੀ ਦੁਕਾਨ ਤੇ 
ਵੀ ਪਰੇਡ ਹੁੰਦੀ ਹੈ ਅਤੇ ਬਹੁਤ ਜੋਸ਼ ਨਾਲ ਹੁੰਦੀ ਹੈ । ਗਣਤੇਤਰ ਪਰੇਡ ਕੂਝ ਘੰਟੇ 
ਹੁੰਦੀ ਹੈ, ਅਕਾਲ ਪਰੇਡ ਮਹੀਨੇ ਵਿਚ ਹਰ ਰੌਜ਼ ਹੁੰਦੀ ਹੈ । ਰਾਸ਼ਨ ਦੀ ਦੁਕਾਨ ਤੇ 
ਖਾਲੀ ਥੈਲਾ ਲਈ ਖੜੋਤੀ ਫ਼ੌਜ ਵਿਚ ਉਹਨਾਂ ਫ਼ੌਜੀਆਂ ਤੋ ਜ਼ਿਆਦਾ ਜੋਸ਼ ਹੁਦਾ ਹੈ । 

ਸਾਲ ਵਿਰ 10 ਮਹੀਨੇ ਪਹਿਲਵਾਨ ਔਲਾਨ ਕਥਦਾ ਹੈ--ਇਸ ਸਾਲ ਉਹ 
ਰਿਆਜ਼ ਕੀਤਾ ਹੈ ਕਿ ਕੋਈ ਅਖਾੜੇ ਵਿਚ ਮੁਕਾਬਲੇ ਵਿਚ ਨਹੀ ਉਤਰ ਸਕਦਾ । 
ਚੁਨੌਤੀ ਦਿੰਦਾ ਹਾਂ--ਕੋਈ ਅਪ੍ਰੰਲ-ਮਈ ਵਿਚ ਲੜ ਲਏ । ਪਰ ਪਹਿਲਵਾਨ ਨੂੰ 
ਅਪ੍ਰੈਲ ਵਿਚ ਟਾਈਫਾਈਡ ਹੋ ਜਾਂਦਾ ਹੈ ਅਤੇ ਉਹ ਕਹਿੰਦਾ ਹੈ--ਹੁਣ ਮੈ ਲਾਚਾਰ 
ਹਾਂ । ਟਾਈਫਾਈਡ ਨੇ ਸਾਰੀ ਬਾਦਾਮ ਉਤਾਰ ਦਿੱਤੀ । 

ਮੰਤਰੀ ਲੌਕ ਵੀ ਅਜਿਹੇ ਹੀ ਪਹਿਲਵਾਨ ਹਨ. ,.ਨੋ" ਮਹੀਨੇ ਤਾਲ ਠੋਕਦੇ 
ਹਨ...ਅੰਨ ਦੀ ਥੁੜ੍ਹ ਸਾਹਮਣੇ ਆਉਣ ਦੀ ਹਿੰਮਤ ਨਹੀ ਕਰ ਸਕਦਾ । ਇਤਨੇ ਲੱਖ 
ਕੰਵਿੰਟਲ ਦਾ ਸਟਾਕ ਹੋਵੇਗਾ । 'ਲ੍ਰੰਵੀ' ਲਈ ਜਾਏਗੀ । ਲੜ ਲਏ ਕੌਈ ਜਮਾਖੰਰ... 
ਪਛਾੜ ਦਿੱਤਾ ਜਾਏਗਾ । 

ਪਰ ਮਈ ਆਉ'ਦਿਆਂ ਹੀ ਉਸ ਨੂੰ ਵੀ ਟਾਈਫਾਈਡ ਹੋਂ ਜਾਂਝਾ ਹੈ । ਕਹਿੰਦਾ 
ਹੈ--ਕੀ ਕਰਾਂ ? ਜਮਾਖੌਰੀ ਦਾ “ਟਾਈਫਾਈਡ' ਸਰਕਾਰ ਨੂੰ ਹੋ ਗਿਆ । ਵਿਰੋਧੀ 
ਤਾਂ ਵਿਰੌਧੀ ਆਪਣੀ ਪਾਰਟੀ ਦੇ ਲੌਕ ਵੀ ਰੋਗ ਦੇ ਕੀਟਾਣੂ` ਲਈ ਬੈਠੇ ਹਨ । 
ਦਵਾਈ ਲੈਣ ਅਮਰੀਕਾ ਭੇਜਿਆ ਹੈ ਆਦਮੀ । ਮਈ ਵਿਚ ਵੀਰ ਮੰਤਰੀਆਂ ਦੀ ਵੀ 


ਅਕਾਲ ਉਤਸਵ 3 


ਬਾਦਾਮ ਉਤਰ ਜਾਂਦੀ ਹੈ । 

ਇਧਰ ਮੈ ਵੇਖਿਆ, ਉਲਟੀ 'ਲ੍ਰੇਵੀ' ਲਈ ਜਾਣ ਲੱਗੀ ਹੈ । ਇਕ ਸ਼ਹਿਰ ਵਿਚ 
ਭਾਰਤੀ ਨਿਗਮ ਦੇ ਗੋਦਾਮ ਤ` ਗਲਤ ਨੰਬਰ ਪਲਟ ਦੇ ਟਰੱਕ ਵਿਚ ਲੱਦ ਕੇ 150 
ਬੋਰੀਆਂ ਕਣਕ ਜਾ ਰਹੀ ਸੀ ਕਿ ਫਾਟਕ ਤੇ ਚੌਕੀਦਾਰ ਨੇ ਪਕੜ ਲਿਆ । ਉਸ ਨੇ 
ਪੁੱਛਿਆ--ਇਹ 'ਲ੍ਰੋਵੀ' ਦੀ ਕਣਕ ਕਿੱਥੇ ਜਾ ਰਹੀ ਹੈ ? ਵਿਭਾਗ ਦੇ ਆਦਮੀ ਨੇ 
ਕਿਹਾ--ਤੈਨੂੰ ਨਵਾਂ ਕਾਨੂੰਨ ਨਹੀ` ਪਤਾ ? ਨਵੇਂ ਕਾਨੂੰਨ ਦੇ ਮੁਤਾਬਿਕ ਖਾਧ ਨਿਗਮ 
ਆਪ ਲੋਵੀ ਦੇਵੇਗਾ । ਉਹ ਲ੍ਰੰਵੀ ਹੈ ਇਹ, ਜੋ ਜਮਾਂਖੌਰ ਨੂੰ ਦਿੱਤੀ ਜਾ ਰਹੀ ਹੈ । 
ਨਵੇ“ ਆਰਡਰ ਪੁਛ ਲਿਆ ਕਰੋਂ । 

ਮੈ ਇਕ ਵਿਧਾਇਕ ਪਾਸੋ ਪੁੱਛਦਾ ਹਾਂ=-ਅਕਾਲ ਦੀ ਸਥਿਤੀ ਕਿਹੋ ਜਿਹੀ ਹੈ ? 

ਉਹ ਚਿੰਤਤ ਹੁੰਦਾ ਹੈ । ਮੈ" ਸਮਝਦਾ ਹਾਂ ਉਹ ਅਕਾਲ ਕਾਰਣ ਚਿੰਤਤ ਹੈ । 

ਮੈਨੂੰ ਬੜੀ ਸੰਤੁਸ਼ਟੀ ਹੁੰਦੀ ਹੈ । 

ਉਹ ਜਵਾਬ ਦਿੰਦਾ ਹੈ--ਹਾਂ, ਅਕਾਲ ਤਾਂ ਹੈ ਪਰ ਜ਼ਿਆਦਾ ਨਹੀ” ਹੈ । ਕੋਸ਼ਿਸ਼ 
ਕਰਨ ਨਾਲ ਜਿੱਤਿਆ ਜਾ ਸਕਦਾ ਹੈ । ਸਿਰਫ 11 ਵਿਧਾਇਕ ਸਾਡੇ ਪਾਸ ਆ ਜਾਣ, 
ਤਾਂ ਸਾਡੀ ਮਨਿਸਟਰੀ ਬਣ ਸਕਦੀ ਹੈ । 

ਹਰ ਆਦਮੀ ਦਾ ਆਪਣਾ ਅਕਾਲ ਹੁਦਾ ਹੈ । ਇਹਨਾਂ ਦਾ ਅਕਾਲ ਦੂਸਰਾ ਹੈ । 
ਇਹਨਾਂ ਨੂੰ ਕੇਵਲ 11 'ਕੁਵਿੰਟਲ' ਵਿਧਾਇਕ ਮਿਲ ਜਾਣ, ਤਾਂ ਅਕਾਲ ਸਮੱਸਿਆ 
ਹੱਲ ਹੋ ਜਾਏ...ਸੱਤਾ ਦੀ । 

ਦਿਨ ਵਿਚ ਇਹ ਸਭ ਸੋਚਦਾ ਹਾਂ ਅਤੇ ਰਾਤ ਨੂੰ ਮੈਨੂੰ ਅਨੌਖੋ ਸੁਪਨੇ ਆਉ'ਢੇ 
ਹਨ । ਰ 
ਇਕ ਰਾਤ ਸੁਪਨਾ ਆਇਆ--ਰਾਸ਼ਟਰ ਨੇ ਅਕਾਲ-ਉਤਸਵ ਮਨਾਉਣ ਦਾ ਫ਼ੋਸਲਾ 
ਕਰ ਲਿਆ ਹੈ। ਕਈ ਇਲਾਕਿਆਂ ਵਿਚ ਹੋ ਰਿਹਾ ਹੈ। ਇਕ ਇਲਾਕੇ ਵਿਚ ਅਕਾਲ 
ਉਤਸਵ ਮੋ' ਸੁਪਨੇ ਵਿਚ ਵੇਖਿਆ । 

ਆਸ-ਪਾਸ ਦੇ 4-5 ਪਿੰਡਾਂ ਦੇ ਕਿਸਾਨ, ਇਸਤ੍ਰੀਆਂ, ਬੱਚੇ ਇਕੱਠੇ ਸਨ । 

ਪੰਡਾਲ ਸਜਾਇਆ ਗਿਆ ਸੀ। ਮੰਤਰੀ ਅਕਾਲ-ਸਮਾਗਮ ਦਾ ਉਦਘਾਟਨ 
ਕਰਨ ਆਉਣ ਵਾਲੇ ਸਨ । ਪਟਵਾਰੀ ਨੇ ਭੁ ਖਿਆਂ ਤੇ ਚੋਦਾ ਇਕੱਠਾ ਕਰਕੇ ਗੁਲਾਬ 
ਦੇ ਹਾਰ ਸ਼ਹਿਰ ਤੋ` ਮੰਗਵਾ ਲਏ ਸਨ । 

ਇਸਤੀਆਂ ਖਾਲੀ ਮੰਗਲ ਘੜਿਆਂ ਵਿਚ ਸੁੱਕੇ ਨਾਲੋ ਦੇ ਕਿਨਾਰੇ ਦੀ ਘਾਹ ਰੱਖ 
ਕੇ ਲਾਈਨ ਵਿਚ ਤੁਰ ਰਹੀਆਂ ਸਨ । ਉਹ ਗਾ ਰਹੀਆਂ ਸਨ :-- 

'ਅਬ ਕੇ ਬਰਸ ਮੋਘਾ ਫਿਰ ਸੇ ਨਾ ਬਰਸੋ, ਮੰਗਲ ਪੜੋ ਅਕਾਲ ਰੋ' । 

ਓਵਰਸੀਅਰ ਅਤੇ ਮੋਟ ਉਹਨਾਂ ਵਿਚੋ ਆਪਣੇ ਲਈ ਛਾਂਟ ਰਹੇ ਸਨ,.. 

--ਸਾਬ, ਉਸ ਨੂੰ ਵੇਖੋ ਕਿਵੇ" ਮਟਕਦੀ ਹੈ । ਰ੍ 

--ਓਏ, ਪਰ ਇਸ ਸਾਹਮਣੇ ਵਾਲੀ ਨੂੰ ਤਾਂ ਵੇਖ ! ਦੇ ਵਾਰ ਪੂਰੀ ਰੋਟ ਖਾ ਲਏ 
ਤਾਂ ਪਰੀ ਹੋ ਜਾਏ ! 

--ਪਰ ਸਾਬ, ਸੁਣਿਆ ਹੈ, ਤਹਿਸੀਲਦਾਰ ਸਾਬ ਵੀ ਤਬੀਅਤ ਵੋੱਕ 


ਕ੍ ਸਮਕਾਲੀਨ ਹਿੰਦੀ ਕਹਾਣੀਆਂ 


ਦਿਦੇ ਹਨ । 

--ਓਏ, ਤਾਂ 'ਥਰੂ ਪ੍ਰਾਪਰ ਚੈਨਲ' । ਸਰਕਾਰੀ ਨਿਯਮ ਅਸੀ' ਥੋੜ੍ਹਾ ਹੀ 
ਤੌੜਾਂਗੇ । 

ਹੱਡੀ ਹੀ ਹੱਡੀ । ਪਤਾ ਨਹੀ ਕਿਸ ਗੂਦ ਨਾਲ ਇਹਨਾਂ ਹੱਡੀਆਂ ਨੂੰ ਜੌੜ ਕੇ 
ਆਦਮੀ ਦੇ ਪੁਤਲੇ ਬਣਾ ਕੇ ਖੜੇਂ ਕਰ ਦਿੱਤੇ ਗਏ ਹਨ । 

ਇਹ ਜੀਉ'ਦਿਆਂ ਰਹਿਣ ਦੀ ਇੱਛਾ ਦੀ ਗੂੰਦ ਹੈ । ਇਹ ਹੱਡੀ ਜੋੜ ਢਿੰਦ) 
ਹੈ । ਅੰਤੜੀਆਂ ਜੌੜ ਦਿੰਦੀ ਹੈ । 

ਸਿਰ ਮੀਲ-ਭਰ ਦੂਰ ਪਿਆ ਹੋਵੇ ਤਾਂ ਵੀ ਜੁੜ ਜਾਂਦਾ ਹੈ। 

ਜੀਣ ਦੀ ਇੱਛਾ ਦੀ ਗ੍ਰੰਦ ਬੜੀ ਤਾਕਤਵਰ ਹੁੰਦੀ ਹੈ । 

ਪਰ ਸੌਚਚਾ ਹਾਂ ਇਹ ਜੀਉ ਦੇ ਕਿਉ” ਹਨ । 

ਇਹ ਮਰਨ ਦੀ ਇੱਛਾ ਨੂੰ ਖਾ ਕੇ ਜੀਉ'ਦੇ ਹਨ । ਇਹ ਰੋਜ਼ ਕਹਿੰਦੇ ਹਨ--- 
ਇਸ ਨਾਲੋ” ਤਾਂ ਮੌਤ ਆ ਜਾਏ ਤਾਂ ਚੰਗਾ ਹੈ। __ 

ਇਹ ਮਰਨ ਦੀ ਇੱਛਾ ਨੂੰ ਖਾ ਜਾਂਦੇ ਹਨ । ਮਰਨ ਦੀ ਇੱਛਾ ਵਿਚ ਪੋਸ਼ਕ ਤੱਤ 
ਹੁੰਦੇ ਹਨ । 

ਜੀਣ ਦੀ ਇੱਛਾ ਗੂੰਦ ਹੁੰਦੀ ਹੈ, ਜੋ ਸਰੀਰ ਨੂੰ ਜੋੜੀ ਰੱਖਦੀ ਹੈ । 

ਮਰਨ ਦੀ ਇੱਛਾ ਵਿਚ ਪੌਸ਼ਕ ਤੱਤ ਹੁੰਦੇ ਹਨ । 

ਅਕਾਲ ਉਤਸਵ ਸ਼ੁਰੂ ਹੋਇਆ । 

ਉਤਸਵ ਵਿਚ ਕਵੀ ਜ਼ਰੂਰੀ ਹੋਦੇ ਹਨ । ਉਹ ਉਤਸਵ ਦਾ 'ਮੂਡ' ਬਣਾਂਦੋ ਹਨ । 
ਉਥੇ ਦੋ ਕਵੀ ਵੀ ਸਨ ਜੋ ਸਮੇ ਅਨੁਸਾਰ ਕਵਿਤਾ ਬਣਾ ਲਿਆਏ ਸਨ । 

ਵਿਧਾਇਕ ਨੇ ਸੋਖੋਪ ਭਾਸ਼ਨ ਦਿੱਤਾ--ਬੜੋ ਭਾਗਾਂ ਦੀ ਗੱਲ ਹੈ ਕਿ ਮੰਤਰੀ 
ਸਾਹਿਬ ਸਾਡੇ ਵਿਚ ਆਏ ਹਨ । ਉਹਨਾਂ ਨੂੰ ਕਈ ਉਤਸਵਾਂ ਦਾ ਸੱਦਾ ਮਿਲਿਆ 
ਹੋਇਆ ਸੀ, ਪਰ ਇਸ ਖੇਤਰ ਦੇ ਅਕਾਲ ਨਾਲ ਉਹਨਾਂ ਨੂੰ ਖਾਸ ਪਿਆਰ ਹੈ, ਇਸ 
ਲਈ ਉਹ ਇਥੇ ਆਏ ਹਨ । ਅਸੀ ਉਹਨਾਂ ਦਾ ਸੁਆਗਤ ਕਰਦੇ ਹਾਂ । 

ਹਾਰ ੫ਏ, ਤਾੜੀਆਂ ਵੱਜੀਆਂ । 

ਸਭ ਤੋ ਸੁਦਰ ਤਾੜੀਆਂ ਮਾਰੀਆਂ ਮੰਤਰੀ ਜੀ ਦੇ ਆਸ ਪਾਸ ਬੈਠੇ ਜਮਾਂਖੋਰਾਂ, 
ਮੁਨਾਫ਼ਾਖੌਰਾਂ, ਚੋਰ ਬਾਜ਼ਾਰੀਆਂ ਅਤੇ ਇਹਨਾਂ ਢੇ ਸਰਕਾਰੀ ਮਾਸੀ ਦੇ ਪੁੱਤਰ ਭਰਾਵਾਂ 
ਨੇ । ਫਿਰ ਮੰਤਰੀ ਜੀ ਨੇ ਭਾਸ਼ਨ ਦਿੱਤਾ । 

''ਮੈ` ਤੁਹਾਡਾ ਧੈਨਵਾਦੀ ਹਾਂ ਕਿ ਇਸ ਅਕਾਲ ਉਤਸਵ ਦੇ ਉਦਘਾਟਨ ਦੇ ਲਈ 
ਤੁਸਾਂ ਮੈਨੂੰ ਸੱਦਿਆ ਹੈ । ਅਕਾਲ ਭਾਰਤ ਦੀ ਪੁਰਾਣੀ ਪਰੈਪਰਾ ਹੈ । ਤੁਸੀ' ਜਾਣਦੇ 
ਹੋ ਕਿ ਭਗਵਾਨ ਰਾਮ ਦੇ ਰਾਜ ਵਿਚ ਵੀ ਅਕਾਲ ਪਿਆ ਸੀ । ਅਸੀ' ਗਾਂਧੀ ਜੀ ਦੇ 
ਆਦੇਸ਼ ਅਨੁਸਾਰ ਰਾਮ-ਰਾਜ ਲਿਆ ਰਹੇਂ ਹਾਂ । ਅਕਾਲ ਰਾਮ-ਰਾਜ ਦਾ ਆਧਾਰ ਹੈ । 
ਜੇ ਅਕਾਲ ਨਾ ਪੈੱਦਾ ਤਾਂ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਰਾਮ-ਰਾਜ ਦਾ 
ਸਵਰਗ ਨਹੀ” ਲਿਆ ਸਕਦੇ ਸਨ । ਇਸ ਲਈ ਅਕਾਲ ਦਾ ਸਵਾਗਤ ਕਰਨਾ ਚਾਹੀਦਾ 
ਹੈ । ਅਕਾਲ ਦੇ ਬਿਨਾਂ ਰਾਮ-ਰਾਜ ਨਹੀ ਆ ਸਕਦਾ । ਮੇਰੇ ਵਿਰੋਧੀ ਮਿੱਤਰ ਜੋ 


ਅਕਾਲ ਉਤਸਵ 


ਭਾਰਤੀ ਸੋਸਕ੍ਰਿਤੀ ਦੇ ਪੂਜਕ ਹਨ, ਮੇਰੇ ਨਾਲ ਸਹਿਮਤ ਹੌਣਗੇ ਕਿ ਅਕਾਲ ਸਾਡੀ 
ਮਹਾਨ ਭਾਰਤੀ ਸੈਂਸਕ੍ਰਿਤੀ ਦਾ ਇਕ ਪ੍ਰਮੁੱਖ ਤੱਤ ਹੈ । ਦਣਾਚਾਰੀਆਂ ਜਿਹੇ ਵੀਰ ਤੱਕ 
ਭੁੱਖੋ ਮਰਦੇ ਸਨ । 

“ਮੈਰੀ ਇੱਛਾ ਹੈ, ਤੁਸੀ" ਬਹੁਤ ਖੁਸ਼ੀ ਨਾਲ ਅਕਾਲ ਉਤਸਵ ਮਨਾਓਂ । ਅਸੀ' 
ਘਰ ਸੈਕਟ ਵਿਚ ਵੀ ਖੁਸ਼ ਰਹਿੰਦੇ ਹਾਂ । ਤੁਸੀ` ਜਾਣਦੇ ਹੋ, ਪਿਆਰੇ ਸੱਜਣਾਂ ਦੀ 
ਮੌਤ ਦੇ ਬਾਅਦ ਅਸੀ" ਸ਼ਰਾਧ ਕਰਦੇ ਹਾਂ । ਉਸ ਵਕਤ ਹੁੱਥ ਦੇ ਨਾਲ ਸ਼ੁੱਧ ਘਿਓ ਦੀ 
ਪ੍ਰੀਖਿਆ ਕਰਦੇ ਹਾਂ ਅਤੇ ਉਸ ਦਾ ਲੱਡੂ ਖਾਂਦੇ ਹਾਂ ।' 

“ਮੈ ਬਹੁਤਾ ਸਮਾਂ ਨਹੀ" ਲਵਾਂਗਾ, ਕਿਉਕਿ ਰੈਸਟ ਹਾਉਸ ਵਿਚ ਮੋਰਾ ਮੁਰਗਾ 
ਪੱਕ ਗਿਆ ਹੋਵੇਗਾ । ਮੇਰੀ ਕਾਮਨਾ ਹੈ ਕਿ ਉਤਸਵ ਸਫ਼ਲ ਹੋਵੇ ।'' 

ਉਹ ਬੈਠ ਗਏ । 

ਇਸ ਦੇ ਪਿੱਛੋ' ਦੋ ਕਵਿਤਾਵਾਂ ਪੜ੍ਹੀਆਂ ਗਈਆਂ--ਇਕ ਗੈਭੀਰ ਅਤੇ ਦੂਜੀ 
ਹਾਸਰਸ ਦੀ । ਗੈਭੀਰ ਕਵੀ ਨੇ ਪੜ੍ਹਿਆਂ :-- 

ਸਵਾਗਤ ਅਕਾਲ ! ਸਵਾਗਤ ਅਕਾਲ ! 

ਭਾਰਤ ਦੀ ਮਹਾਨਤਾ ਦੇ ਪ੍ਰਤੀਕ; 

ਗਾਂਧੀ ਦੇ ਸੁਪਨਿਆਂ ਦੇ ਪ੍ਰਤੀਕ, 

ਗੁਦਾਮਾਂ ਵਿਚ ਰੱਖੀ ਸੁਰੱਖਿਅਤ 

ਹਰੀ ਕ੍ਰਾਂਤੀ ਦੇ ਪ੍ਰਿਯ ਪ੍ਰਤੀਕ 

ਮੈਨੂੰ ਵੀ ਕਰਦੇ ਬੈਠੇ ਜੁਗਾਲ ! 

ਸਵਾਗਤ ਅਕਾਲ ! ਸਵਾਗਤ ਅਕਾਲ ! 
ਫਿਰ ਹਾਸ-ਰਸ ਦੀ ਕਵਿਤਾ ਕਵੀ 'ਮਾਮਾ ਨੇ ਪੜ੍ਹੀ :-- 

ਮਾਮੀ ਬੋਲੀ ਮਾਮਾ ਨੂੰ, ਦੇਖ 

ਰੋਟੀ ਤਾਂ ਬਿੱਲੀ ਨਿਗਲ ਗਈ) 

ਮਾਮਾ ਬੋਲੇ ਰੋਟੀ ਵਾਪਸ ਲੌਣ ਨੂੰ 

ਤੂ ਨਿਗਲ ਲੈ ਬਿੱਲੀ ਨੂੰ ਤੁਰੰਤ ! 

ਇਸ ਦੇ ਬਾਅਦ ਥੋੜ੍ਹੀ ਹੋਰ ਉਪਚਾਰਿਕਤਾ ਦੇ ਪਿੱਛੋ ਸਮਾਰਮ ਖਤਮ ਹੋਇਆ, 
ਕਿਉਕਿ ਰੈਣ ਹਾਉਸ ਵਿਚ ਮੁਰਗੇ ਪੱਕ ਕੇ ਬਾਂਗ ਦੇਣ ਲੱਗ ੫ਏ ਸਨ । ਦੂਸਰੇ ਦਿਨ 
ਤੱ ਸਹਾਇਤਾ ਕੋਮ ਆਰੋਭ ਹੋ ਗਏ । ਰ੍‌ 

ਮੈਨੂੰ ਸੁਪਨੇ ਬਹੁਤ ਆਉਦੇ ਹਨ । 

ਮੈ" ਵੇਖਦਾ ਹਾਂ--ਭੁੱਖੇ ਬਿਲਬਿਲਾ ਰਹੇ ਹਨ । ਮਜ਼ਦੂਰੀ ਪੂਰੀ _ਨਹੀ 
ਮਿਲਦੀ । ਮਿਲਦੀ ਹੈ ਤਾਂ ਦਾਣਾ ਨਹੀ` ਮਿਲਦਾ । ਮਿਲਦਾ ਹੈ ਤਾਂ ਮਹਿੰਗਾ ਮਿਲਦਾ 
ਹੈ ! ਮਹਿੰਗਾ ਮਿਲਦਾ ਹੈ ਤਾਂ ਪਤਾ ਨਹੀ' ਉਸ ਵਿਚ ਕੀ ਕੀ ਕਚਰਾ ਮਿਲਿਆ 
ਰਹਿੰਦਾ ਹੈ । 

ਭੁੱਖੇ ਅਤੇ ਅੱਧਮਰੇ ਚੀਕਦੇ ਹਨ--ਰੌਟੀ ਨਹੀ ਤਾਂ ਉਤਸਵ ਕਿਸ ਗੱਲ ਦਾ ! 
ਉਤਸਵ ਫੇਲ੍ਹ ਹੋ ਗਿਆ ! 


6 ਸਮਕਾਲੀਨ ਹਿੰਦੀ ਕਹਾਣੀਆਂ 


ਮੈਨੂੰ ਇਕ ਸੁਪਨਾ ਹੋਰ ਆਉਦਾ ਹੈ । ਕੁਝ ਦੂਜੀਆਂ ਪਾਰਟੀਆਂ ਦੇ ਲੌਕ 
ਸੇਨਾਂ, ਜਮਾਂਖੌਰਾਂ, ਸੂਦਖੋਰਾਂ ਮੁਨਾਫ਼ਾਖੋਰਾਂ ਨੂੰ ਲੈ ਕੇ ਜਾਂਦੇ ਹਨ ਅਤੇ ਲੋਕਾਂ ਨੂੰ 
ਆਖਦੇ ਹਨ :-- 

ਤੁਹਾਨੂੰ ਰੋਟੀ ਨਹੀ” ਮਿਲਦੀ । ਰੋਟੀ ਨਹੀ` ਮਿਲਦੀ ਕਿਉਕਿ ਅਨਾਜ ਨਹੀ” 
ਮਿਲਦਾ । ਅਨਾਜ ਕਿਉ” ਨਹੀ` ਮਿਲਦਾ, ਕਿਉਕਿ ਇਹ ਲੋਕੀ ਜੋ ਆਂਏ ਹਨ, 
ਇਹਨਾਂ ਦਾ ਅਨਾਜ ਸਰਕਾਰ ਨੇ ਦਬਾ ਲਿਆ ਹੈ । ਜ਼ਬਰਦਸਤੀ ਦਬਾ ਲਿਆ ਹੈ । 

ਤੁਸੀ ਲੌਕ ਦ ਸੋ--ਪੀੜ੍ਹੀਆਂ ਤੋਂ ਅਨਾਜ ਤੁਸੀ ਕਿਨ੍ਹਾਂ ਨੂੰ ਵੇਚਦੇ ਸੀ ? 

ਲੋਕ ਬੋਲੋ--ਇਨ੍ਹਾਂ ਤੁਹਾਡੇ ਨਾਲ ਦੇ ਲੌਕਾਂ ਨੂੰ । ਪਰ ਇਹ ਲੌਕ... 

ਨੇਤਾ ਲੋਕ ਬੋਲੋ--'ਪਰ` ਬੈਦ ਕਰੋਂ ਹੁਣ । ਇਸ ਸਰਕਾਰ ਨੇ ਇਨ੍ਹਾਂ ਦਾ 
ਖਰੀਦਣਾ ਬਦ ਕਰ ਦਿੱਤਾ ਹੈ । ਫਿਰ ਦੱਸੋ--ਅਨਾਜ ਤੁਸੀ` ਕਿਸ ਤ` ਲੈਦੇ ਸੀ ? 

ਲੋਕ ਬੋਲੋ--ਇਨ੍ਹਾਂ ਤੋਂ । ਪਰ... 

ਨੇਤਾ ਬੋਲ--ਪਰ ਸਰਕਾਰ ਨੇ ਇਨ੍ਹਾਂ ਦਾ ਵੇਚਣਾ ਬੋਦ ਕਰ ਦਿੱਤਾ ਹੈ। 

ਲੋਕਾਂ ਨੇ ਕਿਹਾ-=ਤਾਂ ਫਿਰ ਅਸੀ` ਲੌਕ ਕੀ ਕਰੀਏ ? ਕਿਸ ਦੇ ਈਮਾਨ ਤੇ 
ਭਰੋਸਾ ਕਰੀਏ ? 

ਨੇਤਾ ਬੋਲੇ--ਹੁਣ ਸਾਡੀ ਗੱਲ ਮੰਨੇ । ਇਸ ਸਰਕਾਰ ਦਾ ਅਕਾਲ ਉਤਸਵ 
ਤੁਸੀ ਭੁਗਤ ਚੁੱਕੇ । ਇਸ ਸਰਕਾਰ ਨੂੰ ਬਦਲੋਂ । ਹੁਣ ਸਾਨੂੰ ਵਟ ਦਿਉ । ਸਾਨੂੰ 
ਵਿਧਾਨ ਸਭਾ ਅਤੇ ਸਸਦ ਵਿਚ ਭੇਜੋ । ਸਾਡੀ ਸਰਕਾਰ ਬਣਵਾਉ । ਤੁਸੀ ਦੇਖੋਗੇ ਕਿ 
ਤੁਜੀ` ਸਾਰੇ ਸੁਖੀ ਹੋ ਜਾਓਗੇ । ਖਰੀਦਣ ਵਾਲੇ ਖਰੀਦਣਗੇ ਅਤੇ ਵੇਚਣ ਵਾਲੋਂ 
ਵੇਚਣਗੇ । ਇਹੀ ਅਦਿ ਕਾਲ ਤੋ ਚਲਿਆ ਆ ਰਿਹਾ ਹੈ । ਇਹੀ ਸਨਾਤਨ ਧਰਮ 
ਹੈ। ਸਾਡੇ ਅਕਾਲ-ਉਤਸਵ ਤੋਂ ਤੁਹਾਨੂੰ ਕੋਈ ਸ਼ਿਕਾਇਤ ਨਹੀ' ਹੋਵੇਗੀ । 

ਲੋਕੀ' ਬੌਲੰ--ਮਗਰ,.. 

ਨੇਤਾ ਬੋਲੇ--ਤੁਸੀ` ਬਾਰ_ਬਾਰ 'ਮਗਰ' ਕਿਉ” ਬੋਲਦੇ ਹੋ ? 

ਮਗਰਮੱਛ ਬੋਲੋ ਨਾ ! 

ਮੈਨੂੰ ਫਿਰ ਸੁਪਨਾ ਆਉਂਦਾ ਹੈ । ਮੈ ਸੁਪਨਿਆਂ ਤੋਂ” ਪ੍ਰੇਸ਼ਾਨ ਹਾਂ । ਉਹ ਕਿਤਨੇ 
ਸੁਖੀ ਹਨ, ਜਿਨ੍ਹਾਂ ਨੂੰ ਸੁਪਨੇ ਨਹੀ” ਆਉਂਦੇ । ਮੈਨੂੰ ਲੱਗਣ ਲੱਗਾ ਹੈ ਕਿ ਉਹ ਸੁਖ 
ਦੀ ਗਹਿਰੀ ਨੀਦਰ ਸੌਦਾ ਹੈ, `ਜਿਸ ਨੂੰ ਸੁਪਨੇ ਨਹੀ' ਆਉਂਦੇ । ਮੋਰਾ ਪਹਿਲੇ 
ਖਿਆਲ ਸੀ ਕਿ ਸੂਰ ਅਤੇ ਕੁੱਤਾ ਅਜਿਹੇ ਪ੍ਰਾਣੀ ਹਨ ਜਿਨ੍ਹਾਂ ਨੂੰ ਸੁਪਨੇ ਨਹੀਂ 
ਆਉਦੇ । ਪਰ ਹੁਣ ਅੰਨ ਦਾ ਦਾਣਾ ਨਾ ਮਿਲਣ ਨਾਲ ਚੁਹੇ ਨੂੰ ਵੀ ਸੁਪਨੇ 
ਆਉਦੇ ਹਨ । .--.! 

ਸੁਪਨੇ ਵਿਚ ਵੇਖਦਾ ਹਾਂ ਕਿ ਭੁੱਖੇ ਲੋਕੀ" ਤਰ੍ਹਾਂ ਤਰ੍ਹਾਂ ਦੀਆਂ ਸਰਕਾਰਾਂ ਬਣਾਂਦੇ 
ਹਨ । ਅਕਾਲ ਉਤਸਵ ਵੀ ਮਨਾਂਦੇ ਹਨ । ਬੜਾ ਆਨੰਦ ਹੈ । ਪਰ ਰੋਟੀ ਨਹੀ“ 
ਮਿਲਦੀ । ਅੰਨ ਨਹੀ" ਮਿਲਦਾ । 

'ਅਥਾਤੋ ਬ੍ਰਹਮ ਜਿਗਿਆਸਾ !' ਸੇ" ਦਾਰਸ਼ਨਿਕ ਹੋਂ ਜਾਂਦਾ ਹਾਂ। ਰਿਸ਼ੀ ਚੋਲੋਂ 
ਨੂੰ ਬ੍ਰਹਮ ਦੇ ਰੂਪ ਦੇ ਬਾਰੇ ਵਿਚ ਚਿੰਤਨ ਕਰਨ ਨੂੰ ਆਖਦਾ ਹੈ । ਜਿਗਿਆਸੂ ਚੇਲਾ 


ਅਕਾਲ ਉਤਸਵ 7 


ਵਰਤ ਰੱਖ ਕੇ ਚਿੰਤਨ ਕਰਦਾ ਹੈ ਅਤੇ ਭੁੱਖਾ ਬ੍ਰਹਮਚਾਰੀ ਆ ਕੇ ਆਖਦਾ ਹੈ--ਗੁਰੂ 
ਅੰਨੰ ਬ੍ਹਮ । ਅੰਨ ਹੀ ਬ੍ਰਹਮ ਹੈ, ਗੁਰੂ ! ਅੰਨ ! ਅੰਨ ! ਇਸ ਦੇ ਪਿੱਛੋ ਹੀ ਆਨੰਦ 
ਬ੍ਹਮ ਹੈ । 

ਇਧਰ ਹੱਲਚਲ ਵੱਧ ਰਹੀ ਹੈ । 

ਪਤਾ ਨਹੀ ਕੌਣ ਇਨ੍ਹਾਂ ਲੋਕਾਂ ਨੂੰ ਸਮਝਾਂਦੇ ਹਨ ਕਿ ਜੋ ਸਰਕਾਰ ਅਕਾਲ 
ਉਤਸਵ ਮੰਨੇਗੀ, ਰੋਟੀ ਨਹੀ" ਦੇਵੇਗੀ । 

ਪਰ ਲੋਕਾਂ ਨੂੰ ਉਤਸਵ ਮਨਾਣ ਦੀ ਆਦਤ ਪੈ ਗਈ ਹੈ । 

ਉਤਸਵ ਦਾ ਰੂਪ ਭਾਵੇ ਬਦਲੇ, ਇਹ ਉਤਸਵ ਮਨਾਣਗੇ । 

ਮੈਨੂੰ ਭਿਆਨਕ ਸੁਪਨਾ ਆਉਂਦਾ ਹੈ । 

ਦੇਖਦਾ ਹਾਂ ਕਿ ਅਕਾਲ ਉਤਸਵ ਦੇ ਮੂਡ ਵਿਚ ਢੋਲਕ ਵਜਾ ਕੇ ਨੱਚਦੋ-ਗਾਂਦੇ 
ਭੁੱਖੋ, ਅੱਧਪਰੇ ਰਾਜਧਾਨੀ ਵਿਚ ਆ ਗਏ ਹਨ ਅਤੇ ਬੜਾ ਭਿਆਨਕ ਦਿਸ ਮੈਨੂੰ 
ਦਿਸਦਾ ਹੈ । 

ਇਕ ਵਿਧਾਇਕ ਜਾਣ-ਪਛਾਣ ਦਾ ਮਿਲਦਾ ਹੈ । ਉਸ ਦਾ ਇਕ ਹੱਥ ਹੀ ਨਹੀ” 
ਹੈ । ਆਸਤੀਨ ਵਿਚੋ' ਖ਼ੂਨ ਟਪਕ ਰਿਹਾ ਹੈ । 

ਮੈ ਪੁੱਛਦਾ ਹਾਂ ਇਹ ਕੀ ਹੋ ਗਿਆ ? 

ਉਹ ਕਹਿੰਦਾ ਹੈ ਉਹੀ ਅਕਾਲ ਉਤਸਵ ਵਾਲ ਲੌਕੀ' ਮੇਰਾ ਹੱਥ ਖਾ ਗਏ । 

ਕਿਸੇ ਵਿਧਾਇਕ ਦੀ ਲੱਤ ਖਾ ਲਈ ਗਈ ਹੈ । ਕਿਸੇ ਮੰਤਰੀ ਦੀ ਨੱਕ ਤੇ ਕਿਸੇ 
ਦਾ ਕੰਨ । 

ਭੀੜ ਵੱਧਦੀ ਜਾਂਦੀ ਹੈ । 

ਵਿਧਾਇਕ ਅਤੇ ਮੰਤਰੀ ਦੌੜ ਰਹੇ ਹਨ । 

ਅਚਾਨਕ ਸੈਕੜੇ ਜਮਾਂਖੋਰਾਂ ਅਤੇ ਮੁਨਾਫ਼ਾਖੌਰਾਂ ਨੂੰ ਲੌਕੀ` ਪਕੜ ਲਿਆਂਦੇ ਹਨ 
ਅਤੇ ਉਨ੍ਹਾਂ ਨੂੰ ਭੋਨ ਰਹੇਂ ਹਨ । ਕਹਿੰਦੇ ਹਨ--ਤਹਾਡੀ ਭੁੱਖ ਇਤਨੀ ਭਿਆਨਕ ਹੈ 
ਕਿ ਆਪਣਾ ਹੀ ਭੁਨਿਆਂ ਮਾਸ ਖਾਧੇ ਬਿਨਾਂ ਤੁਹਾਡਾ ਪੋਟ ਨਹੀ ਭਰੋਗਾ । 

ਸਾਨੂੰ ਖਾਓਗੇ ਤਾਂ ਭੁੱਖੋ ਰਹਿ ਜਾਓਗੇ । ਸਾਡੇ ਵਿਚ ਖਾਣ ਲਾਇਕ ਕਿਤਨਾ 
ਘੱਟ ਹੈ । 

ਹੁਣ ਉਹ ਪੁਲਸ ਅਤੇ ਰਾਈਫਲ ਦੀ ਰਾਹ ਵੇਖ ਰਹੇ ਹਨ । 

ਸਾਰੇ ਵਿਧਾਇਕ ਭਵਨਾਂ ਵਿਚ ਸੰਨਾਟਾ ! 

ਸੋਸਦ ਅਤੇ ਉਸ ਦੇ ਅਹਾਤੇ ਵਿਚ ਸਨਾਟਾ ! 

ਹੁਣ ਇਹ ਭੁੱਖੇ ਕੀ ਖਾਣ ? ਭਾਗ-ਵਿਧਾਤਾਵਾਂ ਅਤੇ ਜੀਵਨ ਦੇ ਥੋਕ ਠੇਕੇਦਾਰਾਂ 
ਦੀ ਨੱਕ ਖਾ ਗਏ, ਕੌਨ ਖਾ ਗਏ, ਹੱਥ ਖਾ ਗਏ, ਲੱਤਾਂ ਖਾ ਗਏ । ਉਹ ਸਾਰੇ ਨੱਜ 
ਗਏ । ਹੁਣ ਕੀ ਖਾਣ । ੍‌ 

ਹੁਣ ਕੀ ਖਾਣ ! ਆਖ਼ਰ ਉਹ ਵਿਧਾਨ ਸਭਾ ਅਤੇ ਸਸਦ ਦੀਆਂ ਇਮਾਰਤਾਂ ਦੇ. 
ਪੱਥਰ ਅਤੇ ਇੱਟਾਂ ਕੱਟ ਕੱਟ ਖਾਣ ਲੱਗੇ । 

ਭਿਆਨਕ ਸੁਪਨਾ ! ਮੇਰੀ ਨੀ`ਦਰ ਖੁਲ੍ਹ ਗਈ । ਮੈ ਪਸੀਨੇ ਨਾਲ ਭਿੱਜ ਜਾਂਦਾ 


8 ਸਮਕਾਲੀਨ ਹਿੰਦੀ ਕਹਾਣੀਆਂ 


ਹਾਂ । ਘਬਰਾਹਟ ਹੁੰਦੀ ਹੈ । ਕੀ ਕਰਾਂ ? ਸੁਪਨਾ ਹੀ ਤਾਂ ਹੈ--ਇਹ ਸੋਚ ਕੈ ਸ਼ਾਂਤ 
ਹੋਣਾ ਚਾਹੁੰਦਾ ਹਾਂ । 

ਪਰ ਚੈਨ ਨਹੀ” ਮਿਲਦਾ । ਮਾਨਸ ਚਤੁਸ਼ਸ਼ਤੀ ਵਰ੍ਹਾ ਹੈ, ਇਸ ਲਈ ਮੈ 
'ਰਾਮਚਰਿਤਮਾਨਸ' ਸ਼ਰਧਾ ਪੂਰਵਕ ਫਿਰ ਤੱ ਪੜ੍ਹ ਰਿਹਾ ਹਾਂ । ਮੈ 'ਰਾਮਚਰਿਤਮਾਨਸ 
ਚੁੱਕ ਲੈਦਾ ਹਾਂ । ਇਸ ਨਾਲ ਸ਼ਾਂਤੀ ਮਿਲੇਗੀ । 


ਉੱਜ ਹੀ ਕੋਈ ਪੰਨਾ ਖੋਲ੍ਹ ਲੈ'ਢਾ ਹਾਂ । 
ਸੈਜੋਗ ਨਾਲ 'ਲੰਕਾ-ਕਾਂਡ' ਨਿਕਲ ਪੈਦਾ ਹੈ । 
ਸੈ ਪੜ੍ਹਦਾ ਹਾਂ । ਅਸ਼ੋਕ ਵਾਟਿਕਾ ਵਿਚ ਤ੍ਰਿਜਟਾ ਸੀਤਾ ਜੀ ਨੂੰ ਧੀਰਜ 


ਬਨ੍ਾਉੱਦੀ ਹੈ। 

ਤ੍ਰਜਟਾ ਨੂੰ ਵੀ ਮੇਰੀ ਤਰ੍ਹਾਂ ਸੁਪਨਾ ਆਇਆ ਸੀ । 

ਤਿ੍‌ਜਟਾ ਮੇਰੇ ਤੋ" ਵੱਧ ਦੇਖਦੀ ਅਤੇ ਸਮਝਦੀ ਸੀ । ਉਸ ਨੂੰ ਬਹੁਤ ਕੁਝ ਬਾਰੇ 
ਅਗੋਤੀ ਹੀ ਜਾਣਕਾਰੀ ਮਿਲ ਜਾਂਦੀ ਸੀ । ਉਹ ਆਖਦੀ ਹੈ-- 

ਯੇਹ ਸਪਨਾ ਮੈ` ਕਹੋ ਵਿਚਾਰੀ । 

ਹੁਈ ਹੈ ਸਤਿ ਗਏ ਦਿਨ ਚਾਰੀ ।। 


ਗੁਲਕੀ ਬੇਨੋ 
--ਧਰਮਵੀਰ ਭਾਰਤੀ 


“ਵੇ ਮਰ ਕਲਮੂੰਹੇ !' ਅਰਾਨਕ ਘੇਘਾ ਭੂਆ ਨੇ ਕੜਾ ਸੁੱਟਣ ਲੱਈ ਦਰਵਾਜ਼ਾ 
ਖੋਲ੍ਹਿਆ ਅਤੇਂ ਚਬੂਤਰੇ ਤੇ ਬੈਠੇ ਮਿਰਵਾ ਨੂੰ ਗਾਂਦਿਆਂ ਵੇਖ ਕੇ ਕਿਹਾ, “ਤੌਰ ਪੇਟ ਮੈ 
ਫੋਨੋਗਿਰਾਫ ਉਲਿਆਨ ਬਾ ਕਾ, ਜੌਨ ਭਿਨਸਾਰ ਭਵਾ ਕਿ ਤਾਨ ਤੋੜੈ ਲਾਗਾ ? ਰਾਮ 
ਜਾਨੈ, ਰਾਤ ਕੇ ਕੇਸਨ ਏਕਰਾ ਦੀਦਾ ਲਾਗਤ ਹੈ ।'' ਮਾਰੇ ਡਰ ਦੇ ਕਿ ਕਿਧਰੇ ਘੇਘਾ 
ਭੂਆ ਸਾਰਾ ਕੂੜਾ ਉਸੇ ਦੇ ਸਿਰ ਤੋ ਨਾ ਸੁੱਟ ਦੇਵੇ, ਮਿਰਵਾ ਥੋੜ੍ਹਾ ਖਿਸਕ ਗਿਆ ਅਤੇ 
ਜਿਉ” ਹੀ _ਘੇਘਾ ਭੂਆ ਅੰਦਰ ਗਈ ਤਾਂ ਫਿਰ ਚਬੂਤਰੇ ਦੀ ਪੌੜੀ ਤੇ ਬੈਠ, ਪੈਰ 
ਝੁਲਾਂਦਿਆਂ ਹੋਇਆਂ ਉਸ ਨੇ ਉਲਟਾ ਸੁਲਟਾ ਗਾਣਾ ਸ਼ੁਰੂ ਕੀਤਾ, ''ਤੁਮੇ ਬਛ ਯਾਦ 
ਕਲਤੇ ਅਮ`ਛਨਮ ਤੇਲੀ ਕਛਮ !'' ਮਿਰਵਾ ਦੀ ਆਵਾਜ਼ ਸੁਣ ਕੇ ਪਤਾ ਨਹੀ; 
ਕਿਧਰ` ਝਬਰੀ ਕੁੱਤੀ ਵੀ ਕੰਨ-ਪੂਛ ਝਟਕਾਰਦੀ ਆ ਗਈ ਅਤੇ ਹੇਂਠਾਂ ਸੜਕ ਤੇ ਬੈਠ 
ਕੇ ਮਿਰਵਾ ਦਾ ਗਾਣਾ ਬਿਲਕੁਲ ਉਸੇ ਅੰਦਾਜ਼ ਵਿਚ ਸੁਣਨ ਲੱਗੀ ਜਿਵੇ ਹਿਜ਼ 
ਮਾਸਟਰਸ ਵਾਇਸ ਦੇ ਰਿਕਾਰਡ ਤੇ ਤਸਵੀਰ ਬਣੀ ਹੁੰਦੀ ਹੈ । 

ਅਜੇ ਸਾਰੀ ਗਲੀ ਵਿਚ ਸੈਨਾਟਾ ਸੀ । ਸਭ ਤੋ" ਪਹਿਲਾਂ ਮਿਰਵਾ (ਅਸਲੀ ਨਾਂ 
ਮਿਹਰ ਲਾਲ) ਜਾਗਦਾ ਸੀ ਅਤੇ ਅੱਖਾਂ ਮਲਦਿਆਂ ਮਲਦਿਆਂ ਘੇਘਾ ਗੁਆ ਦੇ 
ਚਬੁਤਰੇ ਤੇ ਆ ਬੈਠਦਾ ਸੀ । ਉਸ ਦੇ ਬਾਅਦ ਝਬਰੀ ਕੁੌੰਤੀ, ਫਿਰ ਮਿਰਵਾ ਦੀ ਛੋਟੀ 
ਭੈਣ ਮਟਕੀ ਅਤੇ ਉਸ ਦੇ ਬਾਅਦ ਇਕ ਇਕ ਕਰਕੇ ਗਲੀ ਦੇ ਸਾਰੇ ਬੱ ਚੇ--ਖੋੱਚੇ 
ਵਾਲੀ ਦਾ ਲੜਕਾ ਮੋਵਾ, ਡਰਾਈਵਰ ਸਾਹਿਬ ਦੀ ਲੜਕੀ ਨਿਰਮਲ, ਮਨੀਜਰ 
ਸਾਹਿਬ ਦੇ ਮੁੰਨਾ ਬਾਬੂ--ਸਾਰੇ ਆ ਇਕੱਠੇ ਹੁੰਦੇ ਸਨ । ਜਦ ਤੋ ਗੁਲਕੀ ਨੇ ਘੇਘਾ 
ਭੂਆ ਦੇ ਚਬੂਤਰੇਂ ਤੇ ਸਬਜ਼ੀਆਂ ਦੀ ਦੁਕਾਨ ਰੱਖੀ ਸੀ ਤਦ ਤੌ ਇਹ ਭੀੜ ਉੱਥੇ ਹੋਣ 
ਲੱਗੀ ਸੀ । ਉਸ ਤੋ` ਪਹਿਲੇ ਬੱਚੇ ਹਕੀਮ ਜੀ ਦੇ ਚਬੂਤਰੇ ਤੇ ਖੇਡਦੇ ਸਨ । ਧੁੱਪ 
ਨਿਕਲਦਿਆਂ' ਗੁਲਕੀ ਸੱਟੀ ਤੌ ਸਬਜ਼ੀਆ ਖਰੀਦ ਕੇ ਆਪਣੀ ਕੁਬੜੀ ਪਿਠ ਤੇ ਲੱਦੀ, 
ਡੋਡਾ ਟੇਕਦੀਂ ਆਉਦੀ ਅਤੇ ਆਪਣੀ ਦੁਕਾਨ ਫੈਲਾ ਦਿੰਦੀ । ਮੂਲੀ, ਨਿਂਬੂ, ਕੱਦੂ, 
ਲੌਕੀ, ਘੀਆ-ਕੱਦੂ, ਕਦੀ-ਕਦੀ ਸਸਤੇ ਫਲ । ਮਿਰਵਾ ਅਤੇ ਮਟਕੀ ਜਾਨਕੀ ਉਸਤਾਦ 
ਦੇ ਬੱ'ਚੇਂ ਸਨ, ਜੋ ਇਕ ਭਿਆਨਕ. ਰੋਗ ਵਿਚ ਗਲ ਗਲ ਕੇ ਮਰੇ ਸਨ ਅਤੇ ਦੋਵੇਂ ਬੱਚੇ 
ਵੀ ਅਪਾਹਜ ਅਤੇ ਬੀਮਾਰ ਪੈਦਾ ਹੋਏ ਸਨ । ਬਿਨਾਂ ਝਬਰੀ ਕੁੱਤੀ ਦੇ ਹੋਰ ਕੋਈ ਉਨ੍ਹਾਂ 


10 ਸਮਕਾਲੀਨ ਹਿੰਦੀ ਕਹਾਣੀਆਂ 


ਕੋਲ ਨਹੀ` ਬੈਠਦਾ ਸੀ ਅਤੇ ਬਿਨਾਂ ਗੁਲਕੀ ਦੇ ਉਹਨਾਂ ਨੂੰ ਕੋਈ ਆਪਣੇ ਦਰਵਾਜ਼ੇ ਜਾਂ 
ਦੁਕਾਨ ਤੇ ਚੜ੍ਹਨ ਨਹੀ' ਦਿੰਦਾ ਸੀ । 

ਅੱਜ ਵੀ ਗੁਲਕੀ ਨੂੰ ਆਉ'ਦਿਆਂ ਵੇਖ ਕੇ ਸਭ ਤੋ" ਪਹਿਲਾਂ ਮਿਰਵਾ ਗਾਣਾ 
ਛੱਡ ਕੇ ਬੋਲਿਆ, 'ਛਲਾਮ ਗੁਲਕੀ !'' ਅਤੇ ਮਟਕੀ ਆਪਣੇ `ਵਧੀ ਹੋਈ ਤਿੱਲੀ ਵਾਲ 
ਪੇਟ ਤੋ ਖਿਸਕਦਾ ਹੋਇਆ ਜਾਂਘੀਆ ਸੈਭਾਲਦਿਆਂ ਹੋਇਆਂ ਬੋਲੀ, ''ਇਕ ਮੂਲੀ ਦੇ 
ਦੇ ! ਏ ਗੁਲਕੀ !'' ਗੁਲਕੀ ਪੜਾ ਨਹੀ ਕਿਸ ਗੱਲ ਤੋ` ਖਿੱਝੀ ਹੋਈ ਸੀ ਕਿ ਉੱਸ ਨੇ 
ਮਟਕੀ ਨੂੰ ਝਿੜਕ ਦਿੱਤਾ ਅਤੇ ਆਪਣੀ ਦੁਕਾਨ ਲਾਂਣ ਲੱਗੀ । ਝਬਰੀ ਵੀ ਕੋਲ ਗਏ) 
ਕਿ ਗ੍ਰਲ਼ਕੀ ਨੇ ਡੋਡਾ ਉਠਾਇਆ । ਦੁਕਾਨ ਲਾ ਕੇ ਉਹ ਆਪਣੀ ਕੁਬੜੀ ਪਿੱਠ ਦੋਹਰੀ 
ਕਰ ਬੈਠ ਗਈ ਅਤੇ ਪਤਾ ਨਹੀਂ" ਕਿਸ ਨੂੰ ਬੁੜਬੁੜਾ ਕੇ ਗਾਲ੍ਹਾਂ ਦੇਣ ਲੱਗੀ । ਮਟਕੀ 
ਇਕ ਪਲ ਚੁੱਪਚਾਪ ਖੜੀ ਰਹੀ, ਫਿਰ ਉਸ ਨੇ ਰਟਣਾ' ਸ਼ੁਰੂ ਕਰ ਦਿੱਤਾ, ਇਕ 
ਮੂਲੀ ! ਏ ਗੁਲਕੀ ! ਇਕ...'' ਗੁਲਕੀ ਨੇ ਫਿਰ ਝਿੜਕਿਆ ਤਾਂ ਚੁੱਪ ਹੋ ਗਈ ਅਤੇ 
ਪਾਸੇ ਹੱਟ ਕੇ ਲਲਚਾਈਆਂ ਨਜ਼ਰਾਂ. ਨਾਲ ਸਫ਼ੈਦ ਧੋਤੀਆਂ ਹੋਈਆਂ ਮੂਲੀਆਂ ਨੂੰ ਵੇਖਣ 
ਲੱਗੀ । ਇਸ ਵਾਰ ਉਹ ਬੋਲੀ ਨਹੀ` । ਚੁੱਪਚਾਪ ਉਨ੍ਹਾਂ ਮੁਲੀਆਂ ਵੱਲ ਹੱਥ ਵਧਾਇਆ 
ਹੀ ਸੀ ਕਿ ਗੁਲਕੀ ਚੀਖੀ, ''ਹੱਥ ਹਟਾ ! ਛੂਹੀ' ਨਾ । ਕੌੜ੍ਹੀ ਕਿਧਰੇ ਦੀ ! ਕਿਧਰੇ 
ਖਾਣ ਪੀਣ ਦੀ ਚੀਜ਼ ਦੇਖੀ ਕਿ ਜੋਕ ਵਾਂਗ ਚਿੰਝੜ ਗਈ, ਚਲ ਉਧਰ ! ਮਟਕੀ 
ਪਹਿਲਾਂ ਤਾਂ ਪਿੱਛੇ ਹਟੀ ਪਰ ਫਿਰ ਉਸ ਦੀ ਤ੍ਰਿਸ਼ਨਾ ਇੰਨੀ ਕਾਬੂ ਤੋ ਬਾਹਰ ਹੋ 
ਗਈ ਕਿ ਉਸ ਨੇ ਹੱਥ ਵਧਾ ਕੇ ਇਕ ਮੂਲੀ ਖਿੱਚ ਲਈ । ਗ੍ਰਲਕੀ ਦਾ ਮੂੰਹ ਗੂੰ ਸੇ 
ਨਾਲ ਲਾਲ ਹੋ ਗਿਆ ਅੰਤੇ ਉਸ ਨੇ ਬਾਂਸ ਦੀ ਸੋਟੀ ਚੁੱਕ ਕੇ ਉਸ ਦੇ ਹੱਥ ਤੇ ਜ਼ੋਰ 
ਨਾਲ ਮਾਰ ! ਮੂਲੀ ਹੇਠਾਂ ਜਾ ਡਿੱਗੀ ਅਤੇ ''ਹਾਇ ! ਹਾਇ ! ਹਾਇ !'' ਕਰਕੇ ਦੋਵੇ 
ਹੱਥ ਝਟਕਦੀ ਹੋਈ ਮਟਕੀ ਪੈਰ ਪਟਕ ਪਟਕ ਕੇ ਰੋਣ ਲੱਗ ਪਈ । ''ਜਾ ਆਪਣੇ ਘਰ 
ਜਾਂ ! ਮੇਰੀ ਦੁਕਾਨ ਤੇ ਮਰਨ ਨੂੰ ਗਲੀ ਭਰ ਦੇ ਬੱਚੇ ਹਨ--'` ਗੁਲਕੀ ਚੀਖ਼ੀ । 
''ਦੁਕਾਨ ਦੇ ਕੇ ਤਾਂ ਸੋ ਮੁਸੀਬਤ ਮੁਲ ਲੈ ਗਈ ਏ । ਪਲ ਭਰ ਪੂਜਾ ਭਜਨ ਵਿਚ ਵੀ 
ਕਾਂ ਕਾਂ ਮੱਚੀ ਰਹਿੰਦੀ ਏ ।' ਅੰਦਰੋ ਘੇਘਾ ਭੂਆ ਨੇ ਸੁਰ ਮਿਲਾਈ । ਚੋਗਾ ਹੋਗਾਮਾਂ 
ਮੱਚ ਗਿਆ । ਇੰਨੇ ਵਿਚ ਝੱਬਰੀ ਵੀ ਖਲੋ ਗਈ ਅਤੇ ਜ਼ੋਰ ਜ਼ੋਰ ਦੀ ਭੰਕਣ 
ਲੱਗੀ । ਲੌਫਟ ਰਾਈਟ ! ਲੌਫਟ ਰਾਈਟ !'' ਚੌਕ ਤੋਂ ਤਿੰਨ ਚਾਰ ਬੱਚਿਆਂ ਦਾ 
ਜਲ੍ਹਸ ਚਲਿਆ ਆ ਰਿਹਾ ਸੀ । ਅੱਗੇ ਅੱਗੇ ਦਰਜਾ 'ਬ ਵਿਚ ਪੜ੍ਹਨ ਵਾਲੋਂ ਮੁੰਨਾ 
ਬਾਬੂ ਨਿੰਮ ਦੀ ਟਹਿਣੀ ਨੂੰ ਝੰਡੇ ਵਾਂਗ ਪਕੜੀ ਜਲੂਸ ਦੀ ਅਗਵਾਈ ਕਰ ਰਹੇ ਸਨ, 
ਪਿੱਛੇ ਸਨ ਮੇਵਾ ਅਤੇ ਨਿਰਮਲ । ਜਲ੍ਹਸ ਆ ਕੇ ਦੁਕਾਨ ਦੇ ਸਾਹਮਣੇ ਰੁਕ ਗਿਆ । 
ਗੁਲਕੀ ਸਾਵਧਾਨ ਹੋ ਗਈ । ਦੁਸ਼ਮਣ ਦੀ ਤਾਕਤ ਵੱਧ ਗਈ ਸੀ । 

ਮਟਕੀ _ਸਿਸਕਦੀ ਹੋਈ ਬੋਲੀ, “ਮੈਨੂੰ ਗੁਲਕੀ ਨੇ ਮਾਰਿਆ ਹੈ। 
ਹਾਂਇ਼ਿ ! ਹਾਇ ! ਮੈਨੂੰ ਨਾਲੀ ਵਿਚ ਧੱਕਾ ਦਿੱਤਾ ਸੂ । ਹਾਇ ਬਾਪ ਰੇ !'' ਨਿਰਮਲ, 
ਮੋਵਾ, ਮੰਨਾ ਸਾਰੇ ਨੇੜੇ ਆ ਕੇ ਉਸ ਦੀ ਚੌਟ ਵੇਖਣ ਲੱਗੇ । ਫਿਰ ਮੁੰਨਾ ਨੇ ਧੱਕ ਕੇ 
ਸਾਰਿਆਂ ਨੂੰ ਪਿੱਛੇ ਹਟਾ ਦਿੱਤਾ ਅਤੇ ਨਿੰਮ ਦੀ ਟਹਿਣੀ ਲੈ ਕੈ ਰਣ ਕੇ ਖਲੇਂ ਗਿਆ, 

ਇਸ ਨੂੰ. ਕਿਸ ਨੇ ਮਾਰਿਆ ਹੈ !" 


ਗੋਲੌਕੀ ਬੈਨੇ ।ਉ। 
'__ "ਮੋ" ਸਾਰਿਆ ਹੈ !' ਬੜੀ ਗ੍ੋਲੰਗੀ ਨੇ ਬੜੀ ਤਕਲੀਫ ਨਾਲ ਖਲੋਂ ਕੇ ਰਿਹਾਂ, 
"ਕੀ ਕਰੇਗਾ ? ਨ ਮਾਚੇ'ਗਾ $'' ਿ 

"ਮਾਰਾਂਗਾ ਕਿਉ ਨਹੀਂ” !ੈ'' ਮੁੰਨਾ ਬਾਂਬੂ ਨੇ ਆਕੜ ਕ ਕਿਹਾ । 

ਗੁਲਕੀ ਇਸ ਦਾ ਕੁਝ ਜਵਾਬ ਦਿੰਦੀ `ਕਿ ਬੱਚੇ ਨੇੜੈ ਹੋਂ ਗੋਏ । ਮਣਕੀ ਨੇਂ ਜੀਭ 
ਕੱਢ ਕੇ ਮੂੰਹ ਬਣਾਇਆ, ਮੋਵਾ ਨੇ ਪਿੱਛੇ ਜਾ ਕੇਂ ਕਿਹਾ, "'ਏ ਕੋਬੜੀ, ਏ ਕੁਬੜੀ 
ਆਪਣਾ ਕਬੜ ਵਿਖਾ ।'' ਅਤੇ ਇੱਕ ਮੁੱਠੀ ਧੂੜੇ ਉਸ ਦੀ ਪਿੱਠ ਤੈ ਸੁੱਟ ਕੇ ਨੱ“ਸਿਆ । 
ਗੁਲਕੀ ਦਾ ਮੁੰਹ ਗੁੱਸੋ ਨਾਲ ਲਾਲ ਹੋ ਗਿਆ ਅਭੋ ਭਰੇ ਰੋਏ ਗਲੇ ਨਾਲ ਕਰਾਹੁਦਿਆਂ 
ਹੋਇਆਂ ਉਸ ਨੇ ਪਤਾ ਨਹੀ“ ਕੀ ਕਿਹਾ । 'ਪ੍ਰੰਤੂ ਉਸ ਢੇ ਚਿਹਰੇ ਤੇ ਡਰ ਦੀ ਛਾਂ ਬਹੁਭ 
ਗਹਿਰੀ ਹੋ ਗਈ ਸੀ । ਬੱਚੇ ਸਾਰੇ ਇੰਕ ਇੱਕ ਮੁੱਠੀ ਧੁੰੜ ਲੰ ਕੇ ਸ਼ੋਰ ਸਚਾਂਦਿਆਂ 
ਚੌਇਆਂ ਢੌੜੇ ਕਿ ਅਚਾਨਕ ਘੇਘਾ ਭੂਆ ਦੀ ਆਵਾਜ਼ ਸੁਣਾਈ ਦਿੱਤੀ, 'ਏ ਮੂੰਨਾ ਥਾਬੂ, 
ਜਾਂਦਾ ਹੈ' ਕਿ ਰੁਣੇ ਭੈਣ ਜੀ ਨੂੰ ਬੁਲਾ ਕੇ ਦੰੰ ਚਾਰ ਠੁਕਵਾਵਾਂ ।' 

“ਜਾ ਤਾਂ ਰਹੇ ਹਾਂ ! ਮੰਨਾ ਨੇ ਆਕੜਦਿਆਂ ਹੋਇਆਂ ਕਿਹਾ । 

''ਧੁਤ-ਧੁਤ-ਧੂ ।'` ਜਲੂਸ ਚਲ ਪਿਆ ਅਤੇ ਕਪਤਾਨ ਨੇ ਨਾਅਰਾ ਲਾਇਆ : << 

ਆਪਣੇ ਦੇਸ਼ ਵਿਚ ਆਪਣਾ ਰਾਜ ! 

ਗੁਲਕੀ ਦੀ ਦੁਕਾਨ ਬਾਈਕਾਟ ! 

ਨਾਅਰਾ ਲਾਂਦਿਆਂ ਹੋਂ ਇਆਂ ਜਲੂਸ ਗਲੀ ਵਿਚ ਮੁੜ ਗਿਆ। ਕੁਬੜੀ ਨੇ ਅੱਥਰੂ 
ਪੁੰਝੇ, ਸਬਜ਼ੀ ਤੋ ਧੂੜ ਝਾੜੀ ਅਤੇ ਸਾਗ 'ਤੇ ਪਾਣੀ ਦੇ ਛਿੱਟੇ ਮਾਰਨ ਲੱਗੀ । 

ਗੁਲਕੀ ਦੀ ਉਮਰ ਜ਼ਿਆਦਾ ਨਹੀਂ ਸੀ । ਇਹੀ ਵੱਧ ਤੋਂ` ਵੱਧ ਪੰਝੀ ਛੱਥੀ' ਸਾਲ 
ਸੀ । ਪਰ ਚਿਹਰੇ ਤੋ ਝੁਰੜੀਆਂ ਆਉਣ ਲੱਗੀਆਂ ਸਨ ਅੰਤੇ ਕਮਰ ਦੇ ਕੌਲ" ਉਹ 
ਇਸ ਹੱਦ ਤੱਕ ਦੋਹਰੀ ਹੋ ਗਈ ਸੀ, ਜਿਵੇ` ਅੱਸੀ ਸਾਲ ਦੀ ਬੁੱਢੀ ਹੋਵੇ । ਬੱਚਿਆਂ 
ਨੇ ਜਦੋ" ਪਹਿਲੀ ਵਾਰ ਉਸ ਨੂੰ ਮੁਹੱਲੇ ਵਿਚ ਵੇਖਿਆ ਤਾਂ ਉਨ੍ਹਾਂ ਨੂੰ ਹੈਰਾਨੀ ਵੀ 
ਹੋਈ ਅਤੇ ਥੋੜ੍ਹਾ ਡਰ ਵੀ । ਕਿੱਥੋ ਆਈ ? ਕਿਵੇਂ ਆ ਗਈ ? ਪਹਿਲੇ ਕਿੱਥੇ ਸੀ ? 
ਇਸ ਦਾ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀ' ਸੀ । ਨਿਰਮਲ ਨੇ ਜ਼ਰੂਰ ਆਪਣੀ ਮਾਂ ਨੂੰ 
ਉਸ ਦੇ ਪਿਤ ਡਰਈਵਰ ਨੂੰ ਰਾਤ ਕਹਿੰਦਿਆਂ ਸੁਣਿਆ, “ਇਹ ਮੁਸੀਬਤ ਹੌਜ 
ਖੜੀ ਹੋ ਗਈ । ਮਰਦ ਨੇ ਕੱਢ ਦਿੱਤਾ ਤਾਂ ਅਸੀ' ਥੋੜ੍ਹਾ ਹੀ ਢੋਲ ਗਲੋਂ ਬਨ੍ਹਾਂਗੇ । ਪਿਓਂ 
ਵੱਖਰਾ ਸਾਡਾ ਰੁਪਿਆ ਖਾ ਗਿਆ । ਸੁਣਿਆ ਚਲ ਵਸਿਆ ਤਾਂ ਤਰੀ ਕਿ ਕਿਧਰੇ 
ਮਕਾਨ ਤੇ _ਅਜੀ' ਕਬਜ਼ਾ ਨਾ ਕਰ ਲਈਏ ਤੋ ਮਰਦ ਨੂੰ ਛੱਡ ਕੇ ਚਲੀ ਆਈਂ । 
ਖਬਰਦਾਰ ਜੇ ਚਾਬੀ ਦਿੱਤੀ ਤੂੰ ।' 

“ਕੀ ਛੌਟੇਪਨ ਦੀ ਗੱਲ ਕਰਦੀ ਹੈਂ । ਰੁਪਿਆ ਉਸ ਦੇ ਪਿਓ ਨੇ ਲੈ ਲਿਆ ਤਾਂ 
ਕੀ ਅਸੀ ਉਸ ਦਾ ਮਕਾਨ ਮਾਰ ਲਵਾਂਗੇ ? ਚਾਬੀ ਅਸਾਂ ਦੇ ਦਿੱਤੀ ਹੈ । ਦਸ-ਪੰਜ 
ਦਿਨ ਦਾ ਅੰਨ-ਪ੍ਰਾਣੀ ਭੇਜ ਦੇ ਉਸ ਦੇ ਘਰ 1' 

ਹਾਂ ਹਾਂ ਸਾਚਾ ਘਰ ਚੁੱਕ ਕੇ ਭੇਜ ਦਿਉ । ਸੁਣ ਰਹੀ.ਏ” ਘੇਘਾ ਭੂਆ । 

“ਤਾਂ ਕੀ ਹੋਇਆ ਬਹੂ, ਅਰੇ ਨਿਰਮਲ ਦੇ ਬਾਬੂ ਨਾਲ ਤਾਂ ਇਸ ਦੇ ਪਿਓਂ ਦੀ 
ਦੋਦ-ਕਟੀ ਦੌਂਸਤੀ ਰਹੀ ਹੈ ।”ਘੇਘਾ ਭੂਆ ਦੀ ਆਵਾਜ਼ ਆਈ । ''ਵਿਚਾਰੀ ਪਿਓ 


ਨ 


12 ਰ ਸਮਕਾਲੀਨ ਹਿੰਦੀ ਕਹਾਣੀਆਂ 


ਦੀ ਇਕੱਲੀ ਸੰਤਾਨ ਹੈ । ਇਸੇ ਦੇ ਵਿਆਹ ਵਿਚ ਮਲੀਆਮੇਟ ਹੋ ਗਿਆ.। ਪਰ 
ਅਜਿਹੇ ਕਸਾਈ ਦੇ ਹੱਥ ਵਿਚ ਦੇ ਦਿੱਤਾ ਕਿ ਪੰਜਾਂ ਵਰ੍ਹਿਆਂ ਵਿਚ ਕ੍ਥਬੜ ਨਿਕਲ 
ਆਇਆ ।` ਰ ਰ 

“ਜਾਲਾ ਇਥੇ ਆਏ ਤਾਂ ਹੌਟਰ ਨਾਲ ਖ਼ਬਰ ਲਵਾਂ ਮੈ" ।'' ਡਰਾਈਵਰ ਸਾਹਿਬ 
ਬੋਲੇ, 'ਪੰਜ ਸਾਲ ਬਾਅਦ ਬੱਚਾ ਹੋਇਆ । ਹੁਣ ਮਰਿਆ ਹੋਇਆ ਬੱਚਾ ਪੈਦਾ 
ਹੋਇਆ ਤਾਂ ਉਸ ਵਿਚ ਇਸ ਦਾ ਕੀ ਕਸੂਰ । ਸਾਲੋਂ ਨੇ ਪੰੜੀ ਤੋ ਧੱਕਾ ਦੇ ਦਿੱਤਾ । 
ਉਮਰ ਭਰ ਲਈ ਹੱਡੀ ਖਰਾਂਬ ਹੋ ਗਈ ਨਾ । ਹੁਣ ਕਿਵੇਂ ਗ੍ਰਜ਼ਾਰਾ ਹੋਵੇ 
ਉਸ ਚਾ ?'' 

“ਬੇਟਾ ਇਸ ਨੂੰ ਦੁਕਾਨ ਖੁਲ੍ਹਵਾ ਦੇ । ਸਾਡਾ ਚਬੂਤਰਾ ਖਾਲੀ ਪਿਆ ਹੈ । ਇਹੀ 
ਰੁਪਿਆ, ਦੋ ਰੁਪਿਆ ਕਿਰਾਇਆ ਦੇ ਦਿਆ ਕਰੇ । ਦਿਨ ਭਰ ਆਪਣਾ ਸੌਦਾ ਲਾ 
ਲਿਆ ਕਰੇਂ । ਮੈ ਕੀ ਮਨ੍ਹਾਂ ਕਰਦੀ ਹਾਂ ? ਇਤਨਾ ਵੱਡਾ ਚਬੂਤਰਾ ਮੁਹੱਲੇ ਵਾਲਿਆਂ 
ਦੇ ਕੌਮ ਨਾ ਆਇਆ ਤਾਂ ਕੀ ਸੈ ਛਾਤੀ ਤੇ ਧਰ ਕੇ ਲੈ ਜਾਵਾਂਗੀ ! ਪਰ ਹਾਂ, ਮੈਨੂੰ 
ਰੁਪਿਆ ਦੇ ਦਿਆ ਕਰੇ ।' 

ਦੂਜੇ ਦਿਨ ਇਹ ਸਨਸਨੀਖੇਜ਼ ਖ਼ਬਰ ਬੱਚਿਆਂ ਵਿਚ ਫੈਲ ਗਈ । ਉੱਜ ਤਾਂ 
ਹਕੀਮ ਜੀ ਦਾ ਚਬੂਤਰਾ ਵੱਡਾ ਸੀ, ਪਰ ਉਹ ਕੱਚਾ ਸੀ, ਉਸ ਤੇ ਛੱਤ ਨਹੀ” ਸੀ । 
ਭੂਆ ਦਾ ਚਬੂਤਰਾ ਲੰਮਾ ਸੀ, ਉਸ ਤੇ ਪੱਥਰ ਜੜੇ ਸਨ । ਲੱਕੜੀ ਦੇ ਖੰਭੇ ਸਨ । 
ਉਸ ਤੇ ਟੀਨ ਦੀ ਛੱਤ ਸੀ । ਕਈ ਖੇਡਾਂ ਦੀ ਸਹੂਲਤ ਸੀ । ਖੰਭਿਆਂ ਦੇ ਪਿੱਛੋ 
ਕਿਲਕਿਲ ਕਾਂਟੇ ਦੀਆਂ ਲਕੀਰਾਂ ਖਿੱਚੀਆਂ ਜਾ ਸਕਦੀਆਂ ਸਨ । ਇਕ ਟੌਗ ਨਾਲ 
ਉਚੱਕ-ਉਂਚੱਕ ਕੇ ਬੱਚੇ ਚਿਬਿੱਡੀ ਖੇਡ ਸਕਦੇ ਸਨ । ਪੱਥਰ ਤੇ ਲੱਕੜੀ ਦਾ ਪੀੜਾ ਰੱਖ 
ਕੇ ਹੇਠੋ` ਮੁੜਿਆ ਰੋਇਆ ਤਾਰ ਘੁੰਮਾ ਕੇ ਰੋਲ ਗੱਡੀ ਚਲਾ ਸਕਦੇ ਸਨ । 

ਜਦੋ” ਗੁਲਕੀ ਨੇ ਆਪਣੀ ਦੁਕਾਨ ਦੇ ਲਈ ਚਬੂਤਰਿਆਂ ਦੇ ਖੰਭਿਆਂ ਵਿਚ 
ਬਾਂਸ ਬੈਨ੍ਹੰ ਤਾਂ ਬੱਚਿਆਂ ਨੂੰ ਲੱਗਾ ਕਿ ਉਹਨਾਂ ਦੇ ਸਾਮਰਾਜ ਵਿਚ ਕਿਸੇ ਅਨਜਾਣੇ 
ਦੁਸ਼ਮਣ ਨੇ ਆ ਕੇ ਕਿਲ੍ਹੰਬੋਦੀ ਕਰ ਲਈ ਹੈ । ਉਹ ਸਹਿਮੇ ਹੋਏ ਦੂਰ ਤੋ ਕੁਬੜੀ 
ਗੁਲਕੀ ਨੂੰ ਦੇਖਿਆ ਕਰਦੇ ਸਨ । ਨਿਰਮਲ ਹੀ ਉਸ ਦੀ ਇਕੋ ਇਕ ਖ਼ਬਰਾਂ ਦੇਣ 
ਵਾਲੀ ਸੀ ਅਤੇ ਨਿਰਮਲ ਦਾ ਇਕੋ ਇਕ ਭਰੋਸੇਯੋਗ ਸੂਤਰ ਸੀ ਉਸ ਦੀ ਮਾਂ । ਉਸ 
ਤੋਂ ਜੋ ਸੁਣਿਆ ਸੀ ਉਸ ਦੇ ਆਧਾਰ ਤੇ ਨਿਰਮਲ ਨੇ ਸਾਰਿਆਂ ਨੂੰ ਦੱਸਿਆ ਸੀ ਕਿ 
ਇਹ ਚੋਰ ਹੈ । ਇਸ ਦਾ ਪਿਓ 100 ਰੁਪਿਆ ਚੁਰਾ ਕੇ ਨੱਸ ਗਿਆ ਸੀ । ਇਹ ਵੀ 
ਉਸ ਦੇ ਘਰ ਦਾ ਸਾਰਾ ਰੁਪਿਆ ਚੁਰਾਉਣ ਆਈ ਹੈ । ਰੁਪਿਆ ਚੁਰਾਏਗੀ ਤਾਂ ਇਹ 
ਵੀ ਖੁਰ ਜਾਵੇਗੀ । 

ਮੂੰਨਾ ਨੇ ਕਿਹਾ, "ਪਰਮਾਤਮਾ ਸਾਰਿਆਂ ਨੂੰ ਸਜ਼ਾ ਦਿੰਦਾ ਹੈ ।' 

ਨਿਰਮਲ ਬੋਲੀ, 'ਸੁਸਰਾਲ ਵਿਚ ਵੀ ਰੁਪਏ ਚੁਰਾਏ ਹੋਣਗੇ ।'' 

ਮੇਵਾ ਬੋਲਿਆ, ''ਓਏ, ਕੁਥੜ ਥੋੜ੍ਹਾ ਹੈ, ` ਉਹੀ ਰੁਪਿਆ ਬੈਲ੍ਹਿਆ ਹੋਇਆ ਸੂ 
ਖਿੱਠ ਤੇ.।'' _ 

ਮਨਸੇਧੂ ਦਾ ਰੁਪਿਆ ਹੈ । “ਸੱਚਮੁੱਚ ?'' ਨਿਰਮਲ ਨੇ ਅਵਿਸ਼ਵਾਸ ਨਾਲ 


ਗੁਲੰਕੀ ਬਨੇ 13 


ਕਿਹਾ । ਹੋਰ ਨਹੀ'_ ਤਾਂ ਕੀ । ਕੁਬੜ ਥੋੜ੍ਹਾ ਹੈ । ਹੈ ਤਾਂ ਦਿਖਾਵੇ ਦਾ ।'' ਮੁਨਾ 
ਵਲੋ“ ਉਤਸਾਹਿਤ ਹੋ ਕੇ ਮੋਵਾ ਪੁੱਛਣ ਜਾ ਹੀ ਰਿਹਾ ਸੀ ਕਿ ਵੇਖਿਆ ਸਾਬਣ ਵਾਲੀ 
ਸੱਤੀ _ਖਲੌਤੀ _ਗੁਲਕੀ _ਨਾਲ _ਗੱਲਾਂ ਕਰ ਰਹੀ ਹੈ । “ਚੰਗਾ ਕੀਤੋ 
ਤੂੰ ! ਮਿਹਨਤ ਨਾਲ ਦੁਕਾਨ ਕਰ । ਹੁਣ ਕਦੀ ਥੁੱਕਣ ਵੀ ਨਾ ਜਾਈ” ਉਸ ਦੇ ਘਰ । 
ਹਰਾਮਜ਼ਾਦਾ, ਦੂਸਰੀ ਔਰਤ ਕਰ ਲਏ, ਭਾਵੇ' ਦਸ ਹੋਰ ਕਰ ਲਏ । ਸਾਰਿਆਂ ਦਾ 
ਖ਼ੂਨ ਉਸੇ ਦੇ ਮੱਥੇ ਚੜ੍ਹੇਗਾ । ਇਥੇ ਕਦੀ ਆਏ ਤਾਂ ਮੇਰੇ ਕੋਲੋਂ ਅਖਵਾਈ' । ਇਸੋਂ 
ਚਾਕੂ ਨਾਲ ਦੋਵੇ' ਅੱਖਾਂ ਕੱਢ ਲਵਾਂਗੀ । 

ਬੱਚੇ ਡਰ ਕੇ ਪਿੱਛੇ ਹੱਟ ਗਏ । ਚਲਦਿਆਂ ਚਲਦਿਆਂ ਸੱਤੀ ਬੋਲੀ, ''ਕਦੀ 
ਰੁਪਤੇ ਪੈਸੇ ਦੀ ਲੌੜ ਹੋਵੇ ਤਾਂ ਦੱਸੀ" ਭੈਣਾ ।'' 

ਕਝ ਦਿਨ ਬੱਚੇ ਡਰੇ ਰਹੇ । ਪਰ ਅਚਾਨਕ ਉਨ੍ਹਾਂ ਨੂੰ ਇਹ ਸੁੰ ਝਿਆ ਕਿ ਸੱਤੀ ਨੂੰ 
ਇਹ ਕੁਬੜੀ ਡਰਾਉਣ ਲਈ ਬੁਦਾਂਦੀ ਹੈ । ਇਸ ਨੇ ਉਨ੍ਹਾਂ ਦੇ ਗੁੱਸੇ ਦੀ ਅੱਗ ਵਿਚ 
ਘਿਓ ਦਾ ਕੌਮ ਕੀਤਾ । ਪਰ ਕਰ ਕੀ ਸਕਦੇ ਸਨ । ਅੰਤ ਵਿਚ ਉਹਨਾਂ ਨੇ ਇਕ ਤਰੀਕਾ 
ਲੱਭਾ। ਉਹ ਇਕ ਬੁੱਢੀ ਦੀ ਖੇਡ ਖੇਡਦੇ ਸਨ । ਉਸ ਨੂੰ ਉਨ੍ਹਾਂ ਨੇ ਸੋਧਿਆ। ਮਟਕੀ ਨੂੰ 
ਲੈਮਜੂਸ ਦੇਣ ਦਾ ਲਾਲਚ ਦੇ ਕੇ ਕੁਥੜੀ ਬਣਾਇਆ ਗਿਆ । ਉਹ ਉੱਸੇ ਤਰ੍ਹਾਂ ਪਿੱਠ 
ਦੌਹਰੀ ਕਰਕੇ ਚਲਣ ਲੱਗੀ । ਬੱਚਿਆਂ ਨੇ ਸਵਾਲ-ਜਵਾਬ ਸ਼ੁਰੂ ਕੀਤੇ :-- 


“ਕਬੜੀ--ਕਬੜੀ ਦਾ ਹੇਰਾਨਾ ?" 
''ਸੁਈ ਹਿਰਾਨੀ ।'' 

''ਸਈ ਲੈ ਕੇ ਕੀ ਕਰੇਗੀ ? 
'ਕੌਥਾ ਸੀਵਾਂਗੀ ।` 

“ਕਥਾ ਸੀ ਕੇ ਕੀ ਕਰੇਂਗੀ ? 
''ਲੱਕੜੀ ਲਿਆਵਾਂਗੀ ।` 

“ਲੱਕੜੀ ਲਿਆਂ ਕੇ ਕੀ ਕਰੇਗੀ ? ` 


''ਭਾਤ ਪਕਾਵਾਂਗੀ ।` 
“ਭਾਤ ਪਕਾ ਕੇ ਕੀ ਕਰੇਗੀ ? 
'ਭਾਤ ਖਾਵਾਂਗੀ । 


''ਭਾਤ ਦੇ ਬਦਲੇ ਲਾਤ ਖਾਹ। 
ਅਤੇ ਇਸ ਤੋ ਪਹਿਲਾਂ ਕਿ ਕੁਬੜੀ ਬਣੀ ਹੋਈ ਮਟਕੀ ਕੁਝ ਕਹਿ ਸਕੇ ਉਹ ਉਸ 
ਨੂੰ ਜ਼ੋਰ ਨਾਲ ਲੱਤ ਮਾਰਦੇ ਅਤੇ ਮਟਕੀ ਮੂੰਹ ਦੇ ਭਾਰ ਡਿੰਗਦੀ । ਉਸ ਦੀਆਂ 
ਕੌਹਣੀਆਂ ਅਤੇ ਗੌਡੇ ਛਿੱਲੋਂ ਜਾਂਦੇ । ਅੱਖਾਂ ਵਿਚ ਅੱਥਰੂ ਆ ਜਾਂਦੇ ਅਤੇ ਹੱਠ ਦਬਾ ਕੇ 
ਉਹ ਆਪਣਾ ਰੋਣਾ ਰੋੌਕਦੀ । ਵਿ ਚੇ ਖੁਸ਼ੀ ਨਾਲ ਚਿਲਾਂਦੇ, "ਮਾਰ ਸੁਟਿਆ ਕੁਬੜੀ 
ਨੂੰ । ਮਾਰ ਸੁਟਿਆ ਕ੍ਬੜੀ ਨੂੰ ।'' ਗੁਲਕੀ ਇਹ ਸਭ ਵੇਖਦੀ ਅਤੇ ਮੁੰਹ ਫੇਰ ਲੈ' 'ਦੀ। 
__ ਇਕ ਦਿਨ ਜਦੋ ਇਸੇ ਤਰ੍ਹਾਂ ਮਟਕੀ ਨੂੰ ਕੁਬੜੀ ਬਣਾ ਕੇ ਗੁਲਕੀ ਦੀ ਦੁਕਾਨ 
ਤੇ ਲੈ ਗਏ ਤਾਂ ਇਸ ਤੋਂ` ਪਹਿਲਾਂ ਕਿ ਮਟਕੀ ਜਵਾਬ ਦੋਵੇਂ, ਉਨ੍ਹਾਂ ਸ਼ਿਨਾਂ ਸੋਚੇ-ਸਮਝ 
ਉਸ ਨੂੰ ਇੰਨੀ ਜ਼ੋਰ ਨਾਲ ਧੱਕਾ ਦਿੱਤਾ ਕਿ ਉਹ ਕੌਹਣੀ ਵੀ ਨਾ ਫੇਕ ਸਕੀ ਅਤੇ 


14 ਸਮਕਾਲੀਨ ਹਿੰਦੀ ਕੰਹਾਣੀਆਂ 


ਸਿੱਧੀ ਮੁੰਹ ਦੇ ਭਾਰ ਜਾ ਡਿੱਗੀ । ਨੱਕ, ਹੋਂਠ ਤੋਂ ਭੱਆਂ ਖ਼ੂਨ ਨਾਲ ਲੱਥਪਥ ਰੋ 
ਗਈਆਂ । ਉਹ ''ਹਾਇ ! ਹਾਇ !' 'ਕਰਕੇ ਇਤਨੀ ਬੁਰੀ ਤਰ੍ਹਾਂ ਚੀਖੀ ਕਿ ਲੜਕੇਂ 
''ਕਬੜੀ ਮਰ ਗਈ !'' ਚਿਲਾਂਦੇ ਹੋਏ ਵੀ ਸਹਿਮ ਗਏ ਅਤੇ ਹੈਰਾਨ ਪ੍ਰੇਸ਼ਾਨ ਹੋ ਗਏਂ । 


ਅਚਾਨਕ ਉਨ੍ਹਾਂ ਨੋ ਵੇਖਿਆ ਕਿ ਗੁਲਕੀ ਉੱਠੀ । ਉਹ ਜਾਨ ਛੱਡ ਕੇ ਦੌੜੇ । 
ਪਰ ਗੁਲਕੀ ਉਠ ਕੇ ਆਈ, ਮਟਕੀ ਨੂੰ ਗੋਦ ਵਿਚ ਲੈ ਕੇ ਪਾਂਣੀ ਨਾਲ ਉਂਸ ਦਾ 
ਮਹ ਧੌਣ ਲੱਗੀ ਅਤੇ ਧੌਤੀ ਨਾਲ ਖ਼ੂਨ ਪੂੰਝਣ ਲੱਗੀ । ਬੱਚਿਆਂ ਨੇ ਪਤਾ ਨਹੀ” ਕੀ 
ਸਮਝਿਆ ਕਿ ਉਹ ਮਟਕੀ ਨੂੰ ਮਾਰ ਰਹੀ ਹੈ, ਜਾਂ ਕੀ ਕਰ ਰਹੀ ਹੈ ਕਿ ਉਂਹ ਅਚਾਂਨਕ 
ਉਸ ਤੋਂ ਟੁੱਟ ਪਏ । 


ਗੁਲਕੀ ਦੀਆਂ _ਚੀਖਾਂ ਸੁਣ ਕੇ ਮੁਹੱਲੇ ਦੇ ਲੌਕੀ ਆਏ ਤਾਂ ਉਨ੍ਹਾਂ ਨੇ ਵੈਖਿਆਂ 
ਕਿ ਗੁਲਕੀਂ ਦੇ ਵਾਲ ਖਿਲਰੇਂ ਹੋਏ ਹਨ, ਦੇਦਾਂ ਚੋ ਖ਼ੂਨ ਵਗ ਰਿਹਾ ਹੈ, ਅੱਧਨੰਗੀ 
ਚਬੂਤਰੇ ਦੇ ਹੇਠਾਂ ਪਈ ਹੈ ਅਤੇ ਸਾਰੀ ਸਬਜ਼ੀ ਸੜਕ ਤੇ ਖਿਲਰੀ ਹੋਈ ਹੈ । ਘੇਘਾ ਭੂਆਂ 
ਨੇ ਉਸ ਨੂੰ ਉਠਾਇਆ, ਧੋਤੀ ਠੀਕ' ਕੀਤੀ । ਅਤੈ ਵਿਗੜ ਕੈ ਬੋਲ], ' 'ਔਕਾਤ ਰੱਤੀ 
'ਭੁਰ ਨਹੀ” ਅਤੇ ਗੁੱਸਾ ਪਉਆ ਭੁਰ । ਆਪਣਾ ਵਕਤ ਵੇਖ ਕੈ ਚੁੱਪ ਨਹੀ” ਰਿਹਾਂ 
ਜਾਂਦਾ । ਕਿਉ ਲੜਕਿਆਂ ਦੇ ਮੁੰਹ ਲਗਦੀ ਹੈ” ?'' ਲੋਕਾਂ ਨੇ ਪੁੱਛਿਆ ਤਾਂ ਕੁਝ 
ਨਹੀ' ਬੌਲੀ_। ਜਿਵੇ” ਉਸ ਨੂੰ ਪਾਲਾ ਮਾਰ ਗਿਆ ਹੋਵੇ । ਉੱਸ ਨੇ ਚੁੱਪਚਾਪ ਆਪਣੀਂ 
ਦੁਕਾਨ ਠੀਕ ਕੀਤੀ ਅਤੇ ਦੰਦਾਂ ਦਾ ਖ਼ੂਨ ਪੂੰਝਿਆ, ਕਰੂਲੀ ਕੀਤੀ ਅਤੇ ਬੈਠ ਗਈ । 

ਉਂਸ ਦੇ ਬਾਅਦ ਆਪਣੇ ਉਸ ਕਾਰੇ ਤੋ ਬੱਚੇ ਜਿਵੇ ਆਪ ਹੀ ਸਹਿਮ ਗਏ 
ਸਨ। ਬਹੁਤ ਦਿਨਾਂ ਤੱਕ ਸ਼ਾਂਤ ਰਹੇ । ਅੱਜ ਜਦੋਂ ਮੋਵਾਂ ਨੇ ਉਂਸ ਦੀ ਪਿੱਠ ਤੋਂ ਧੂੜ 
ਸੁੱਟੀ ਤਾਂ ਜਿਵੇਂ` ਉੱਸ ਨੂੰ ਖ਼ੂਨ ਚੜ੍ਹ ਗਿਆ ਪਰ ਪਤਾ ਨਹੀ” ਉਂਹ ਕੀ ਸੌਚ ਕੇ ਚੁਪ 
ਰਹਿ ਗਈ ਅਤੇਂ ਜਦੋ ਨਾਅਰਾ ਲਗਾਂਦਿਆਂ ਹੋਇਆਂ ਜਲੂਸ ਗੱਲੀ ਵਿਚ ਮੁੜ ਗਿਆ 
ਤਾਂ ਉਸ ਨੌ ਅੱਥਰੁ ਪੁੰਝੋ, ਪਿੱਠ ਤੋਂ ਧੂੜ ਝਾੜੀ ਅਤੇ ਸਾਗ ਤੇ ਪਾਣੀ ਛਿੜਕਣ 
ਲੱਗੀ । ' 'ਲੜਕੇ ਕੀ ਨੈ ਗਲੀ ਦੇ ਰਾਖਸ਼ਸ ਨੇ । ਘੇਘਾ ਭੂਆ ਬੋਲੀ । 'ਅਰੋਂ ਉਨਾਂ 
ਨੂੰ ਕਿਉ” ਕੁੱਝ ਆਖਨੀ” ਏ” ਭੂਆ ! ਮੇਰ ਕਿਸਮਤ ਹੀ ਖੋਟੀ ਹੈ ।' ਗ੍ਰਲਕ) ਨੇ 
ਠੰਡਾ ਸਾਹ ਲੈਂਦਿਆਂ ਕਿਹਾ । 


ਇਸ ਵਾਰ ਝੜੀ ਲੱਗੀ ਤਾਂ ਪੰਜ ਦਿਨਾਂ ਤੱਕ ਲਗਾਤਾਰ ਸੂੰਰਜ ਦੇ ਦਰਸ਼ਨ 
ਨਹੀ' ਹੋਏ । ਬੱਚੇ ਸਾਰੇ ਘਰ ਵਿਚ ਕੈਦ ਸਨ ਅਤੇ ਗੁਲਕੀ ਕਦੀ ਦੁਕਾਨ ਲਗਾਂਦੀ 
ਸੀ, ਕਦੀਂ ਨਹੀ" । ਰਾਮ ਰਾਮ ਕਰਕੇਂ ਛੇਵੇ' ਦਿਨ ਤੀਜੋ ਪਹਿਰ ਝੜੀ ਬੋਦ ਹੋਈ ।. 
ਬੱਚੇ ਹਕੀਮ ਜੀ ਦੇ ਚਬੂਤਰੇ ਤੇ ਜਮ੍ਹਾਂ ਹੋ ਗਏ । ਮੇਵਾ ਬਿਲਬੋਟੀ ਬੀਨ ਲਿਆਇਆ 
ਸੀ ਅਤੇ ਨਿਰਮਲ ਨੇ ਡਿੱਗੀਆਂ ਹੋਈਆਂ ਨਿਮੌਲੀਆਂ ਚੌਣ ਕੇ ਦੁਕਾਨ ਲਾ ਲਈ ਸੀ 
ਅਤੇ ਗੁਲਕੀ ਵਾਂਗ ਆਵਾਜ਼ ਲਾ ਰਹੀ ਸੀ, ''ਲਉਂ`ਥੀਰਾ, ਆਲੂ, ਮੂਲੀ, ਘੀਆ- 
ਬਡਾ" ਥੋੜ੍ਹੀ ਦੇਰ ਵਿੱਚ ਕਾਫੀ ਬੱਚੇ, ਗਾਹਕ ਦੁਕਾਨ ਤੋਂ ਆ ਗਏ । ਅਚਾਨਕ ਸ਼ੋਰ-` 
ਸ਼ਰਾਬ ਨੂੰ ਚੀਰਦਾ ਹੋਇਆ ਭੂਆ ਦੇ ਚਬੂਤਰੇ ਤੋਂ' ਗੀਤ ਦਾ ਸੁਰ ਉਠਿਆ । ਬੱ ਚਿਆਂ 
ਨੇ ਮੁੜ ਕੇ ਵੇਖਿਆ ਮਿਰਵਾ ਅਤੇ ਮਟਕੀ ਗ੍ਰਲਕੀ ਦੀ ਦੁਕਾਨ ਤੋਂ ਬੈਠੇ ਹਨ । ਮਟਕੀ . 
ਖੀਰਾ ਖਾ ਗੇਹੀ ਹੈ ਅਤੇ ਮਿਰਵਾ ਝਬਰੀ ਦਾ ਸਿਰ ਆਪਣੀ ਗੌਦ ਵਿਚ ਰੱਖੀ ਬਿਲਕਲ- 


ਗੁਲੰਕੀ ਬਨੇ [5 


ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਗਾ ਰਿਹਾ ਹੈ । 

ਤਰੈਤ ਮੋਵਾ ਗਿਆ ਅਤੇ ਪਤਾ ਲਾ ਕੇ ਲਿਆਇਆ ਕਿ ਗੁਲਕੀ ਨੇ ਦੋਹਾਂ ਨੂੰ 
ਇਕ ਇਕ ਟੱਕਾ ਦਿੱਤਾ ਹੈ ਅਤੇ ਦੋਵੇ“ ਮਿਲ ਕੇ ਝਬਰੀ ਕੁੱਤੀ ਦੇ ਕੀੜੇ ਕੱਢ ਰਹੇ 
ਹਨ । ਚਬਤਰੇ ਤੇ ਹਲਚਲ ਮਚ ਗਈ ਅਤੇ ਮੁੰਨਾ ਨੇ ਕਿਹਾ, 'ਨਿਰਮਲ ! ਮਿਰਵਾ 
ਮਟਕੀ ਨੂੰ ਇਕ ਵੀ ਨਿਮੌਲੀ ਨ' ਦੇਵੀ" । ਰਹਿਣ ਦੇ ਉਸ ਕੁਬੜੀ ਦੇ ਕੌਲ । 

“ਹਾਂ ਜੀ !'' ਨਿਰਮਲ ਨੇ ਅੱਖਾਂ ਮਟਕਾ ਕੇ ਗੋਲ ਮੂੰਹ ਕਰਕੇ ਕਿਹਾ, “ਮੇਰੀ ਮਾੰ 
ਕਹਿੰਦੀ ਹੈ, ਉਸ ਨੂੰ ਛੰਹਿਓ ਨਾ । ਨਾ ਨਾਲ ਖਾਈ', ਨਾ ਖੋਡੀ' । ਉਸ ਨੂੰ ਬੜੀ ਬੁਰੀ 
ਬੀਮਾਰੀ ਹੈ । ਆਖ-ਥੂ ।''' ਮੁੰਨਾ ਨੇ ਉਨ੍ਹਾਂ ਵੱਲ ਵੇਖ ਕੇ ਭੈੜਾ ਜਿਹਾ ਮੁੰਹ ਬਣਾ 
ਕੇ ਥੁੱਕ ਦਿੱਤਾ । 

ਗੁਲਕੀ ਬੈਠੀ ਬੈਠੀ ਸਭ ਕੁਝ ਸਮਝ ਰਹੀ ਸੀ ਅਤੇ ਜਿਵੇ" ਇਸ ਬੇਕਾਰ ਦੀ 
ਨਫ਼ਰਤ ਵਿਚ ਉਸ ਨੂੰ ਕੁਝ ਸੁਆਦ ਆਣ ਲੰਗਾਸੀ। ਉਸ ਨੇ ਮਿਰਵਾ ਨੂੰ ਕਿਹਾ, 
''ਤੁਸੀ` ਦੇਵੇ ਮਿਲ ਕੇ ਗਾਓ ਤਾਂ ਇਕ ਟੱਕਾ ਦੇਵਾਂਗੀ । ਖ਼ੂਬ ਜ਼ੌਰ ਨਾਲ ੨. 
ਭਰਾ ਦੋਹਾਂ ਨੇ ਗਾਣਾ ਸ਼ੁਰੂ ਕੀਤਾ, "ਮਾਲ ਕਤਾਲੀ ਮਲ ਜਾਨਾ, ਪਲ ਅਕੀਆਂ ਕਿਛੀ 
ਸੇ...'' ਅਚਾਨਕ ਜ਼ੋਰ ਨਾਲ ਦਰਵਾਜ਼ਾ ਖੁਲ੍ਹਿਆ ਅਤੇ ਇਕ ਗੜਵਾ ਪਾਣੀ ਦਾ ਦੌਹਾਂ 
ਤੋ ਸੁੱਟਦੀ ਹੋਈ ਘੇਘਾ ਭੂਆ ਗਰਜੀ, ''ਦੁਰ-ਕਲਮੂਹੇ । ਅਜੇ ਪੌਟਾ ਭਰ ਦੇ ਨਹੀ” 
ਹੋਏ ਪਤਰੀਆਂ ਦੇ ਗਾਣੇ ਗਾਣ ਲੱਗੇ । ਨਾ ਭੈਣ ਦਾ ਖਿਆਲ, ਨਾਂ ਧੀ ਦਾ । ਅਤੇ 
ਓ ਕੁਬੜੀ, ਮੈ” ਤੈਨੂੰ ਕਹਿ ਦਿੰਦੀ ਹਾਂ ਕਿ ਮੈਂ ਚਕਲਾਖਾਨਾ ਖੌਲ੍ਹਣ ਵਾਸਤੇ ਆਪਣਾ 
ਚਬ੍ਤਰਾ ਨਹੀਂ ਦਿੱਤਾ । ਹੂਹ ! ਚਲੀ ਇਹਨਾਂ ਤੋ" ਮੁਜਰਾ ਕਰਵਾਉਣ ।'' 

ਗੁਲਕੀ ਨੇ ਪਾਣੀ ਇਕ ਪਾਸੇ ਛਿੜਕਦਿਆਂ ਹੋਇਆ ਕਿਹਾ, ''ਭੂਆ, ਬੱਚੇ ਨੇ । 
ਗਾ ਰਹੇ ਨੇ । ਕੀ ਕਸੂਰ ਹੋ ਗਿਆ। 

“ਹਾਂ, ਇਹ ਬੱਚੇ ਨੇ । ਤੂੰ ਤਾਂ ਦੁੱਧ ਪੀਦੀ ਬੱਚੀ ਏ"। ਕਹਿ ਦਿਤੋ ਨਾ, 
ਜ਼ਬਾਨ ਨਾ ਲੜਾਈ ਮੇਰੇ ਨਾਲ, ਹਾਂ, ਮੈ` ਬਹੁਤ ਬੁਰੀ ਹਾਂ । ਇਕ ਤਾਂ ਪੰਜ ਮਹੀਨੇ 
ਤੋਂ ਕਿਰਾਇਆ ਨਹੀ” ਦਿੱਤਾ ਅਤੇ ਦੂਜਾ ਇਥੇ ਦੁਨੀਆਂ ਭਰ ਦੇ ਆੰਨ੍ਹੇ-ਕੌੜ੍ਹ ਭਰੇ 
ਰਹਿੰਦੇ ਹਨ । ਚਲ ਚੁੱਕ ਆਪਣੀ ਦੁਕਾਨ ਇਥੋਂ” । ਕੱਲ੍ਹ ਤੋੱ ਨਾ ਦੇਖਾਂ ਇਥੇ ਤੈਨੂੰ । 
ਰਾਮ ! ਸਾਰੇ ਅਧਰਮ ਦੀ ਸੋਤਾਨ ਰਾਖਸ਼ਸ ਪੈਂਦਾ ਹੋ ਗਏ ਨੇ ਮੁਹੱਲੇ ਵਿਚ । ਧਰਤੀ 
ਹੀ ਨਹੀ` ਪਾਟਦੀ ਕਿ ਮਰ ਖਪ ਜਾਣ ।` 

ਗੁਲਕੀ ਹੈਰਾਨ ਹੋ ਕੇ ਰਹਿ ਗਈ । ਉਸ ਨੇ ਕਿਰਾਇਆ ਸੱਚਮੁੱਚ ਪੰਜ ਮਹੀਨੇ 
ਤੋ ਨਹੀ” ਦਿੱਤਾ ਸੀ । ਵਿਕਰੀ ਨਹੀ` ਸੀ । ਮੁਹੱਲੇ ਵਿਚ ਕੋਈ ਉੱਸ ਤੌ ਕੁਝ ਲੰ'ਦਾ 
ਹੀ ਨਹੀ" ਸੀ, ਪਰ ਇਸ ਦੇ ਲਈ ਭੂਆ ਕੱਢ ਦੇਵੇਗੀ, ਇਹ ਉਸ ਨੂੰ ਕਦੀ ਵੀ ਆਸ 
ਨਹੀ” ਸੀ । ਉੱਜ ਵੀ ਮਹੀਨੇ ਵਿਚ ਵੀਹ ਦਿਨ ਉਹ ਭੁੱਖੀ ਸਦੀ ਸੀ । ਧੋਤੀ ਨੂੰ ਦਸ 
ਦਸ ਟਾਕੀਆਂ ਲੱਗੀਆਂ ਸਨ । ਮਕਾਨ ਡਿੱਗ ਚੁੱਕਾ ਸੀ। ਇਕ ਦਲਾਨ ਦੀ ਥੋੜ੍ਹੀ ` ਜਿਹੀ 
ਜਗ੍ਹਾ ਵਿਜ਼ ਉਹ ਸੌ” ਜਾਂਦੀ ਸੀ । ਪਰ ਦੁਕਾਨ ਤਾਂ ਉਥੇ ਰਖੀ ਨਹੀ” ਜਾ ਸਕਦੀ । 
ਉਸ ਨੇ ਚਾਹਿਆ ਕਿ ਉਹ ਭੂਆ ਦੇ ਪੈਰ ਪਕੜ ਲਏ, ਮਿੰਨਤਾਂ ਕਰ ਲਏ । ਪਰ 
ਭੂਆ ਨੇ ਜਿਤਨੇ ਜ਼ੌਰ ਨਾਲ ਦਰਵਾਜ਼ਾ ਖੌਲ੍ਹਿਆ ਸੀ, ਉਤਨੇ ਹੀ ਜ਼ੋਰ ਨਾਲ ਬਦ 


16 ਸਮਕਾਲੀਨ ਹਿੰਦੀ ਕਹਾਣੀਆਂ 


ਕਰ ਦਿੱਤਾ । ਜਦ ਤੋ ਚੁਮਾਸਾ ਆਇਆ ਸੀ, ਹਵਾ ਚਲਣ ਲੱਗੀ ਸੀ, ਉਸ ਦੀ ਪਿੱਠ 
ਵਿਚ ਭਿਆਨਕ ਪੀੜ ਉਠਦੀ ਸੀ । ਉਸ ਦੇ ਪੈਰ ਕੰਬਦੇ ਸਨ । ਮੰਡੀ ਵਿਚ ਉਸ 
ਤੇ ਉਧਾਰ ਬੁਰੀ ਤਰ੍ਹਾਂ ਚੜ ਗਿਆ ਸੀ । ਪਰ ਹੁਣ ਹੋਵੇਗਾ ਕੀ ? ਉਹ ਖਿੱਝ ਦੇ ਮਾਰੋ 
ਰੋਣ ਲੱਗੀ । 

- ਇਤਨੇ ਵਿਚ ਕ੍ਰਝ ਖੜਾਕ ਹੋਈ ਅਤੇ ਉਸ ਨੇ ਗੋਡਿਆਂ ਤੋਂ' ਮੂੰਹ ਚੁੱਕ ਕੇ ਵੇਖਿਆ 
ਕਿ ਮੌਕਾ ਪਾਂ ਕੇ ਮਟਕੀ ਨੇ ਇਕ ਤਾਜ਼ਾ ਫੁਟ (ਇਕ ਸਬਜ਼ੀ ਦਾ ਨਾਂ) ਕੱਢ ਲਿਆ ਸੀ 
ਅਤੇ ਭੁੱਖਿਆਂ ਵਾਂਗ ਉਸ ਨੂੰ ਖਾਈ ਜਾ ਰਹੀ ਸੀ । ਇਕ ਪਲ ਉਹ ਉਸ ਦੇ ਫੁਲਦੇ, 
ਅੰਦਰ ਜਾਂਦੇ ਪੋਟ ਨੂੰ ਵੇਖਦੀ ਰਹੀ, ਫਿਰ ਖਿਆਲ ਆਉ'ਦਿਆਂ ਹੀ ਕਿ ਫੁਟ 
ਪੂਰੇ ਦਸ ਪੈਸੇ ਦਾ ਹੈ, ਉਸ ਨੂੰ ਗੁੱਸਾ ਆਇਆ ਅਤੇ ਤਿੰਨ-ਚਾਰ ਸੌਟੀਆਂ ਮਾਰਦਿਆਂ 
ਹੋਇਆਂ ਬੋਲੀ, ''ਚੋਟੀ ! ਕੁਤੀ, ਤੈਨੂੰ ਕੀੜੇ ਪੈਣ ।'' ਮਟਕੀ ਦੇ ਹੱਥ ਵਿਚੋ" ਫੁਟ ਡਿੱਗ 
ਪਈ ਪਰ ਉਹ ਨਾਲੀ ਵਿਚੋਂ ਫੁਟ ਦੇ ਟੁਰੱਕੜੇ ਚੁੱਕਦਿਆਂ ਦੌੜੀ। ਨਾ ਰੋਈ, ਨਾ ਚੀਖੀ, 
ਕਿਉਂਕਿ ਮੁੰਹ ਵੀ ਫੁਟ ਨਾਲ ਭਰਿਆ ਹੋਇਆ ਸੀ । ਮਿਰਵਾ ਹੈਰਾਨ ਹੋ ਕੇ ਇਸ 
ਘਟਨਾਂ ਨੂੰ ਵੇਖ ਰਿਹਾ ਸੀ ਕਿ ਗੁਲਕੀ ਉਸੇ ਤੇ ਵਰ ਪਈ । ਤਾੜ ਤਾੜ ਉਸ ਨੰ 
ਮਿਰਵਾ ਨੂੰ ਮਾਰਨਾ ਸ਼ੁਰੂ ਕਰ ਦਿੱਤਾ । ਨੱਸ ਜਾ ਇਥੋ” ਹਰਾਮਜ਼ਾਦੇ ' ਮਿਰਵਾ ਦਰਦ 
ਨਾਲ ਚੀਕ ਪਿਆ, ਸਾਡੇ ਪੈਸੇ ਤਾਂ ਦੇ ਜਾਵੀ ।' “ਦੇ'ਦੀ ਹਾਂ ਪੈਸੇ, ਠਹਿਰ ਜਾ । ` 
ਛੱਡ ! ਛੱਡ ! ਰੋ'ਦਾ ਹੋਇਆ ਮਿਰਵਾ ਚਬੂਤਰੇਂ ਵੱਲ ਦੌੜਿਆ । 

ਨਿਰਮਲ ਦੀ ਦੁਕਾਨ ਤੇ ਚੁੱਪ ਛਾਈ ਹੋਈ ਸੀ । ਸਾਰੇ ਚੁੱਪਚਾਪ ਉਸੇ ਵੱਲ 
ਵੇਖ ਰਹੇ ਸਨ ! ਮਿਰਵਾ ਨੇ ਆ ਕੇ ਕੁਥੜੀ ਦੀ ਸ਼ਿਕਾਇਤ ਗਮੁੰਨਾ ਨੂੰ ਕੀਤੀ । ਮੁੰਨਾ 
ਚੁੱਪ ਰਿਹਾ । ਫਿਰ ਮੇਵਾ ਵੱਲ ਮੁੜ ਕੇ ਬੋਲਿਆ, 'ਮੋਵਾ ਦੱਸ ਦੇ ਇਸ ਨੂੰ ! ਮੇਵਾ 
ਪਹਿਲਾਂ ਹਿਚਕਿਚਾਇਆ, ਫਿਰ ਬੜੇ ਆਰਾਮ ਨਾਲ ਬੋਲਿਆ, "'ਮਿਰਵਾ, ਤੌਨੂੰ 
ਬੀਮਾਰੀ ਹੋਈ ਹੈ ਨਾ ! ਤਾਂ ਅਸੀ' ਹੁਣ ਤੇਨੂੰ ਨਹੀ" ਛੂਹਾਂਗੇ । ਨਾਲ ਨਹੀ ਖਿਡਾਵਾਂਗੇ । 

ਸੰ“ ਬੀਮਾਰ ਹਾਂ ਮੁੰਨਾ ?'' ਰ੍ 

ਮੁੰਨਾ ਕੁਝ ਨਰਮ ਹੋਇਆ, “ਹਾਂ, ਸਾਨੂੰ ਨਾ ਛੂਹ । ਨਿਮਕੌੜੀ ਖਰੀਦਣੀ ਹੋਵੇ ਤਾਂ 
ਉਧਰ ਬੈਠ ਜਾ, ਅੱਸੀ` ਦੂਰੋ ਸੁੱਟ ਦਿਆਂਗੇ । ਸਮਝਿਆ ।'' 

ਮਿਰਵਾ ਸਮਝ ਗਿਆ, ਸਿਰ ਹਿਲਾਇਆ ਅਤੇ ਵੱਖਰਾ ਜਾ ਕੇ ਬੈਠ ਗਿਆਂ । 

ਮੈਵਾ ਨੇ ਨਿਮਕੌੜੀ ਉਸ ਦੇ ਕੌਲ ਰੱਖ ਦਿੱਤੀ ਅਤੇ ਉਹ ਚੋਟ ਭੁੱਲ ਕੇ ਪੱਕੀ 
ਨਿਮੰਲੀ ਦਾ. ਬੀਜ ਕੱਢ ਕੇ ਛਿਲਣ ਲੱਗਾ । 

ਇਤਨੇ ਵਿਚ ਉਪਰ ਘੇਘਾ ਭੂਆ ਦੀ ਆਵਾਜ਼ ਆਈ, “ਓ ਮੁੰਨਾ ! ਹੇਠੇ' ਤੁਸੀ" 
ਲੌਕ ਪਰ੍ਹੇ ਹੋ ਜਾਓ ! ਹੁਣੇ ਉਪਰੋਂ' ਪਾਣੀ` ਡਿੱਗੇਗਾ ।'' ਰ 

ਬੱਚਿਆਂ ਨੇ ਉਪਰ ਵੇਖਿਆ । ਛੱਤੇ' ਤੇ ਘੇਘਾ ਭੂਆ ਇਕੱਠੇ ਹੋਏ ਪਾਣੀ ਵਿਚ 
ਛਪ-ਛਪ ਕਰਦੀ ਘੁੰਮ ਰਹੀ-ਸੀ । ਪੂਰੇ ਤੀਜੇ ਛੱਤੇ ਦੀ ਨਾਲੀ ਬੈਦ ਸੀ ਅਤੇ ਪਾਣੀ 
ਭਰਿਆ ਹੋਇਆ ਸੀ । ਜਿਧਰ ਭੂਆ ਖੜੀ ਸੀ, ਉਸ ਦੇ ਠੀਕ ਹੌਂਠਾਂ ਗੁਲਕੀ ਦਾ 
ਸੌਢਾ ਸੀ ।. ਬੱਚੇ ਉਥੋ ਦੂਰ ਸੋਨ ਪਰ ਗੁਲਕੀ ਨੂੰ ਸੁਨਾਣ ਲਈ ਗੱਲ ਬੱਚਿਆਂ ਨੂੰ 
ਆਖੀ ਗਈ ਸੀ.।_ਗੁਲਕੀ: ਕਰਾਹੁਂਦੀ ਹੋਈ ਉੱਠੀ । ਕੁਬੜ ਚੇ: ਕਾਰਣ ਉਹ ਤਣ ਕੇ _ 


ਗੁਲਕੀ ਬੈਨ 17 


ਤੀਜੇ ਛੱਤੇ ਵੱਲ ਵੇਖ ਵੀ ਨਹੀਂ ਸਕਦੀ ਸੀ । ਉਸ ਨੇ ਜ਼ਮੀਨ ਵੱਲ ਵੇਖ ਕੇ ਉਪਰ 
ਭੂਆ ਨੂੰ ਕਿਹਾ, ਇੱਧਰ ਦੀ ਨਾਲੀ ਕਿਉ” ਖੌਂਲ੍ਹ ਰਹੀ ਏ”, ਉਧਰ ਦੀ ਥੌਲ੍ਹ ਨਾ ।' 

“ਉਧਰ ਦੀ ਕਿਉ ਥੌਲ੍ਹਾਂ ! ਉਧਰ ਮੇਰਾ ਚੌਕਾ ਹੈ ਕਿ ਨਹੀ” !' 

''ਇਧਰ ਮੇਰਾ ਸੌਦਾ ਲੱਗਿਆ ਹਇਆ ਹੈ ।' 

' ਹੇ ! ਭੂਆ ਹੱਥ ਮਟਕਾ ਕੇ ਬੋਲੀ, ਸੌਦਾ ਲੱਗਾ ਹੋਇਆ ਏ ਰਾਣੀ 
ਸਾਹਿਬ ਦਾ ! ਕਿਰਾਇਆ ਦਿੰਦਿਆਂ ਇਸ ਦੀ ਛਾਤੀ ਫੱਟਦੀ ਹੈ ਅਤੇ ਟੱਰਾਂਦੀ ਹੈ 
ਗਾਮਾ ਪਹਿਲਵਾਨ ਵਾਂਗ ! ਸੌਦਾ ਲੱਗਿਆ ਹੈ ਤਾਂ ਮੈ ਕੀ ਕਰਾਂ । ਨਾਲੀ ਤਾਂ ਇਹੀ 
ਖੁਲਹੇਗੀ ।” 

ਖੋਲ੍ਹ ਤਾਂ ਵੇਖਾਂ ।' ਅਚਾਨਕ ਗੁਲਕੀ ਨੇ ਤੜਪ ਕੇ ਕਿਹਾ । ਅੱਜ ਤੱਕ ਉਸ 
ਦੀ ਕਿਸੇ ਨੇ ਇਹੋਂ ਜਿਹੀ ਆਵਾਜ਼ ਨਹੀਂ” ਸੁਣੀ ਸੀ--'ਪੰਜ ਮਹੀਨੇ ਦਾ ਦਸ ਰੁਪਿਆ 
ਨਹੀ' ਦਿੱਤਾ ਬੇਸ਼ੱਕ, ਪਰ ਮੋਰੇ ਘਰ ਦਾ ਧੈਨ ਕੱਢ ਕੇ ਬਸੈਤ ਦੇ ਹੱਥ ਕਿਸ ਨੇ 
ਵੇਚਿਆ ? ਤੁੰ ! ਪੱਛਮ ਵਾਲਾ ਦਰਵਾਜ਼ਾ ਚਿਰਵਾ ਕੇ ਕਿਸ ਨੌ ਸੜਵਾਇਆ ? ਤੂੰ ! 
ਮੈ“ ਗਰੀਬ ਹਾਂ । ਮੋਰਾ ਪਿਓ ਨਹੀ' ਹੈ । ਸਾਰਾ ਮੁਹੱਲਾ ਮਿਲ ਕੇ ਮਾਰ ਸੁੱਟੋਂ ।' 

''ਹਮੋ' ਚੌਰੀ ਲਗਾਤੀ ਹੈ । ਅਰੇ ਕੱਲ ਕੀ ਪੈਦਾ ਹੋਈ ।' ਭੂਆ ਗੁੱਸੇ 'ਚ 
ਖੜੀ ਬੋਲੀ ਬੋਲਣ ਲੱਗੀ ਸੀ । 

ਬੱਚੇ ਚੁੱਪ ਖੜੇ ਬਨ । ਉਹ ਕੁਝ ਕੁਝ ਸਹਿਮੇ ਹੋਏ ਸਨ । ਕੁਬੜੀ ਦਾ ਇਹ ਰੂਪ 
ਉਨ੍ਹਾਂ ਨੇ ਕਦੀ ਨਹੀ ਵੇਖਿਆ ਸੀ, ਨਾਂ ਸੋਚਿਆ ਸੀ । 

“ਹਾਂ ! ਹਾਂ ! ਹਾਂ ! ਤੂ, ਡਰਾਈਵਰ ਚਾਚਾ ਨੇ, ਚਾਚੀ ਨੇ ਸਾਰਿਆਂ ਨੇ ਮਿਲ ਕੇ 
ਮੋਰਾ ਮਕਾਨ ਉਜਾੜਿਆ ਹੈ । ਹੁਣ ਮੇਰੀ ਦੁਕਾਨ ਰੋੜ੍ਹ ਦੇਹ । ਦੇਖਾਂਗੀ ਮੈ" ਵੀ ! 
ਗ਼ਰੀਬਾਂ ਦਾ ਵੀ ਰੱਥ ਹੈ। ` 

“ਲੈ ! ਲੈ ! ਲੈ ! ਰੱਬ ਹੈ ਤਾਂ ਲੰ !'' ਅਤੇ ਭੂਆ ਨੇ ਪਾਗਲਾਂ ਵਾਂਗ ਦੌੜ ਕੇ 
ਨਾਲੀ ਵਿਚ ਜਮਾਂ ਕੜਾ ਲੱਕੜੀ ਨਾਲ ਧੱਕ ਦਿੱਤਾ । ਛੇ ਇੰਚ ਮੌਟੀ ਗੈਦੇ ਪਾਣੀ ਦੀ 
ਧਾਰ ਧੜ-ਧੜ ਕਰਦੀ ਹੋਈ ਉਸ ਦੀ ਦੁਕਾਨ ਤੇ ਡਿੱਗਣ ਲੱਗੀ । ਤੌਰੀਆਂ ਪਹਿਲਾਂ 
ਨਾਲੀ ਵਿਚ ਡਿੱਗੀਆਂ, ਫਿਰ ਮੂਲੀ, ਖੀਰੇਂ, ਸਾਗ, ਅੱਧਰਕ ਉਛਲ ਉਛਲ ਕੇ ਦੂਰ 
ਜਾ ਡਿੱਗੇ । ਗੁਲਕੀ ਅੱਖਾਂ ਫਾੜੀ ਪਾਗਲਾਂ ਵਾਂਗ ਵੇਖਦੀ ਰਹੀ ਅਤੇ ਫਿਰ ਦੀਵਾਰ 
ਨਾਲ ਸਿਰ ਮਾਰ ਮਾਰ ਕੇ ਦਿਲ ਚੀਰ ਦੇਣ ਵਾਲੀ ਆਵਾਜ਼ ਵਿਚ ਚੀਖ ਕੇ ਰੋ ਪਈ, 

“ਓ ਮੇਰੇ ਬਾਪੂ ! ਮੈਨੂੰ ਕਿੱਥੇ ਛੱਡ ਗਿਐ ! ਓ ਮੇਰੀ ਮਾਂ ! ਜੋਮਦਿਆਂ ਹੀ ਮੰਨੂੰ 
ਕਿਉ ਨਹ` ਮਾਰ ਸੁੱਟਿਆ । ਓ ਧਰਤੀ ਮਾਂ ਮੈਨੂੰ ਕਿਉ' ਨਹੀ ਸਮੇਟ ਲੈਂਦੀ ।'' 

ਸਿਰ ਖੋਲ੍ਹੀ, ਵਾਲ ਖਿਲਰੇ ਛਾਤੀ ਪਿਟ ਪਿਟ਼ ਕੇ ਉਂਹ ਰੋ ਰਹੀ ਸੀ ਅਤੇ ਤੀਜੇ 
ਛੱਤੇ ਦਾ ਪਿਛਲੇ ਨੌ" ਦਿਨ ਦਾ ਜਮ੍ਹਾਂ ਪਾਣੀ ਧੜਾਧੜ ਡਿੱਗ ਰਿਹਾ ਸੀ । 

ਬੱਚੇ ਚੁੱਪ ਖੜੇ ਸਨ । ਹੁਣ ਤੱਕ ਜੋ ਹੋ ਰਿਚਾ ਸੀ, ਉਨ੍ਹਾਂ ਦੀ ਸਮਝ ਵਿਚ ਆ 
ਰਿਹਾ ਸੀ । ਪਰ ਅੱਜ ਇਰੇ ਕੀ ਹੋ ਗਿਆ ਇਹ ਉਨ੍ਹਾਂ ਦੀ ਸਮਝ ਵਿਚ ਨਹੀ" ਆ 
ਸਕਿਆ । ਪਰ ਉਹ ਕ੍ਰਭ ਬੋਲੇ ਨਹੀ' । ਸਿਰਵ ਮਟਕੀ ਉਧਰ ਗਈ ਅਤੇ ਨਾਲ 
ਵਿਜ਼ ਵਹਿੰਦ! ਹੋਇਆ ਇਕ ਮੋਟਾ ਹਰਾ ਖੀਰਾ ਕੱਢਣ ਲੱਗੀ ਕਿ ਮੁੰਨਾ ਨੇ ਡਾਂਟਿਆ, 


੧8 ਸਮਕਾਲੀਨ ਹਿੰਦੀ ਕਹਾਣੀਆਂ 


॥ 

“ਖ਼ਬਰਦਾਰ ! ਜੇ- ਕੁਝ ਚੁਰਾਇਆਂ ।. -ਮਟਕੀ ਪਿੱਛੋ ਹੱਟ ਗਈ । ਉਹ ਸਾਰੇ ਕਿਸੇ 
ਅਚਾਨਕ ਆਉਣ ਵਾਲੋਂ ਡਰ, ਦੁੱਖ-ਜਾਂ ਸੋਕਾ ਨਾਲ ਇਕ ਦੂਜੇ ਨਾਲ ਜੁੜ ਕੇ ਖੜੋ 
ਗਏ । ਸਿਰਫ ਮਿਰਵਾ ਵੱਖ ਸਿਰ ਝੁਕਾਈ ਖਲੌਤਾ ਸੀ । ਫੁਹਾਰ ਫਿਰ ਪੈਣ ਲੱਗੀ ਸੀ 
ਅਤੇ ਉਹ ਇਕ ਇਕ ਕਰਕੇ ਆਪਣੇ ਘਰ ਚਲੋਂ ਗਏ । 

ਦੁਸਰੇ ਦਿਨ ਚਬੂਤਰਾ ਖਾਲੀ ਸੀ । ਦੁਕਾਨ ਦਾ ਬਾਂਸ ਉਖੜਵਾ ਕੇ ਭੂਆ ਨੇ 
ਕਿਆਰੀ ਵਿਚ.ਗੱਡ ਕੇ ਉਸ ਤੇ ਤੋਰੀ ਦੀ ਵੇਲ ਚੜ੍ਹਾ ਦਿੱਤੀ ਸੀ । “ਉਸ ਦਿਨ ਬੱਚੇ 
ਆਏ ਪਰ ਉਨ੍ਹਾਂ ਦੀ ਚਬੂਤਰੇ ਤੇ ਜਾਣ ਦੀ ਹਿੰਮਤ ਨਹੀ` ਹੋਈ । ਜਿਵੇ` ਉਥੇ ਕੋਈ 
ਮਰ ਗਿਆ ਹੋਵੇ । ਬਿਲਕੁਲ ਸੁਨਸਾਨ ਚਬੂਤਰਾ ਸੀ ਅਤੇ ਫਿਰ ਤਾਂ ਅਜਿਹੀ ਝੜੀ ਲੱਗੀ 
ਕਿ ਬੱਚਿਆਂ.ਦਾ ਬ਼ਾਹਰ ਨਿਕਲਣਾ ਬਦ । ਚੌਥੇ ਜਾਂ ਪੰਜਵੇ'' ਦਿਨ ਰਾਤ ਨੂੰ ਭਿਆਨਕ 
ਵਰਖਾ ਹੋ ਰਹੀ ਸੀ, ਪਰ ਬੱਦਲ ਵ) ਇਸ ਤਰ੍ਹਾਂ ਗਰਜ ਰਹੇ ਸਨ ਕਿ ਮੁੰਨਾ ਆਪਣੀ 
ਸੰਜੀ ਤੋ ਉਠ ਕੇ ਆਪਣੀ ਮਾਂ ਦੇ ਕੋਲ ਚਲਾ ਗਿਆ । ਬਿਜਲੀ ਚਮਕਦਿਆਂ ਹੀ 
ਜਿਵੇ ਕਮਰਾ ਰੌਸ਼ਨੀ ਨਾਲ ਚਮਕ ਉਠਦਾ ਸੀ । ਛੱਤ ਤੇ ਬੂਦਾਂ ਦੀ ਆਵਾਜ਼ 
ਕੁਝ ਹਲਕੀ ਹੋਈ, ਥੋੜ੍ਹੀ ਹਵਾ ਵੀ ਚਲੀ ਅਤੇ ਦਰੱਖਤਾਂ ਦਾ ਫਰਫਰਾਣਾ ਸੁਣਾਈ 
ਦਿੱਤਾ ਕਿ ਦਿਤਨੇ ਵਿਚ ਧੜ ਧੜ ਧੜ ਧੜਾਮ ! ਭਿਆਨਕ ਆਵਾਜ਼ ਹੋਈ । ਮਾਂ ਵੀ 
ਚੌਕ ਪਈ ਪਰ ਉੱਠੀ ਨਹੀ” । ਮੰਨਾ ਅੱਖਾਂ ਖੋਲ੍ਹੀ ਹਨੇਰੇ ਵਿਚ ਦੇਖਣ ਲੱਗਾ । 
ਅਚਾਨਕ ਲੱਗਾ ਮੁਹੱਲੇ ਵਿਚ ਕੁਝ ਲੋਕ ਗੱਲਬਾਤ ਕਰ ਰਹੇ ਹਨ । ਘੇਘਾ ਭੂਆ ਦੀ 
ਆਵਾਜ਼ ਸੁਣਾਈ ਦਿੱਤੀ, ''ਕਿਸ ਦਾ ਮਕਾਨ ਡਿੱਗਿਆ ਹੈ ?'' “ਗੁਲਕੀ ਦਾ !' 
ਕਿਸੇ ਦਾ ਬਹੁਤ ਦੂਰੋਂ ਉਤਰ ਆਇਆ । 


“ਹਾਏ ਰੱਬਾ ਵੇ ! ਦਬ ਗਈ ਕੀ ?'! 


''ਨਹੀ` ਅੱਜ ਤਾਂ ਮੇਵਾ ਦੀ ਮਾਂ ਦੇ ਘਰ ਸੱਤੀ ਹੈ! !'' ` ਮੁੰਨਾ ਲੇਟਿਆ ਸੀ ਉਸ ਦੇ 
ਉਪਰ ਹਨੇਰੇ ਵਿਚ ਇਹ ਸੁਆਲ-ਜਵਾਬ ਇਧਰ ਤੋਂ ਉਧਰ ਅਤੇ ਉਧਰ ਤੋ ਇਧਰ 
ਜਾ ਆ ਰਹੇ ਸਨ । ਉਹ ਫਿਰ ਕੋਬ ਉਠਿਆ, ਮਾਂ ਦੇ ਕੋਲ ਚਲਾ ਗਿਆ ਅਤੇ ਸੁੱਤਿਆਂ 
ਸੁੱਤਿਆਂ ਉਸ ਨੇ ਸਾਫ਼ ਸੁਣਿਆ--ਕੁਬੜੀ ਫਿਰ ਉਸੇ ਤਰ੍ਹਾਂ ਰੋ ਰਹੀ ਹੈ, ਗਲਾ 
ਫਾੜ ਕੇ ਰੋ ਰਹੀ ਹੈ ! ਕੋਣ ਜਾਣੇ ਮੁੰਨਾ ਦੇ ਹੀ ਵਿਹੜੇ ਵਿਚ ਬੈਠ ਕੇ ਰੋ ਰਹੀ ਹੋਵੇ । 
ਨੀਦਰ ਵਿਚ ਉਹ ਆਵਾਜ਼ ਕਦੀ ਦੂਰ ਕਦੀ ਨੌੜੇ ਆਉ ਦੀ ਹੋਈ ਇੰਜ ਲੱਗ ਰਹੀ 
ਹੈ, ਜਿਵੇ" ਕੁਬੜੀ ਮੁਹੱਲੇ ਦੇ ਹਰ ਵਿਹੜੇ ਵਿਚ ਜਾ ਕੇ ਰੋ ਰਹੀ ਹੈ ਪਰ ਕੋਈ ਸੁਣ 
“ਨਹੀ” ਰਿਹਾ, ਸਿਵਾਏ ਮੁੰਨੇ ਦੇ । 

ਬੱਚਿਆਂ ਦੇ ਦਿਲ ਵਿਚ ਕੋਈ ਗੱਲ ਇਤਨੀ ਡੂੰਘੀ ਲਕੀਰ ਨਹੀ” ਬਣਾਂਦੀ ਕਿ 
'ਉਧਰੋ” ਉਨ੍ਹਾਂ ਦਾ ਧਿਆਨ ਹਟੇ ਹੀ ਨਾਂ । ਸਾਹਮਣੇ ` ਗੁਲਕੀ ਸੀ ਤਾਂ ਉਹ ਇਕ 
ਸਮੱਸਿਆ ਸੀ, ਪਰ ਉਸ ਦੀ ਦੁਕਾਨ ਹੱਟ ਗਈ, ਫਿਰ ਉਹ ਜਾ ਕੇ ਸਾਬਣ ਵਾਲੀ 
ਸੱਤੀ ਦੀ ` ਗੈਲਰੀ ਵਿਚ ਸੌਣ ਲੱਗੀ - ਅਤੇ ਦੋ-ਚਾਰ ਘਰਾਂ. ਡੋ ਮੰਗ ਕੇ ਖਾਣ 
ਲੱਗੀ, ਉਹ ਗਲੀ `ਵਿਚ ਦਿਸਦੀ ਰੀ ਨਹੀ" ਸੀ । ਬੱਢੇ ਵੀ ਦੂਜੇ ਕੌਮਾਂ ਵਿਚ ਰੁਝ 
ਗਏ । ਰੁਣੰ ਸਰਦੀਆਂ ਆ ਰਹੀਆਂ ਸਨ, , ਉਹਨਾਂ ਦਾ ਇਕੱਠ ਸਵੇਰੇ ਨਾ ਹੋ ਕੇ ਤੀਜੇ 
ਪਹਿਰ ਹੁੰਦਾ ਸੀ.। ਇਕੱਠਿਆਂ ਹੋਣ ਦੇ ਬਾਅਦ ਜਲੂਸ ਨਿਕਲਦਾ.ਸੀ ਅਤੇ ਜਿਸ 


ਗਲਕੀ ਬੈਨੰ 1$ 


ਜੋਸ਼ੀਲੇ ਨਾਅਰੇਂ ਨਾਲ ਗਲੀ ਗ੍ਰੋਜ ਉਠਦੀ ਸੀ ਉਹ ਸੀ=-''ਘੋਘਾ ਭੂਆ ਨੂੰ ਵੋਟ 
ਦਿਓਂ ।” ਪਿਛਲੋਂ ਦਿਨੀ' ਨਗਰ ਪਾਲਿਕਾ ਦੀ ਚੋਣ ਹੋਈ ਸੀ ਅਤੇ ਉਸੇ ਵਿਚ 
ਬੱਚਿਆਂ ਨੇ ਇਹ ਨਾਅਰਾ ਸਿਖਿਆ ਸੀ । ਉੱਜ ਕਦੀ ਕਦੀ ਬੱਚਿਆਂ ਵਿਚ ਦੇ 
ਪਾਰਟੀਆਂ ਵੀ ਰੁਦੀਆਂ ਸਨ, ਪਰ ਦੋਹਾਂ ਨੂੰ ਘੇਘਾ ਭੂਆ ਤੇ ਚੰਗਾ ਉਮੀਦਵਾਰ 
ਕੋਈ ਨਹੀ ਮਿਲਦਾ ਸੀ, ਇਸ ਲਈ ਢੌਵੇ` ਗਲਾ ਵਾੜ ਫਾੜ ਕੇ ਉਨ੍ਹਾਂ ਦੇ ਲਈ ਹੀ 
ਵੋਟ ਮੰਗਦੀਆਂ ਸਨ । 

ਉਸ ਦਿਨ ਜਦੋ ਘੇਘਾ ਭੂਆ ਦੈ ਧੀਰਜ ਦਾ ਬੋਨ੍ਹੇ ਟੁੱਟ ਗਿਆ ਅੰਤੇ ਨਵੀਆਂ 
ਨਵੀਆਂ ਗਾਲ੍ਹਾਂ ਨਾਲ ਸੱਜੀ ਆਪਣੀ ਪਹਿਲੀ ਇਲੈਕਸ਼ਨ ਸਪੀਚ ਦੇਣ ਲਈ ਜਿਉ” 
ਹੀ ਚਬੂਤਰੇ ਤੇ ਪ੍ਰਗਟ ਹੋਈ ਤਾਂ ਉਸ ਨੂੰ ਡਾਕੀਆ ਆਉਦਾ ਹੋਦਿਆ ਦਿਖਾਈ ਦਿੱਤਾ ੧ 
ਉਹ ਰੁਕ ਗਈ । ਡਾਕੀਏ ਦੇ ਹੱਥ ਵਿਚ ਇੰਕ ਪੰਸਟ ਕਾਰਡ ਸੀ ਅਤੇ 
ਉਹ ਗੁਲਕੀ ਨੂੰ ਢੂਡ ਰਿਹਾ ਸੀ । ਭੂਆ ਨੇ ਝੱਟ ਅੱਗੇ ਵੱਧ ਕੇ ਪੋਸਟ ਕਾਰਡ ਲਿਆ, 
ਇਕ ਸਾਹ ਵਿਚ ਪੜ੍ਹ ਗਈ । ਉਸ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਗਈਆਂ ਅਤੇ 
ਡਾਕੀਏ ਨੂੰ ਇਹ ਦੱਸ ਕੇ ਕਿ ਗੁਲਕੀ ਸੱਤੀ ਸਾਬਣ ਵਾਲੀ ਦੇ ਬਰਾਂਡੇ ਵਿਚ ਰਹਿੰਦੀ 
ਹੈ, ਉਹ ਝੱਟ ਦੌੜਦੀ ਦੌੜਦੀ ਨਿਰਮਲ ਦੀ ਮਾਂ ਡਰਾਈਵਰ ਦੀ ਪਤਨੀ ਦੇ ਘਰ 
ਗਈ । ਬੜੀ ਦੇਰ ਤੱਕ ਦੌਹਾਂ ਵਿਚਾਲੇ ਗੱਲਬਾਤ ਹੈਦੀ ਰਹੀ ਅਤੇ ਅੰਤ ਵਿਚ 
ਰੂਆ ਆਈ ਅਤੇ ਉਸ ਨੇ ਮੋਵਾ ਨੂੰ ਭੇਜਿਆ, ਜਾਹ, ਗੁਲਕੀ ਨੂੰ ਬੁਲਾ ਲਿਆ ।'' 

ਪਰ ਜਦੋ” ਮੇਵਾ ਮੁੜਿਆ ਤਾਂ ਉਸ ਦੇ ਨਾਲ ਗੁਲਕੀ ਨਹੀ', ਸਗੇ` ਸੱਤੀ ਸਾਬਣ 
ਵਾਲੀ ਸੀ ਅਤੇ ਸਦਾ ਵਾਂਗ ਇਸ ਸਮੋ` ਵੀ ਉਸ ਦੀ ਕਮਰ ਨਾਲ ਉਹ ਕਾਲੋਂ ਹੱਥੇ 
ਦਾ ਚਾਕਰ ਲਟਕ ਰਿਹਾ ਸੀ, ਜਿਸ ਨਾਲ ਸਾਬਣ ਦੀ ਫਿੱਕੀ ਕੱਟ ਕੇ ਦੁਕਾਨਦਾਰਾਂ ਨੂੰ 
ਦਿੰਦੀ ਸੀ । ਆਉਂਦਿਆਂ ਹੀ ਉਸ ਨੇ ਮੱਥੇਤੇ ਵੱਟਪਾਕੇ ਭੂਆ ਨੂੰ ਵੇਖਿਆ ਤੇ 
ਸਖਤ ਆਵਾਜ਼ ਵਿਚ ਬੋਲੀ, ਕਿਉ” ਬੁਲਾਇਆ ਹੈ ਗੁਲਕੀ ਨੂੰ ? ਤੇਰਾ ਦਸ ਰੁਪਏ 
ਕਿਰਾਇਆ ਬਾਕੀ ਸੀ, ਤੂੰ ਪੰਦਰਾਂ ਦਾ ਸੌਦਾ ਉਜਾੜ ਦਿੱਤਾ । ਹੁਣ ਕੀ ਕੌਮ ਹੈ ।' 

'ਉਹ ਹੋ ! ਰਾਮ !ਰਾਮ ! ਕਿਹਾ ਕਿਰਾਇਆ ਧੀਏ ! ਅੰਦਰ ਆ, ਅੰਦਰ 
ਆ !'' ਭੂਆ ਦੀ ਆਵਾਜ਼ ਵਿਚ ਅਸਾਧਾਰਣ ਨਰਮੀ ਸੀ । ਸੱਤੀ ਦੇ ਅੰਦਰ 
ਆਉਂਦਿਆਂ ਹੀ ਭੂਆ ਨੇ ਫਟਾਕ ਨਾਲ ਦਰਵਾਜ਼ੇ ਬੋਦ ਕਰ ਲਏਂ । ਬੱਚਿਆਂ ਦੀ 
ਉਤਸੁਕਤਾ ਬਹੁਤ ਵੱਧ ਗਈ ਸੀ । ਭੂਆ ਦੇ ਚੌਕੇ ਵਿਚ ਇਕ ਮੌਰੀ ਸੀ । ਸਾਰੇ ਬੱਢੇ 
ਉਥੇ ਪੁੱਜੇ ਅਤੇ ਅੱਖ ਲਾ ਕੇ ਕੌਨਾਂ 'ਤੇ ਦੋਵੇ' ਹਥੇਲੀਆਂ ਰੱਖ ਕੇ ਘੰਟੀ ਵਾਲਾ 
ਬਾਈਸਕੰਪ ਦੇਖਣ ਵਾਂਗ ਖੜੋ ਹੋ ਗਏ । 

ਅੰਦਰ ਸੱਤੀ ਗਰਜ ਰਹੀ ਸੀ, 'ਬੁਲਾਇਆ ਹੈ ਤਾਂ ਬੁਲਾਣ ਦਿਉ.। ਕਿਉਂ ਜਾਏ 
ਗੁਲਕੀ ? ਹੁਣ ਬੜਾ ਖਿਆਲ ਆਇਆ ਹੈ । ਇਸ ਲਈ ਕਿ ਉਸ ਦੀ ਰਖੋਲ ਨੂੰ 
ਬੱਚਾ ਹੋਇਆ ਹੈ ਤਾਂ ਜਾ ਕੇ ਗੁਲਕੀ ਝਾੜ੍ਹ ਬੁਹਾਰੀ ਕਚੇ, ਖਾਣਾ ਬਣਾਏ, ਬੱਚਾ 
ਖਿਡਾਏ, ਅਤੇ ਉਹ ਮਰਦ ਦਾ ਬੱਚਾ, ਗੁਲਕ] ਦੀਆਂ ਅੱਖਾਂ ਢੇ ਸਾਹਮਣੇ ਰਖੈਲ ਦੇ 
ਨਾਲ ਗੁਲਛੱਚੇ ਉਡਾਏ ।'' 

ਨਿਰਮਲ ਦੀ ਮਾਂ ਬੋਲੀ, ''ਧੀਏ, ਪਰ ਗੁਜ਼ਾਰਾ ਤਾਂ ਆਪਣੈ ਆਦਮੀ ਵੈ ਨਾਲ 


20 ਸਮਕਾਲੀਨ ਹਿੰਦੀ ਕਹਾਣੀਆ 


ਕਰੇਗੀ ਨਾ । ਜਦ ਊਸ ਦੀ ਚਿੱਠੀ ਆਈ ਹੈ ਤਾਂ ਗੁਲਕੀ ਨੂੰ ਜਾਣਾ ਚਾਹੀਦਾ ਹੈ । 
ਫਿਗ ਮਰਦ ਤਾਂ ਮਰਦ ਹੈ । ਇਕ ਰਖੈਲ ਛੱਡ ਦੇ ਦੋ ਰਖੈਲਾਂ ਰੱਖ ਲਏ ਤਾਂ ਔਰਤ 
ਉਸ ਨੂੰ ਛੱਡ ਦੇਵੇਗੀ ? ਰਾਮ ! ਰਮ /! 

“ਨਹੀ ਛੱਡ ਨਹੀ` ਢੇਵੇਗੀ, ਤਾਂ ਜਾ ਕੇ ਲੱਤਾਂ ਖਾਏਗੀ ?'' ਕੱਡੀ ਬੋਲੀ । 

“ਧੀਏ !'` ਬੂਆ ਬੋਲੀ, 'ਭਗਵਾਨ ਸਨ ਨਾ) ਉਨ੍ਹਾਂ ਨੇ ਮਥਰਾਪੁਰੀ ਵਿਚ ਕੁਬਜਾ 
ਦਾਸੀ ਦੇ ਲੱਤ ਮਾਰੀ ਤਾਂ ਉਸ ਦਾ ਕੁਬੜ ਸਿੱਧਾ ਹੋ ਗਿਆ । ਪਤੀ ਤਾਂ ਭਗਵਾਨ ਹੈ 
ਧੀਏ ! ਉਸ ਨੂੰ ਜਾਣ ਦੇ ।'' 

“ਹਾਂ, ਹਾਂ ਬੜੀ ਹਿੱਤੂ ਨਾ ਬਣ ! ਉਸ ਦੇ ਆਦਮੀ ਤੌਂ ਤੁਸੀ' ਲੰਕੀ' ਮੁਫ਼ਤ 
ਵਿਚ ਗੁਲਕੀ ਦਾ ਮਕਾਨ ਹੜੱਪਣਾ ਚਾਹੁੰਦੇ ਹੋਂ । ਮੈ ਸਭ ਸਮਝਦੀ ਹਾਂ ।'' 

ਨਿਰਮਲ ਦੀ ਮਾਂ ਦਾ ਚਿਹਰਾ ਪੀਲਾ ਪੈ ਗਿਆ । ਪਰ ਭੂਆ ਨੇ ਅਜਿਹੀਆਂ 
ਕੱਚੀਆਂ ਗੋਲੀਆਂ ਨਹੀ” ਖੋਡੀਆਂ ਸਨ । ਉਹ ਡਾਂਟ ਕੇ ਬੋਲੀ, ''ਖਬਰਦਾਰ ਜੇ 
ਜ਼ਬਾਨ ਕੱਢੀ, ਤੇਰਾ ਚਲਿੱਤਰ ਕੌਣ ਨਹੀ ਜਾਣਦਾ ! ਓਹੀ ਛੌਕਰਾ ਮਾਨਿਕ...' 

'ਜਬਾਨ ਖਿੱਚ ਲਵਾਂਗੀ'', ਸੱਤੀ ਗਲਾ ਫਾੜ ਕੇ ਚੀਖੀ, ''ਜੇ ਅੱਗੋ ਇਕ ਸ਼ਬਦ 
ਵੀ ਕਿਹਾ ।' ਅਤੇ ਉਸ ਦਾ ਹੱਥ ਆਪਣੇ ਚਾਕੂ ਤੇ ਗਿਆ...।" 

'ਅਰੇਂ ! ਅਰੇ ! ਅਰੋ !'' ਭੂਆ ਸਹਿਮ ਕੇ ਦਸ ਕਦਮ ਪਿੱਛੇ ਹੱਟ ਗਈ । 

"ਤੂੰ ਕੀ ਖ਼ੂਨ ਕਰੇਗੀ, ਕਤਲ ਕਰੇਗੀ ?'' ਸੱਤੀ ਜਿਵੇਂ ਆਈ ਸੀ ਉਵੇ' ਹ 
ਜ਼ਲੀ ਗਈ । 

ਤੀਜੇ ਦਿਨ ਬੱਚਿਆਂ ਨੇ ਫੈਸਲਾ ਕੀਤਾ ਕਿ ਹੋਰੀ ਬਾਬੂ ਦੇ ਖੂਹ ਤੇ ਚਲ ਕੇ 
ਡੇਮੂੰ ਪਕੜੇ ਜਾਣ । ਉਨ੍ਹਾਂ ਦਿਨਾਂ ਵਿਚ ਉਨ੍ਹਾਂ ਦਾ ਜ਼ਹਿਰ ਸ਼ਾਂਤ ਰਹਿੰਦਾ ਹੈ । ਬੱਚੇ 
ਉਨ੍ਹਾਂ ਨੂੰ ਪਕੜ ਕੇ ਉਨ੍ਹਾਂ ਦਾ ਛੋਟਾ ਕਾਲਾ ਡੰਗ ਕੱਢ ਦਿੰਦੇ ਅਤੇ ਫਿਰ ਧਾਗੋ ਵਿਚ 
ਬੇਨ੍ਹ ਕੇ ਉਨ੍ਹਾਂ ਨੂੰ ਉਡਾਂਊਂਦੇ ਹੋਏ ਘੁੰਮਦੇ । ਮੇਵਾ, ਨਿਰਮਲ ਅਤੇ ਮੁੰਨਾ ਇਕ ਇਕ ਡੇਮੂੰ 
ਉਡਾਂਦੇ ਹੋਏ ਜਦੇ` ਗਲੀ ਵਿਚ ਪਹੁੰਚੇ ਤਾ ਦੇਖਿਆ ਕਿ ਭੂਆ ਦੇ ਚਬੂਤਰੇ ਤੇ ਟੀਨ ਦੀ 
ਕੁਰਸੀ ਰੱਖੀ ਕੋਈ ਆਦਮੀ ਬੈਠਾ ਹੈ । ਉਜ ਦੀ ਅਜੀਬ ਸ਼ਕਲ ਸੀ । ਕੰਨਾਂ ਤੇ ਵੱਡੇ 
ਵੱਡੋ ਵਾਲ, ਮਿਚੀਆਂ ਅੱਖਾਂ, ਅਤੇ ਮੁੱਛਾਂ ਤੇਲ ਨਾਲ ਲਿਬੜੇ ਹੋਏ ਵਾਲ । ਕਮੀਜ਼ 
ਅਤੇ ਧੋਤੀ ਤੇ ਪੁਰਾਣਾ ਬਦਰੋਗ ਬੂਟ । ਮਟਕੀ ਹੱਥ ਫੈਲਾ ਕੇ ਕਹਿ ਰਹੀ ਹੈ, ''ਇਕ 
ਡਬਲ ਦੇ ਦਿਉ। ਦੇਦਿਉਨਾ 1” ਮੁੰਨਾ ਨੂੰ ਵੇਖ ਕੇ ਮਟਕੀ ਤਾੜੀ ਵਜਾ ਵਜਾਂ ਕੇ 
ਕਹਿਣ ਲੱਗੀ, ''ਗੁਲਕੀ ਦਾ ਘਰ ਵਾਲਾ ਆਇਆ ਹੈ । ਏ ਮੁੰਨਾ ਬਾਬੂ ਇਹ ਕੁਬੜੀ 
ਦਾ ਘਰ ਵਾਲਾ ਹੈ। ਫਿਰ ਉਧਰ ਮੁੜ ਕੇ, ਇਕ ਡਬਲ ਦੇ ਦਿਉ ।' ਤਿੰਨ' 
ਬੱਚੇ ਉਤਸੁਕਤਾ ਨਾਲ ਰੁਛ ਗਏ । ਇਤਨੇ ਵਿਚ ਨਿਰਮਲ ਦੀ ਮਾਂ ਇਕ ਗਲਾਸ 
ਵਿਚ ਚਾਹ ਭਰ ਕੇ ਲਿਆਈ ਅਤੇ ਉਸ ਨੂੰ ਫੜਾਂਦਿਆਂ ਹੋਇਆਂ ਨਿਰਮਲ ਦੇ ਹੱਥ 
ਵਿਚ ਡੇਮੂੰ ਵੇਖ ਕੇ ਉਸ ਨੂੰ ਡਾਂਟਣ ਲੱਗੀ । ਫਿਰ ਡੇਮੂੰ ਛੁਡਾ ਕੇ ਨਿਰਮਲ ਨੂੰ ਕੌਲ 
ਬੁਲਾਇਆ ਅਤੇ ਬੋਲੀਂ, "ਬੇਟਾ, ਇਹ ਸਾਡੀ ਨਿਰਮਲ ਹੈ । ਇਹ ਨਿਗਮਲ, ਜੀਜਾ ਜੀ 
ਹਨ, ਹੱਥ ਜੌੜ ! ਬੇਟਾ, ਗੁਲਕੀ ਸਾਡੀ ਜਾਤ ਬਰਾਦਰੀ ਦੀ ਨਹੀ ਹੈ ਤਾਂ ਕੀ 
ਹੋਇਆ, ਸਾਂਝੇ ਲਈ ਜਿਹੀ ਨਿਰਮਲ, ਉਰੋ ਜਿਹੀ ਗੁਲਕੀ । ਨਿਰਮਲ ਦੇ ਬਾਬੂ ਅਤੇ 


ਗ੍ੁਲਕੀ ਬੇਠ 21 


ਗੁਲਕੀ ਦੇ ਪਿਤਾ ਦੀ ਗ੍ਰੜ੍ਹੀ ਦੋਸਤੀ ਰਹੀ ਹੈ।- ਇਕ ਮਕਾਨ ਬਚਿਆ ਹੈ ਉਨ੍ਹਾਂ 
ਦੀ ਨਿਸ਼ਾਨੀ, ਹੋਰ ਕੀ ।'' ਇਕ ਲੰਮਾ ਸਾਹ ਲੈ ਕੇ ਨਿਰਮਲ ਦੀ ਮਾਂ ਠੇੰ ਕਿਹਾ.। 

“ਤੈਨੂੰ ਕੋਈ ਇਨਕਾਰ ਹੈ !'' ਭੂਆ ਆ ਗਈ ਸੀ, “ਸੌ ਰੁਪਿਆ ਤੂੰ ਦੇ ਚੁੱਕੀ 
ਏ“ ਚਲ ਤਿੰਨ ਸੌ ਹੋਰ ਦੇ ਦੇ । ਆਪਣੇ ਨਾਂ ਕਰਾ ਲੋ।'' 

“ਪੰਜ ਸੌ ਤੋ ਘੱਟ ਨਹੀ' ਹੋਵੇਗਾ ।' ਉਸ ਆਦਮੀ ਦਾ ਮੂੰਹ ਖੁਲ੍ਹਿਆ, ਇਕ 
ਵਾਕ ਨਿਕਲਿਆ ਅਤੇ ਮੂੰਹ ਫਿਰ ਬਦ ਹੋ ਗਿਆ । 

“ਠੀਕ ਹੈ ! ਠੀਕ ਹੈ ! ਬੇਟਾ ਜੁਆਈ ਹੈ, ਪੰਜ ਸੌ ਕਹਿੰਦਾ ਹੈ, ਤਾਂ ਕੀ ਨਿਰਮਲ 
ਦੀ ਮਾਂ ਨੂੰ ਕੋਈ ਇਨਕਾਰ ਹੈ ।'' 

ਅਚਾਨਕ ਉਹ ਆਦਮੀ ਉਠ ਕੇ ਖਲੋ ਗਿਆ । ਅੱਗੇ ਅੱਗੋ ਸੱਤੀ ਤੁਰਦੀ ਆ 
ਰਹੀ ਸੀ, ਪਿੱਛੇ ਪਿੱਛੇ ਗੁਲਕੀ । ਸੱਤੀ ਚਬੂਤਰੇ ਦੇ ਹੇਠਾਂ ਖੜੀ ਹੋ ਗਈ । ਬੱਚੇ ਦੂਰ 
ਹੱਟ ਗਏ । ਗੁਲਕੀ ਨੇ ਸਿਰ ਚੁੱਕ ਕੇ ਵੇਖਿਆ ਅਤੇ ਘਬਰਾ ਕੇ ਸਿਰ ਤੋ ਪੱਲਾ ਮੱਥੇ 
ਤੱਕ ਬਿੱਚ ਲਿਆ । ਸੱਤੀ ਕੁੱਝ ਪਲ ਉਸ ਵੱਲ ਇਕ ਟੱਕ ਵੇਖਦੀ ਰਹੀ ਅਤੇ 
ਫਿਰ ਗਰਜ ਕੇ ਬੋਲੀ, ''ਇਹੀ ਕਸਾਈ ਹੈ ! ਗੁਲਕੀ, ਅੱਗੇ ਵੱਧ ਕੇ ਮਾਰ ਦੋ ਚੋਡਾਂ 
ਇਸ ਦੇ ਮੁੰਹ ਤੇ ! ਖਬਰਦਾਰ ਜੇ ਕੋਈ ਬੋਲਿਆ ।'' ਭੂਆ ਝਟ ਮੁਹਾਠਾਂ ਦੇ ਅੰਦਰ ਹੋ 
ਗਈ, ਨਿਰਮਲਾ ਦੀ ਮਾਂ ਦੀ ਜਿਵੇ ਬੋਲਤੀ ਬਦ ਹੋ ਗਈ, ਅਤੇ ਉਹ ਆਦਮੀ 
ਹੜਬੜਾ ਕੇ ਪਿੱਛੇ ਹੱਟਣ ਲੱਗਾ । 

“ਵਧਦੀ ਕਿਉਂ” ਨਹੀ ਗੁਲਕੀ ! ਬੜਾ ਆਇਆਂ ਏਂ ਉਥੋ` ਵਿਦਾ ਕਰਾਉਣ ।'' 

ਗੁਲਕੀ ਅੱਗੇ ਵਧੀ । ਸਾਰੇ ਸੁੰਨ ਸਨ । ਪੰੜੀਆਂ ਚੜ੍ਹੀ । ਉਸ ਆਦਮੀ ਦੇ 
ਚਿਹਰੇ ਦਾ ਰਗ ਉੱਡ ਗਿਆ । ਗੁਲਕੀ ਚੜ੍ਹਦਿਆਂ ਚੜ੍ਹਦਿਆਂ ਰੁਕੀ, ਸੱਤੀ 
ਵੱਲ ਵੇਖਿਆ, ਠਿਠਕੀ, ਅਚਾਨਕ ਅੱਗੇ ਵਧੀ ਅਤੇ ਫਿਰ ਉਸ ਆਦਮੀ ਦੇ ਪੈਰਾਂ 
ਤੇ ਡਿੱਗ ਕੇ ਧਾਹਾਂ ਮਾਰ ਮਾਰ ਕੇ ਰੋਣ ਲੱਗੀ, ''ਹਾਏ ! ਮੈਨੂੰ ਕਿਉ” ਛੱਡ ਦਿੱਤਾ ! 
ਤੇਰੋ ਸਿਵਾ ਮੇਰਾ ਲੋਕ-ਪਰਲੌਕ ਵਿਚ ਹੋਰ ਕੌਣ ਹੈ। ਮੇਰੇ ਮਰਨ ਤੇ ਕੌਣ ਚੂਲੀ ਭਰ 
ਪਾਣੀ ਚੜ੍ਹਾਏਗਾ...।'' 

ਸੱਤੀ ਦਾ ਚਿਹਰਾ ਕਾਲਾ ਪੈ ਗਿਆ । ਉੱਸ ਨੇ ਬੜੀ ਨਫ਼ਰਤ ਨਾਲ ਗ੍ਰਲਕੀ ਵੱਲ 
ਵੇਖਿਆ ਅਤੇ ਗੁੱਸੇ ਵਿਚ ਕਿਹਾ, "ਕੁੱਤੀ !'' ਅਤੇ ਤੇਜ਼ੀ ਨਾਲ ਚਲੀ ਗਈ । ਨਿਰਮਲ 
ਦੀ ਮਾਂ ਅਤੇ ਭੂਆ ਗੁਲਕੀ ਦੇ ਸਿਰ ਤੇ ਹੱਥ ਫੇਰ ਫੇਰ ਕੇ ਕਹਿ ਰਹੀਆਂ ਸਨ, 'ਨਾ 
ਰੌਂ ਧੀਏ ! ਨਾ ਰੋ? ਸੀਤਾ ਮਾਂ ਵੀ ਤਾਂ ਬਨਵਾਸ ਭੌਗਿਆ ਸੀ । ਉਠ ਗੁਲਕੀ ਧੀਏ 
ਧੋਤੀ ਬਦਲ ਲੰ, ਕੰਘੀ ਪੱਟੀ ਕਰ । ਪਤੀ ਦੇ ਸਾਹਮਣੇ ਇਸ ਤਰ੍ਹਾਂ ਆਉਣਾ ਬਦ- 
ਸ਼ਗਨੀ ਹੁੰਦੀ ਹੈ । ਚਲ !'' 

ਗੁਲਕੀ ਅੱਥਰੂ ਪੂੰਝਦੀ ਪੂੰਝਦੀ ਨਿਰਮਲ ਦੀ ਮਾਂ ਦੇ ਘਰ ਚਲ ਪਈ । ਬੱਚੇ 
ਪਿੱਛੇ ਪਿੱਛੋ ਤੁਰੇ ਤਾਂ ਭੂਆ ਨੇ ਡਾਂਟਿਆ, “ਓਏ ਚਲੋਂ ਇਧਰੋ', ਉਧਰ ਕੀ ਲੱਡੂ ਵੰਡੇ 
ਜਾ ਰਹੇ ਨੇ ।'' 

ਦਰਸਰੇ ਦਿਨ ਨਿਰਮਲ ਦੇ ਬਾਬੂ (ਡਰਾਈਵਰ ਸਾਹਿਬ), ਗੁਲਕੀ ਅਭੇ ਜੀਜਾ ਜੀ 
ਸਾਡਾ ਦਿਨ ਕਚਹਿਰੀ ਵਿਚ ਰਹੇ । ਸ਼ਾਮ ਨੂੰ ਮੁੜੇ ਤਾਂ ਨਿਰਮਲ ਦੀ: ਖਾਂ ਨੇ ਪੁੱਛਿਆ, 


22 ਸਮਕਾਲੀਨ ਹਿੰਦੀ ਕਹਾਣੀਆਂ 


“ਪੱਕਾ ਕਾਗਜ਼ ਲਿਖਿਆ ਗਿਐ ?'' 

“ਹਾਂ, ਹਾਂ, ਹਾਕਮ ਦੇ ਸਾਹਮਣੇ ਲਿਖਿਆਂ ਗਿਐ ।'' ਫਿਰ ਜ਼ਰਾ ਨੈੜੇ ਆ ਕੇ 
ਹੌਲੀ ਜਿਹੀ ਬੋਲੇ, ''ਮਿੱਟੀ ਦੇ ਭਾਅ ਮਕਾਨ ਮਿਲਿਆ ਹੈ ।' ਹੁਣ ਕੱਲ੍ਹ ਦੌਹਾਂ ਨੂੰ 
ਵਿਦਾ ਕਰੋਂ । ` 
___ “ਪਹਿਲਾਂ ਸੌ ਰੁਪਏ ਲਿਆਓ ! ਭੂਆ ਦਾ ਹਿੱਸਾ ਵੀ ਤਾਂ ਦੇਣਾ ਹੈ ?'' ਨਿਰਮਲ 
ਦੀ ਮਾਂ ਉਦਾਸ ਆਵਾਜ਼ ਵਿਚ ਬੋਲੀ, ''ਬੜੀ ਚਲਾਕ ਹੈ ਬੁੱਢੀ । ਜਮ੍ਹਾ ਕਰਕੇ ਰੱਖ 
ਰਹੀ ਹੈ, ਮਰ ਕੇ ਸੱਪ ਬਣੈਂਗੀ । 

ਸਵੇਰੇ ਨਿਰਮਲ ਦੀ ਮਾਂ ਦੇ ਘਰ ਮਕਾਨ ਖਰੀਦਣ ਦੀ ਕਥਾ ਸੀ । ਸੇਖ, ਘੰਟਾ- 
ਘੜਿਆਲੀ, ਕੇਲੋਂ ਦਾ ਪੱਤਾ, ਪੰਜੀਰੀ, ਪੰਚਾਇਤ ਦਾ ਆਯੋਜਨ ਵੇਖ ਕੇ ਮੁੰਨਾ ਤੋ 
ਸਿਵਾਂ ਸਾਜੇ ਬੱਚੇ ਇਕੱਠੇ ਹੋ ਗਏ ਸਨ । 

ਨਿਰਮਲ ਦੀ ਮਾਂ ਅਤੇ ਨਿਰਮਲ ਦੇ ਬਾਬੂ ਮੂੜੇ ਤੇ ਬੈਠੇ ਸਨ । ਗੁਲਕੀ ਇਕ 
ਪੀਲੀ ਧੌਤੀ ਪਾਈ ਮੱਥੇ ਤੱਕ ਘੁੰਡ ਕੱਢੀ ਸੁਪਾਰੀ ਕੱਟ ਰਹੀ ਸੀ ਅਤੇ ਬੱਚੇ ਝਾਂਕ 
ਝਾਕ ਕੇ ਦੇਖ ਰਹੇ ਸਨ । ਮੇਵਾ ਨੇ ਪਹੁੰਚ ਕੇ ਕਿਹਾ, ''ਦੇ ਗੁਲਕੀ, ਦੇ ਗੁਲਕੀ, ਜੀਜਾ 
ਜੀ ਦੇਂ ਨਾਲ ਜਾਏਗੀ ਕੀ ?'' 

ਕਬੜੀ ਨੇ ਸ਼ਰਮਾ'ਕੇ ਕਿਹਾ, ''ਹਟ ! ਮਜ਼ਾਕ ਕਰਦਾ ਏ” ।'' ਅਤੇ ਸ਼ਰਮ ਭਰੀ 
ਜੋ ਮੁਸਕਰਾਹਟ ਕਿਸੇ ਵੀ ਮੁਟਿਆਰ ਦੇ ਚਿਹਰੇ ਤੇਂ ਮਨਮੋਹਣੀ ਲਾਲੀ ਬਣ ਕੇ ਫੈਲ 
ਜਾਂਦੀ, ਉਂਸ ਦੇ ਝੁਰੜੀਆਂ ਵਾਲੇ, ਬੇਡੌਲ, ਨੀਰਸ ਚਿਹਰੇ ਤੇ ਅਨੌਖੇ ਰੂਪ ਵਿਚ 
ਭਿਆਨਕ ਲੱਗਣ ਲੱਗੀ ' ਉਸ ਦੇ ਕਾਲੇ ਹਠ ਸੁਕੜ ਗਏ, ਅੱਖਾਂ ਦੇ 
ਕੋਨੇ ਗਿੱਲੋਂ ਹੋ ਗਏ ਅਤੇ ਬੜੀ ਬੇਢੱਬੀ ਤਰ੍ਹਾਂ ਉਸ ਨੇ ਆਪਣੇ ਪੱਲੇ ਨਾਲ ਸਿਰ ਕੱਜ 
ਲਿਆ ਅਤੇ ਪਿੱਠ ਸਿੱਧੀ ਕਰਕੇ ਜਿਵੇ ਕੁਬੜ ਲੁਕਾਣ ਦਾ ਜਤਨ ਕਰਨ ਲੱਗੀ । ਮੇਵਾ 
ਕੋਲ ਹੀ ਬੈਠ ਗਿਆ । ਕਬੜੀ ਨੇ ਪਹਿਲਾਂ ਇਧਰ ਉਧਰ ਵੇਖਿਆ, ਫਿਰ ਫੁਸਫੁਸਾ ਕੇ 
ਮੋਵਾ ਨੂੰ ਪੁੱਛਿਆ, “ਕਿਉ” ਓਏ ! ਜੀਜਾ ਜੀ ਕਿਵੇ“ ਲੱਗੇ ਤੈਨੂੰ ?' 

ਮੋਵਾ ਨੇ ਹੈਰਾਨੀ ਵਿਚ ਜਾਂ ਸੈਕੌਚ ਕਰਕੇ ਕੋਈ ਜਵਾਬ ਨਾ ਦਿੱਤਾ । ਤੇ ਜਿਵੇ 
ਆਪਣੇ ਆਪ ਨੂੰ ਸਮਝਾਂਦਿਆਂ ਹੋਇਆਂ ਗੁਲਕੀ ਬੋਲੀ, ''ਕੁਝ ਵੀ ਹੋਏ ! ਹੈ ਤਾਂ 
ਆਪਣਾ ਹੀ ਆਦਮੀ ! ਦੁੱਖ ਸੁੱਖ ਵਿਚ ਹੋਰ ਕੌਣ ਕੌਮ ਆਏਗਾ ? ਔਰਤ ਨੂੰ ਦਬਾ ਕੇ 
ਹੀ ਰੱਖਣਾ ਚਾਹੀਦਾ ਹੈ ।'' ਫਿਰ ਥੋੜ੍ਹੀ ਦੋਰ ਚੁੱਪ ਰਹਿ ਕੇ ਬੋਲੀ, ''ਮੇਵਾ ਵੀਰ, ਸੱਤੀ 
ਮੇਰੇ ਨਾਲ ਨਾਰਾਜ਼ ਹੈ । ਆਪਣੀ ਸੱਕੀ ਭੈਣ ਵੀ ਕੀ ਕਰੇਗੀ, ਜੋ ਸੱਤੀ ਨੇ ਕੀਤਾ ਹੈ 
ਮੇਰੇ ਵਾਸਤੇ 1 ਇਹ ਚਾਚੀ ਅਤੇ ਭੂਆ ਸਭ ਮਤਲਬ ਦੇ ਸਾਥੀ ਹਨ, ਮੈ ਕੀ ਜਾਣਦੀ 
ਨਹੀ ? ਪਰ ਵੀਰ, ਹੁਣ ਦੱਸ ਕਿ ਮੈ ਸੱਤੀ ਢੇ ਕਹਿਣ ਤੇ ਆਪਣੇ ਮਰਦ ਨੂੰ ਛੱਡ 
ਦੇਵਾਂ, ਇਹ ਤਾਂ ਹੋ ਨਹੀ" ਸਕਦਾ । ਰ .-.! 

ਇੰਨੇ ਵਿਚ ਕਿਸੇ ਦਾ ਛੋਟਾ ਜਿਹਾ ਬੱਚਾ ਗੋਡਿਆਂ ਦੇ ਭਾਰ ਰਿੜਦਾ ਰਿੜਦਾਂ 
ਮੇਵਾ ਦੇ ਕੌਲ ਆ ਕੇ ਬੈਠ ਗਿਆ । ਗੁਲਕੀ ਪਲ ਭਰ ਉਸ ਨੂੰ ਵੇਖਦੀ' ਰਹੀ, ਫਿਰ 
ਖੋਲੀ, ਪਤੀ ਨਾਲ ਮੈ ਅਪਰਾਧ ਕੀਤਾ ਤਾਂ ਭਗਵਾਨ ਨੇ ਬੱਚਾ ਖੌੰਹ ਲਿਆ । ਹੁਣ 
ਭਗਵਾਨ ਮੈਨੂੰ ਖ਼ਿਮਾਂ ਕਰ ਦੇਵੇਗਾ ।'' ਫਿਰ ਕੁਝ ਦੇਰ ਲਈ 'ਚੁੱਪ ਹੋ ਗਈ । "'ਖਿਮਾਂ 


ਗੁਲੈਕੀ.ਬਨੌ 23 


ਕਰਨਗੇ.ਤਾਂ ਦੂਜੀ ਸੈਤਾਨ ਦੇਣਗੇ ?'' “ਕਿਉ” ਨਹੀ` ਦੇਣਗੇ ? ਤੇਰੇ ਜੀਜਾ ਜੀ ਨੂੰ 
ਭਗਵਾਨ ਬਣਾਈ ਰੱਖੋ । ਖਟੁ ਤਾਂ ਮੇਰੇ ਵਿਚ ਹੈ । ਫਿਰ ਸੋਡਾਨ ਹੋਵੇਗੀ ਤਾਂ ਹੀ ਤੇ 
ਸੌ'ਕਣ ਦਾ ਰਾਜ ਨਹੀ” ਚਲੋਗਾ ।'' 

ਇੰਨੇ ਵਿਚ _ਗੁਲਕੀ ਨੇ ਵੇਖਿਆ ਕਿ ਦਰਵਾਜ਼ੇ ਤੇ ਉਸ ਦਾ ਆਦਮੀ ਖਲੋਤਾ 
ਭੂਆ ਨਾਲ -ਕੂਝ ਗੱਲਾਂ -ਕਰ ਰਿਹਾ ਹੈ । ਗੁਲਕੀ ਨੇ ਝੱਟ ਪੱਲੇ ਨਾਲ ਸਿਰ ਢੱਕ 
ਲਿਆ ਅਤੇ ਸ਼ਰਮਾ ਕੇ ਉੱਧਰ ਪਿੱਠ ਕਰ ਲਈ । ਬਲੀ, ''ਰਾਮ ! ਰਾਮ ! ਕਿਤਨੇ 
ਕਮਜ਼ੋਰ ਹੋ ਗਏ ਹਨ । ਮੇਰੇ ਬਿੰਨਾਂ ਖਾਣ ਪੀਣ ਦਾ ਕੱਣ ਖਿਆਲ ਰੱਖਦਾ । ਸਕਣ 
ਤਾਂ ਆਪਣੇ ਮਤਲਬ ਦੀ ਹੋਵੇਗੀ । ਲੈ ਵੀਰ ਮੇਵਾ, ਜਾ ਦੇ ਬੀੜੇ ਪਾਨਦੇਦੇਆ 
ਜੀਜਾ ਜੀ ਨੂੰ ।' ਫਿਰ ਉਸ ਦੇ ਮੁੰਹ ਤੇ ਉਹੀ ਸ਼ਰਮ ਭਿਆਨਕ ਰੂਪ ਵਿਚ ਆਈ, 
'ਤੈਨੂੰ ਸਹੁੰ ਹੈ, ਦੱਸੀ ਨਾ ਕਿਸ ਨੇ ਦਿੱਤਾ ਹੈ ।'' 

ਮੇਵਾ ਪਾਨ ਲੈ ਕੇ ਗਿਆ ਪਰ ਉੱਥੇ ਕਿਸੇ ਨੇ ਉਸ ਵੱਲ ਧਿਆਨ ਨਾ ਦਿੱਤਾ । 
ਉਹ ਆਦਮੀ ਭੂਆ ਨੂੰ ਕਹਿ ਰਿਹਾ ਸੀ, ''ਇਸ ਨੂੰ ਲੰ ਤੇ ਜਾ ਰਿਹਾ ਹਾਂ, ਪਰ ਇਤਨ” 
ਕਹਿ ਦਿੰਦਾ ਹਾਂ, ਤੁਸੀ' ਵੀ ਸਮਝਾ ਦਿਉ ਉਸ ਨੂੰ, ਰਹਿਣਾ ਹੈ ਤਾਂ ਦਾਸੀ ਬਣ 
ਕੇ ਰਹੇ । ਨਾ ਦੁੱਧ ਦੀ ਨਾ ਪੁੱਤ ਦੀ, ਸਾਡੇ ਕਿਸ ਕੰਮ ਦੀ, ਪਰ ਹਾਂ, ਮੇਰੀ ਔਰਤ 
ਦੀ ਸੇਵਾ ਕਰੇਂ, ਉਸ ਦਾ ਬੱਚਾ ਖਿਡਾਵੇ, ਝਾੜ੍ਹ ਬੁਹਾਰੀ ਕਰੇ ਤਾਂ ਦੋ ਰੋਟੀ ਖਾ ਕੇ ਪਈ 
ਰਹੇ । ਪਰ ਜੋ ਕਦੀ ਉਸ ਨੇ ਜ਼ਬਾਨ ਲੜਾਈ ਤਾਂ ਸ਼ੋਰ ਨਹਾਂ` । ਮੇਰਾ ਹੱਥ ਬੜਾ ਜਾਲਮ 
ਹੈ । ਇਕ ਵਾਰ ਕੁਬੜ ਨਿਕਲਿਐ, ਅਗਲੀ ਵਾਰ ਜਾਨ ਨਿਕਲੇਗੀ ।'' 

'ਕਿਉ” ਨਹੀ' ਬੇਟੇ ! ਕਿਉ” ਨਹੀ' ।'' ਭੂਆ ਬੋਲੀ ਅਤੇ ਉਸ ਨੇ ਮੋਵਾ ਦੇ ਹੱਥ 
ਵਿਚੋ" ਪਾਨ ਲੈ ਕੇ ਆਪਣੇ ਮੂੰਹ ਵਿਚ ਪਾ ਲਏ । 

ਲੱਗਪਗ ਤਿੰਨ ਵਜੇ ਟਾਂਗਾ ਲਿਆਉਣ ਲਈ ਨਿਰਮਲ ਦੀ ਮਾਂ ਨੇ ਮੇਵਾ ਨੂੰ 
ਭੇਜਿਆ । ਕਥਾ ਦੀ ਭੀੜ ਨਾਲ ਉਨ੍ਹਾਂ ਦਾ ਮੂਡ ਖਰਾਬ ਹੋਣ ਲੱਗਾ ਸੀ, ਇਸ ਲਈ 
ਇਕੱਲੀ ਗੁਲਕੀ ਸਾਰੀ ਤਿਆਰੀ ਕਰ ਰਹੀ ਸੀ । ਮਟਕੀ ਕੋਨੇ ਵਿਚ ਖਲੋਤੀ ਸੀ । 
ਮਿਰਵਾ ਅਤੇ ਝਬਰੀ ਬਾਹਰ ਗੁਮਸੁਮ ਬੋਠੇ ਸਨ । ਨਿਰਮਲ ਦੀ.ਮਾਂ ਨੇ ਭੂਆ ਨੂੰ ਬੁਲਵਾ 
ਕੇ ਪੁੱਛਿਆ ਕਿ ਵਿਦਾ-ਵਿਦਾਈ ਵਿਚ ਕੀ ਕਰਨਾ ਹੋਵੇਗਾ, ਤਾਂ ਭੂਆ ਮਹ ਵਿਗਾੜ 
ਕੇ ਬੋਲੀ, "ਇਹ ਕੋਈ ਜਾਤ ਬਰਾਦਰੀ ਦੀ ਹੈ ? ਇਕ ਗੜਵੀ ਵਿਚ ਪਾਣੀ ਭਰ ਕੇ 
ਇਕੱਨੀ ਦੁਆਨੀ ਉਤਾਰ ਕੈ ਪਰਜਾ-ਪਜਾਰੂ ਨੂੰ ਦੇ ਦਿਉ ਬਸ !'' ਅਤੇ ਫਿਰ ਭੁਆ 
ਸ਼ਾਮ ਦੇ ਕੌਮਾਂ ਵਿਚ ਲੱਗ ਗਈ । ੍‌ ਹੁ 

ਟਾਂਗਾ ਆਉ ਦਿਆਂ ਹੀ, ਜਿਵੇ ਝਬਰੀ ਪਾਗਲ ਜਿਹੀ ਇਧਰ ਉਧਰ ਦੌੜਨ 
ਲੱਗੀ.। ਉਸ ਨੂੰ ਪਤਾ-ਨਹੀ` ਕਿਵੇ' ਅਹਿਸਾਸ ਹੋ ਗਿਆ ਕਿ ਗੁਲਕੀ ਸਦਾ ਦੇ ਲਈ 
ਜਾ ਰਹੀ ਹੈ । ਮੋਵਾ ਨੇ. ਆਪਣੇ ਛੋਟੇ ਛੋਟੇ ਹੱਥਾਂ ਨਾਲ ਵੱਡੀਆਂ ਵੱਡੀਆਂ ਗੈਠੜੀਆਂ 
ਰੱਖੀਆਂ, ਮਟਕੀ ਅਤੇ ਮਿਰਵਾ ਚੁੱਪਚਾਪ ਆ ਕੇ ਟਾਗੇਂ ਦੇ ਕੌਲ ਖੜੇ ਹੋ ਗਏ । ਸਿਰ 
ਝੁਕਾਈ, ਪੱਥਰ ਜਿਹੀ ਚੁੱਪ ਗੁਲਕੀਂ ਨਿਕਲੀ । ਅੱਗੇ ਅੱਗੇ ਹੱਥ ਵਿਚ ਪਾਣੀ ਦੀ ਭਰੀ 
ਗੜਵੀ ਪਕੜੀ ਨਿਰਮਲ ਸੀ । - ਉਹ ਆਦਮੀ ਜਾ ਕੇ ਟਾਂਗੇ ਤੇ ਬੈਠ ਗਿਆ । 'ਹੁਣ 
ਜਲਦੀ ਕਰੋਂ । ਉਸ ਨੇ ਭਰੇ ਗਲੋਂ ਨਾਲ ਕਿਹਾ । ਗੁਲਕੀ ਅੱਗੇ ਵਧੀ, ਫਿਰ ਰੁਕੀ 


24 ਸਮਕਾਲੀਨ ਹਿੰਦੀ ਕਹਾਣੀਆਂ 


ਅਤੇ ਪੱਲੂ ਵਿਚੋ" ਦੋਂ ਟੱਕੋ ਕੱਢੇ--''ਲੈ ਮਿਰਵਾ, ਲੈ ਮਟਕੀ !' ਮਣਕੀ ਜੋ ਸਦਾ 
ਹੱਥ ਫੈਲਾਂਦੀ ਰਹਿੰਦੀ ਸੀ, ਇਸ ਵਕਤ ਪਤ ਨਹੀ' ਕਿਹਾ ਸੋਕੇਂਚ ਉਸ ਨੂੰ ਆ ਗਿਆ 
ਕਿ ਉਹ ਹੱਥ ਨੀਵਾਂ ਕਰਕੇ ਦੀਵਾਰ ਨਾਲ ਲੱਗ ਕੇ ਖਲੋ ਗਈ ਅਤੇ ਸਿਰ ਹਿਲਾ ਕੇ 
ਬੋਲੀ, “ਨਹੀ” !...ਨਹੀ'" !'' “ਬੇਟਾ ! ਲੈ ਲੈ !'' ਗੁਲਕੀ ਨੇ ਪੁਚਕਾਰ ਕੇ ਕਿਹਾ । 
ਮਿਚਵਾ ਮਟਕੀ ਨੇ ਪੈਸੇ ਲੈ ਲਏ ਅਤੇ ਮਿਰਵਾ ਬੋਲਿਆ=-'ਛਲਾਮ ਗ੍ਰਲਕੀ ! ਏ 
ਆਦਮੀ_ਛਲਮ !” 

“ਹੁਣ ਕੀ ਗੱਡੀ ਛੱਡਣੀ ਹੈ !' ਉਹ ਫਿਰ ਭਾਰੀ ਗਲੇ ਨਾਲ ਬੋਲਿਆ ] 

“ਠਹਿਰ ਬੇਟਾ, ਕੀ ਇਸ ਤਰ੍ਹਾਂ ਜੁਆਈ ਦੀ ਵਿਦਾਈ ਹੁੰਦੀ ਹੈ ।' ਅਚਾਨਕ 
ਇਗ ਬਿਲਕੁਲ ਅਜਨਬੀ, ਪ੍ਰੰਤੂ ਬਹੁਤ ਮੋਟੀ ਆਵਾਜ਼ ਸੁਣਾਈ ਦਿੱਤੀ । ਬੱਚਿਆਂ ਨੇ 
ਹੈਰਾਨੀ ਨਾਲ ਵੇਖਿਆ, ਮੁੰਨਾ ਦੀ ਮਾਂ ਚਲੀ ਆ ਰਹੀ ਹੈ । ''ਅਸੀ' ਤਾਂ ਮੂੰਨਾ ਦੀ 
ਰਾਹ ਢੇਖ ਰਹੇ ਸੀ ਕਿ ਸਕੂਲ ਤੱ ਆ ਜਾਏ, ਉੱਸ ਨੂੰ ਨਾਸ਼ਤਾ ਕਰਵਾ ਲਈਏ ਤਾਂ 
ਆਈਏ, ਪਰ ਟਾਂਗਾ ਆ ਗਿਆ ਤਾਂ ਅਸਾਂ ਸਮਝਿਆ ਹੁਣ ਤ੍ਰ ਚਲੀ ਏ'। ਓ! 
ਲਿਰਮਲ ਦੀ ਮਾਂ ਕਦੀ ਇਸ ਤਰ੍ਹਾਂ ਧੀ ਵਿਦਾ ਹੁੰਦੀ ਹੈ ! ਲਿਆ ਜ਼ਰਾ ਰੋਲੀ ਘੋਲ 
ਜਲਦੀ ਨਾਲ, ਚਾਵਲ ਲਿਆ, ਅਤੇ ਸੈਧੂਰ ਵੀ ਲੈ ਆ ਨਿਰਮਲ ਬੇਟਾ ! ਤੂੰ ਬੇਟਾ 
ਉਤਰ ਆ ਟਾਂਗੇ ਤੋ" ।' 

ਨਿਰਮਲ. ਦੀ ਮਾਂ ਦਾ ਚਿਹਰਾ ਕਾਲਾ ਪੈ ਗਿਆ । ਬੋਲੀ, ''ਜਿਤਨਾ ਸਾਡੇ ਕੌਲ 
ਹੋ ਸਕਿਅ ਕੀਤਾ ਏ । ਕਿਸੇ ਨੂੰ ਪੈਸੇ ਦਾ ਘੁਮੰਡ ਥੋੜ੍ਹਾ ਹੀ ਦਿਖਾਣਾ ਸੀ । 

''ਨਹੀ' ਭੈਣ ! ਡੂੰ ਤਾਂ ਕੀਤਾ ਪਰ ਮੁਹੱਲੇ ਦੀ ਧੀ ਤਾਂ ਸਾਰੇ ਮੁਹੱਲੇ ਦੀ ਧੀ 
ਹੈਦੀ ਹੈ । ਸਾਡਾ ਵੀ ਤਾਂ ਫਰਜ਼ ਸੀ । ਮਾਤਾ ਪਿਤਾ ਨਹੀ” ਹਨ ਤਾਂ ਮੁਹੱਲਾ ਤਾਂ ਹੈ । 
ਆ ਬੇਟਾ !'' ਅਤੇ ਉਨ੍ਹਾਂ ਨੇ ਟਿੱਕਾ ਲਾ ਕੇ ਦੁਪੱਟੇ ਦੇ ਹੇਠਾਂ ਛੁਪਾਏਂ ਹੋਏ ਕੁਝ ਕੱਪੜੇ 
ਅਤੇ ਨਾਰੀਅਲ ਉਸ ਦੀ_ਗੌਦ ਵਿਚ ਪਾ ਕੇ ਉਸ ਨੂੰ ਗਲੇ ਨਾਲ ਲਾ ਲਿਆ । ਗੁਲਕੀ 
ਜੌ ਅਜੇ ਤੱਥ` ਖੱਥਰ ਵਾਂਗ ਚੁੱਪ ਸੀ ਅਚਾਨਕ ਫਿਸ ਪਈ । ਉਸ ਨੂੰ ਪਹਿਲ] ਵਾਰ 
ਜਾਪਿਆ ਜਿਵੇ ਉਹ ਪੇਂਕੇ ਘਰੋ' ਜਾ ਰਹੀ ਹੈ । ਪੇਕੇ ਤੋਂ ਆਪਣੀ ਮਾਂ ਨੂੰ ਛੱਡ ਕੇ, 
ਛੋਟੇ' ਛੋਟੇ ਭੈਣਾਂ ਭਰਾਵਾਂ ਤੋ` ਵਿਛੜ ਕੇ ...ਅਤੇ ਉਹ ਆਪਣੇ ਬੇਸੁਰੇ ਫਟੇ ਹੋਏ ਗਲ 
ਤੋ` ਅਨੌਖੀ ਸੁਰ ਵਿਚ ਰੋ ਪਈ । 

“ਲੈ ਹੁਣ ਚੁੱਪ ਹੋ ਜਾ ! ਤੇਰਾ ਭਰਾ ਵੀ ਆ ਗਿਐ 1 ਉਸ ਨੇ ਕਿਹਾ । ਮੁੰਨਾ ਬਸਤਾ 
ਲਟਕਾਈ ਸਕੂਲ ਤੱ ਚਲਿਆ ਆ ਰਿਹਾਂ ਸੀ । ਕੁਬੜੀ ਨੂੰ ਆਪਣੀ'ਮਾਂ ਦੇ ਮੰਢੇ ਤੇ 
ਸਿਚ ਰੱਖ ਕੇ ਰੋ'ਦਿਆਂ ਵੇਖ਼ ਕੇ ਉਹ ਇਕਦਮ ਹੈਰਾਨ ਜਿਹਾ ਰੋ ਕੇ ਖਲ- ਗਿਆ । 
'ਆ ਬੇਟਾ, ਗਲਕੀ_ਜਾ ਰਹੀ ਹੈ ਨਾ ਅੱਜ । ਦੀਦੀ ਹੈ ਨਾ । ਫ਼ੱਡੀ ਭੈਣ ਹੈ । ਚਲ 
ਪੈਰ ਛੂਹ ਲੇ । ਇਧਰ ਆ ।'' ਮਾਂ ਨੇ ਫਿਚ ਕਿਫਾ । ਮੁੰਨਾ...ਅਤੇ ਕੁਬੜੀ ਦੇ ਪੈਰ 
ਛੁੰਹੇ । ਕਿਉ” ? ਕਿਉਂ ? ਪਰ. ਮਾਂ. ਦੀ ਗੱਲ ! ਇਕ.ਪਲ. ਵਿਚ ਜਿਵੇ" ਉਸ ਦੇ ਦਿਲ 
ਵਿਚ ਪੂਸਾ ਪਹੀਆ ਘੁੰਮ.ਗਿਆ ਅਤੇ: ਉਹ ਗੁਲਕੀ ਵੱਲ ਵਧਿਆ । ਗ੍ੁਲਜ਼ੀ ਨੇ ਦੌੜ 
ਕੇ ਉਸ ਨੂੰ. ਗਲੇ. ਨਾਲ ਲਾ ਲਿਆ ਅਤੇ ਫੁਟ ਪਈਂ-''ਹਾਏ ਮੇਰੇ ਵੀਰ ! ਹੁਣ ਮੈ” 
ਜਾ ਰਹੀਹਾਂ । ਹੁਣ ਕਿਸ ਨਾਲ ਲੜੇਗਾ ਮੁੰਨੇ ਵੀਤ ?` .ਮੇਰਾ ਵੀਰਨਾ ਕਿਸ ਨਾਲ 


ਗੁਲਕੀ ਬੈਨ 05 


ਲੜੇ'ਗਾ ?" ਮੁੰਨਾ ਨੂੰ ਜਾਪਿਆ ਜਿਵੇ ਉਸ ਦੀਆਂ ਛੋਟੀਆਂ ਛੋਟੀਆਂ ਪਸਲੀਆਂ ਵਿਚ 
ਇਕ ਬਹੁਤ ਵੱਡਾ ਜਿਹਾ ਅੱਥਰੂ ਜਮ੍ਹਾ ਹੋ ਗਿਆ ਹੈ ਜੌ ਹੁਣੇ ਛਲਕਣ ਹੀ ਵਾਲਾ ਹੈ । 
ਇਤਨੇ ਵਿਚ ਉਸ ਨੂੰ ਆਦਮੀ ਨੇ ਫਿਰ ਆਵਾਜ਼ ਦਿੱਤੀ ਅਤੇ ਗੁਲਕੀ ਕਰਾਹ ਕੇ ਮੁੰਨਾ 
ਦੀ ਮਾਂ ਦਾ ਸਹਾਰਾ ਲੈ ਕੇ ਟਾਂਗੇ ਡੇ ਬੇਠ ਗਈ । ਟਾਂਗਾ ਖੜ ਖੜ ਕਰਕੇ ਚਲ 
ਪਿਆ । ਮੁੰਨਾ ਦੀ ਮਾਂ_ਮੁੜੀ ਤਾਂ ਭੂਆ ਨੇ ਵਿਅੰਗ ਕੀਤਾ, 'ਇਕ ਅੱਧ ਗਾਣਾ ਵੀ 
ਵਿਦਾਈ ਦਾ ਗਾ ਜਾ ਭੈਣ ! ਗੁਲਕੀ ਬੰਨੋ ਸਹੁਰੇ ਜਾ ਰਹੀ ਹੈ !' ਮੁਨਾ ਦੀ ਮਾਂ ਨੇ 
` ਕੋਈ ਜਵਾਬ ਨਹੀ' ਦਿੱਤਾ, ਮੁੰਨੇ ਨੂੰ ਉਸ ਕਿਹਾ, “ਜਲਦੀ ਘਰ ਆਵੀ” ਬੇਟੇ, ਨਾਸ਼ਤਾ 
ਰਖਿਆ ਹੈ । ` 

ਪਰ ਪਾਗਲ ਮਿਰਵਾ ਨੇ, ਜੋ ਬੰਬੇ ਤੇ ਪੈਰ ਲਟਕਾਈ ਬੈਠਾ ਸੀ, ਪਤਾ ਨਗੀਂ ਕੀ 
ਸੋਚਿਆ ਕਿ _ਉਹ ਸੱਚਮੁੱਚ ਗਲਾ ਫਾੜ ਕੇ ਗਾਣ ਲੱਗਾ, ''ਬੇਨਾ ਡਾਲੇ ਢੁਪੱਟੇ ਕਾ 
ਪੱਲਾ, ਮੁਹੱਲੇ ਸੇ ਚਲੀ ਗਈ ਰਾਮ ।' ਇਹ ਉਸ ਮੁਹੱਲੇ ਵਿਚ ਹਰ ਲੜਕੀ ਦੀ 
ਵਿਦਾਇਗੀ ਤੇ ਗਾਇਆ ਜਾਂਦਾ ਸੀ । ਭੁਆ ਨੇ ਝਿੜਕਿਆ, ਤਾਂ ਵੀ ਉਹ ਚੁੱਪ ਨਹੀਂ 
ਹੋਇਆ, ਉਲਟਾ ਮਟਕੀ ਬੋਲੀ, 'ਕਿਉ' ਨਾ ਗਾਵੇ, ਗੁਲਕੀ ਨੇ ਪੈਸਾ ਦਿੱਤਾ ਹੈ ।' 
ਅਤੇ ਉੱਸ ਨੂੰ ਵੀ ਸੁਰ ਮਿਲਾਈ, “ਬਨੇ ਤਲੀ ਗਈ ਲਾਮ ! ਬੋਨੌ ਤਲੀ ਗਈ ਲਾਮ ! 
ਬੋਨੋ ਤਲੀ ਗਈ ਲਾਮ।` 

ਮੰਨਾ ਚੁੱਪਚਾਪ ਖਲੌਤਾ ਰਿਹਾ । ਮਟਕੀ ਡਰਦਿਆਂ ਡਰਦਿਆਂ ਆਈ, ਮੁੰਨਾ 
ਬਾਬੂ ! ਕੁਬੜੀ ਨੇ ਟੱਕਾ ਦਿੱਤਾ ਹੈ, ਲੌ ਲਈਏ ?$ 

ਲੈ ਲੂੰ !' ਬੜੀ ਮੁਸ਼ਕਲ ਨਾਲ ਮੁੰਨਾ ਨੇ ਆਖਿਆ ਅਤੇ ਉਸ ਦੀਆਂ ਅੱਖਾਂ 
ਵਿਚ ਅੱਥਰੂ ਭਰ ਆਏ । ਉਨ੍ਹਾਂ ਅੱਤਰੂਆਂ ਦੀ _ਝਿਲਮਿਲੀ ਵਿਚ ਕੋਸ਼ਿਸ਼ 
ਕਰਕੇ ਮੁੰਨੇ ਨੇ ਜਾਂਦੇ ਹੋਏ ਟਾਂਗੇ ਵੱਲ ਵੇਖਿਆਂ । ਗੁਲਕੀ ਅੱਥਰੂ ਪੂੰਝਦਿਆਂ ਹੋਇਆ 
ਪਰਦਾ ਚੁੱਕ ਕੇ ਮੁੜ ਮੁੜ ਕੇ ਵੇਖ ਰਹੀ ਸੀ। ਮੌੜ ਤੇ ਇਕ ਹੁਝਕੇ ਨਾਲ ਟਾਂਗਾ 
ਮੁੜਿਆ ਅਤੇ ਫਿਰ ਅੱਖਾਂ ਤੋਂ ਓਹਲੇ ਹੋ ਗਿਆ । 

ਸਿਰਫ ਭਬਰੀ ਸੜਕ ਤੱਕ ਟਾਂਗੇ ਦੇ ਨਾਲ ਗਈ ਅਤੇ ਫਿਰ ਮੁੜ ਆਈ । 


ਅੰਨੀ ਲਾਲਟੇਣ 
--ਅੰਮਿ੍‌ਤ ਰਾਏ 


ਗਲੀ ਦੀ ਨੁੱਕਰ ਤੇ ਮੈ ਸਿਰ ਝੁਕਾਈ, ਕਮਰ ਦੌਹਰੀ ਕੀਤੀ ਖੜੀ ਹਾਂ । ਧੁੱਪ ਤਾਂ 
ਕੀ, ਰੌਸ਼ਨੀ ਵੀ ਇਥੋ ਘੱਟ ਹੀ ਆਉਂਦੀ ਹੈ । 

ਹਰ ਸ਼ਾਮ ਇਕ ਆਦਮੀ ਛੋਟੀ ਜਿਹੀ ਪੌੜੀ ਲੈ ਕੇ ਆਉਦਾ ਹੈ ਅਤੇ ਬੱਤੀ 
ਜਗਾ ਜਾਂਦਾ ਹੈ, ਤਾਂ ਜੌ ਲੋਕੀ ਆਪਣਾ ਰਸਤਾ ਵੇਖ ਸਕਣ । ਰਸਤਾ ਤਾਂ, ਮੈ ਸੋਚਦੀ 
ਹਾਂ, ਲੋਕੀ ਆਪਣੇ ਪੈਰਾਂ ਦੇ ਅਭਿਆਸ ਨਾਲ ਵੇਖਦੇ ਹਨ, ਇੱਨੀ ਰੌਸ਼ਨੀ ਮੇਰੇ 
ਅੰਦਰ ਕਿੱਥੇ । ਹਾਂ, ਮੈ ਇਨ੍ਹਾਂ ਅੰਨ੍ਹੀਆਂ ਅੱਖਾਂ ਦੀ ਹਲਕੀ ਜਿਹੀ ਰੌਸ਼ਨ ਨਾਲ 
ਜ਼ਰੂਰ ਆਪਣੀ ਗਲੀ ਨੂੰ ਥੋੜ੍ਹਾ ਬਹੁਤ ਵੇਖ ਲੋ'ਦੀ ਹਾਂ। ਏਨਾ ਹੀ ਮੇਰੇ ਵਾਸਤੇ 
ਬਹੁਤ ਹੈ । 

ਸੁਣਿਆ ਹੈ, ਇਹ ਗਲੀ ਪਹਿਲਾਂ ਕੱਚੀ ਸੀ, ਹੁਣ ਤਾਂ ਇਥੋ" ਤੋ” ਉਥੇ ਤੱਕ ਛੋਟੇ 
ਵੱਡੇ ਪੱਥਰ ਜੜੇ ਹੋਏ ਹਨ । ਅੱਗੇ ਜਾ ਕੇ ਇਹ ਗਲੀ ਬੋਦ ਹੋ ਜਾਂਦੀ ਹੈ । ਦਰਜਨਾਂ 
ਕੁੱਤੇ ਭੌੱਕ ਰਹੇ ਹਨ । ਸਾਈਕਲ ਤੇ ਸਵਾਰ ਇਕ ਆਦਮੀ ਤੇਜ਼ੀ ਨਾਲ ਉਨ੍ਹਾਂ ਵਿਚੋਂ 
ਨਿਕਲ ਜਾਣਾ ਚਾਹੁੰਦਾ ਹੈ । ਦੋ ਤਿੰਨ ਕੁੱਤੇ ਉੱਸ ਦੇ ਪੈਰਾਂ ਤੋ ਟੁੱਟ ਪੈੱਦੇ ਹਨ । ਉਹ 
ਘਬਰਾ ਕੇ ਡਿੱਗ ਪੈਦਾ ਹੈ ਅਤੇ ਝੱਟ ਇਕ ਪੱਥਰ ਚੁੱਕ ਲੌ'ਦਾ ਹੈ । ਉਸ ਦੇ ਪੈਰ ਕਬ 
ਰਹੇ ਹਨ । ਕੁੱਤੇ ਹੋਰ ਵੀ ਜ਼ੋਰ ਨਾਲ ਭੌਕਣ ਲੱਗ ਪੈਦੇ ਹਨ । ਲੜਕਿਆਂ ਦਾ ਇਕ 
ਟੋਲਾ, ਜੋ ਅਜੇ ਚੌਰ-ਸਿਪਾਹੀ ਖੇਡ ਰਿਹਾ ਸੀ, ਆਪਣੀ ਖੇਡ ਬਦ ਕਰਕੇ ਇਸ 
ਨਵੇ ਤਮਾਸ਼ੇ ਦਾ ਸੁਆਦ ਲੈ ਰਿਹਾ ਹੈ। ਮਿਸਰਜੀ ਦੇ ਘਰ ਸੀਤਾਪੁਰ ਜਾਂ ਰਾਮਪੁਰ 
ਤੋ ਕੋਈ ਵੱਡੇ ਕਥਾ ਕਰਨ ਵਾਲੇ ਆਏ ਹੋਏ ਹਨ । ਹਰ ਰੋਜ਼ ਬਾਰ੍ਹਾਂ ਇਕ ਵਜੇ ਤੱਕ 
ਰਾਮਾਇਣ ਦੀ ਕਥਾ ਹੁੰਦੀ ਹੈ । ਭੀੜ ਜਮ੍ਹਾ ਹੋਣ ਲੱਗੀ ਹੈ । ਤਖ਼ਤਪੋਸ਼ ਤਾਂ ਅੱਧੀ ਗਲੀ 
ਨੂੰ ਘੇਰੀ ਐਵੇ“ ਹੀ ਬਾਹਰ ਪਿਆ ਰਹਿੰਦਾ ਹੈ । ਉਸ ਤੇ ਇਕ ਮੱਲੀ ਜਿਹੀ ਚਾਦਰ 
ਵਿਛਾ ਦਿੱਤੀ ਗਈ ਹੈ । ਹਾਰਮੋਨੀਅਮ ਲਿਆ ਕੇ ਰੱਖ ਦਿੱਤਾ ਗਿਆ ਹੈ । ਦੋ ਇਕ 
ਫੁੱਲਾਂ ਦੇ ਹਾਰ ਵੀ ਵਿਖਾਈ ਦੇ ਰਹੇ ਹਨ। ਗੈਸ ਵੀ ਆ ਗਿਆ ਹੈ। 
ਗ਼ਲੀ ਜਗਮਗ ਹੋ ਜਾਂਦੀ ਹੈ, ਜਿਵੇ“ ਦਿਨ ਨਿਕਲ ਆਇਆ ਹੋਵੇ । ਪਤਾ ਨਹੀ ਅਜੇ 
ਹੌਰ ਕਿਤਨੇ ਦਿਨ ਕਥਾ ਹੋਵੇਗੀ । ਆਮ ਤੌਰ ਤੇ ਗਲੀ ਦੇ ਕੁੱਤੇ ਵੀ ਹਾਰਮੋਨੀਅਮ ਦੀ 
ਸਰ ਨਾਲ ਸੁਰ ਮਿਲਾ ਕੇ...ਉਸ ਸਮੇ' ਡੰਡੇ ਨਾਲ ਉਨ੍ਹਾਂ ਦੀ ਪੂਜਾ ਕੀਤ) ਜਾਂਦੀ ਹੈ । 


ਅੰਨ੍ਹੀ ਲਾਲਟੈਣ 27 


ਦਿਕ ਆਦਮੀ ਮੋਟਾ ਜਿਹਾ ਇਕ ਡੋਡਾ ਲੈ ਕੇ ਪਹਿਰਾ ਦਿੰਦਾ ਹੈ । ਚੰਗਾ ਹੈ । ਇਹ 
ਕੁੱਤੇ ਇਸੇ ਕਾਬਲ ਹਨ । ਜਦੋਂ' ਵੇਖੋਂ, ਮੈਨੂੰ ਆ ਕੇ ਗਦਾ ਕਰਦੇ ਰਹਿੰਦੇ ਹਨ । ਇਕ 
ਵਾਰ ਤਾਂ ਕੱਟ ਵੀ ਗਿਐ ਵਿਚਾਰੇ ਚੈਦੂ ਨੂੰ । ਚੋਦੂ ਦੀ ਮਾਂ ਮਰ ਗਈ ਹੈ । ਪਿਉ ਨੇ 
ਪੰਦਰਾਂ ਦਿਨ ਬਾਅਦ ਦੂਜੀ ਸ਼ਾਦੀ ਕਰ ਲਈ । ਚੈਦੂ ਦਾ ਹਾਲ ਵੀ ਰੁਣ ਇਨ੍ਹਾਂ 
ਕੁੱਤਿਆਂ ਵਰਗਾ ਹੈ । ਚਾਹੇ, ਜਿਸ ਦੇ ਦਰਵਾਜ਼ੇ ਅੱਗੇ ਪਿਆ ਰਹਿੰਦਾ ਹੈ । ਜੌ ਕੁਝ 
ਜਿਥੋ' ਮਿਲ ਜਾਏ ਖਾ ਲੈਦਾ ਹੈ । ਕਿਧਰੋ` ਇਕ ਫਟੀ ਪੁਰਾਣੀ ਪੋਥੀ ਉਸ ਦੇ ਹੱਥ 
ਲੱਗ ਗਈ ਹੈ । ਦਿਨ ਵਿਚ ਚੋਦੂ ਸ਼ਾਇਦ ਕੌਮ ਦੀ ਭਾਲ ਵਿਚ ਨਿਕਲਦਾ ਰੈ, ਜਾਂ 
ਪਤਾ ਨਹੀ ਭੀਖ ਰੀ ਮੰਗਦਾ ਹੋਵੇ ਦੂਜੇ ਮੁਹੱਲੇ ਵੱਲ ਜਾ ਕੇ । ਅਤੇ ਰਾਤ, ਹਰ ਦੂਜੇ- 
ਤੀਜੇ, ਆਪਣੀ ਪੋਬੀ ਲੋ ਕੇ ਆ ਜਾਂਦਾ ਹੈ ਅਤੇ ਮੇਰੇ ਨਾਲ ਜੁੜ ਕੇ ਬੈਠ ਜਾਂਦਾ ਹੈ । 
ਧੈਦਲੀ ਰੌਸ਼ਨੀ ਦੇ ਘੇਰੇ ਵਿਚ । ਚਾਰ-ਛੇ ਗਾਵਾਂ-ਮੱਭਾਂ ਵੀ ਬੈਠੀਆਂ ਰਹਿੰਦੀਆਂ ਹਨ । 
ਦੇਖਣ ਵਿਚ ਮੈਨੂੰ ਤਾਂ ਇਹ ਵੀ ਇਕ ਰਾਮਾਇਣੀ ਮੰਡਲੀ ਲੱਗਦੀ ਹੈ । 

ਇਕ ਦਿਨ ਚੈਦੂ ਇਸੇ ਤਰ੍ਹਾਂ ਹੀ ਬੈਠਾ ਸੀ ਕਿ ਉਸ ਦਾ ਪਿਓ ਆਇਆ । ਛੋਟੇ 
ਛੋਟੇ ਵਾਲ, ਲਾਲ ਲਾਲ ਅੱਖਾਂ ਪੁਰਾ ਕਸਾਈ ਲੱਗਦਾ ਸੀ । ਸਰਾਬ ਪੀਤੀ ਹੋਈ ਸੀ । 
ਆਉ'ਦਿਆਂ ਹੀ ਉਸ ਨੇ ਚੋਦ ਨੂੰ ਇੰਨੀ ਜ਼ੋਰ ਦੀ ਚੋਡ ਮਾਰੀ ਕਿ ਵਿਚਾਰੇ ਦੇ ਖੂਨ 
ਨਿਕਲ ਆਇਆ। ਉਸ ਨੇ ਸ਼ੇਰ ਵਾਂਗ ਗਰਜਦਿਆਂ ਹੋਇਆਂ ਕਿਹਾ, ਕਿਉ ਓਏ ਸਾਲੋਂ, 
ਹਰਾਮੀ ਦੇ ਪਿੱਦਲੋ, ਤੈਨੂੰ ਆਪਣੇ ਘਰ ਵਿਚ ਜਗ੍ਹਾ ਨਹੀਂ ਮਿਲਦੀ, ਜੋ ਇਥੇ ਮਰਨ 
ਆਉਦਾ ਹੈ । ਮੋਰੀ ਨੱਕ ਕਟਾ ਦਿੱਤੀ ਏ ਦੁਨੀਆਂ ਵਿਚ । ਘਰ ਚਲ ਫਿਰ ਦੇਖ, ਮੈ 
ਕਿਵੇ ਤੇਰੀ ਬੋਟੀ ਬੋਂਟੀ.. 

ਚੰਦੂ ਸ਼ਾਇਦ ਜਾਣਦਾ ਸੀ ਕਿ ਇਹ ਸਿਰਫ਼ ਧਮਕੀ ਹੀ ਨਹੀ” ਹੈ । ਉਹ ਨੱਸ 
ਗਿਆ । ਪਿਉ ਉਸ ਦੇ ਪਿੱਛੋ ਦੌੜਿਆ । ਕੁੱਤੇ ਪਿਉ ਦੇ ਪਿੱਛੇ ਦੌੜੇ । ਇਕ ਨੇ ਉਸ 
ਦੀ ਧੋਤੀ ਪਕੜ ਲਈ । ਪਿਤਾ ਰਾਮ ਮੂੰਹ ਦੇ ਭਾਰ ਡਿੱਗੇ । ਉਸ ਦੀ ਧੋਤੀ 
ਲੱਥ ਗਈ । 

ਫਿਰ ਚੈਦੂ ਕਈ ਮਹੀਨੇ ਦਿੱਸਿਆ ਨਹੀਂ” ! 

ਚੰਦੂ ਦੀ ਨਵੀ' ਮਾਂ ਬਹੁਤ ਜਵਾਨ ਅਤੇ ਖ਼ੂਬਸੂਰਤ ਹੈ । ਆਪਣੇ ਆਦਮੀ ਤੌ” 
ਕੁਝ ਨਹੀ', ਤਾਂ ਪੰਝੀ ਵਰ੍ਹੇ ਛੌਟੀ ਹੋਵੇਗੀ । ਕਿਤਨੀ ਹੀ ਵਾਰ ਦੋਹਾਂ ਨੂੰ ਇਕ ਠਿਆਂ 
ਜਾਂਦਿਆਂ ਵੇਖਿਆ ਹੈ । ਮਸਤ ਹਾਥੀ ਵਾਂਗ ਤੁਰੀ ਜਾ ਰਹੀ ਸੀ । ਕੀ ਸਮਝਦੀ ਹੈ ਉਹ 
ਇਸ ਬੁੱਢੇ ਠੇਰੇ ਚੰਦੂ ਦੇ ਪਿਓ ਨੂੰ । ਆਕੜ ਕੇ ਚਲਣ ਨਾਲ ਹਾਂ ਕੀ ਸਭ ਕੁਝ ਰੋ 
ਜਾਂਦਾ ਹੈ । ਚੰਦੂ ਦਾ ਪਿਓ ਸ਼ਰਾਬੀ ਹੈ ਠੀਕ ਹੈ, ਪਰ ਕੀ ਉਸ ਨਾਲ ਬੁੱਢਾ ਆਦਮੀ 
ਜਵਾਨ ਹੋ ਜਾਏਗਾ ? ਉਸ ਉਪਰ ਝੂਠ ਮੂਠ ਰੋਅਬ ਜਮਾਂਦਾ ਹੈ। ਇਕ ਦਿਨ ਬੜੇ 
ਗੁੱਸੇ ਨਾਲ ਭਰਿਆ ਆਇਆ । ਪਤਾ ਨਹੀ” ਕਿਥੋਂ ਮੁੜੇ ਸਨ ਦੋਵੇਂ । ਦੇਖੀ ਹੋਵੇਗੀ 
ਕੋਈ ਇਹੋ ਜਿਹੀ ਗੱਲ । ਕਹਿਣ ਲੱਗਾ ਦੇਖ ਚੰਪੀਆਂ, ਤ੍ਰੰ ਮੈਨੂੰ ਜਾਣਦੀ ਨੰਹੀ' ਅਜੇ, 

ਮੈ" ਤੇਰੀ ਮੰਡੀ ਕੱਟ ਲਵਾਂਗਾ । 

ਚੌਪੀਆ ਆਕੜ ਕੇ ਬੋਲੀ, "ਜ਼ਬਾਨ ਸੋਭਾਲ ਕੇ ਗੱਲ ਕਰ, ਬੜਾ ਆਇਆ ਮੰਡੀ 

ਬੱਟਣ ਵਾਲਾ । ਸੇਤ-ਮੋੱਤ ਦੀ ਮੁੰਡੀ ਹੈ ਨਾ, ਜੋ ਤੂੰ ਕੱਟ ਲਵੇਗਾ ।' 


28 ਸਮਕਾਲੀਨ ਹਿੰਦੀ ਕਹਾਣੀਆਂ 


ਚੰਦੂ ਦਾ ਪਿਓ ਤਿਲਮਿਲਾ ਗਿਆ, ਦੇਦ ਪੀਹ ਕੇ ਬੋਲਿਆ--ਗੁੱਜਾ ਨਾ ਦੁਆ, 
ਚਪੀਆ, ਟੌਗਾਂ ਚੀਰ ਦਿਆਂਗਾ । 

ਚੌਪੀਆ ਬੜੇ ਜੋਰ ਨਾਲ ਹੱਸੀ । ਅਜਿਹਾ ਹਾਸਾ ਮੈ” ਪਹਿਲਾਂ ਨਹੀ" ਸੁਣਿਆ 
ਸੀ । ਮੇਰੇ ਰੌਂਗਟੇ ਖੜੇ ਹੋ ਗਏ । ਫਿਰ ਚੌਪੀਆਂ ਦਾ ਚਿਹਰਾ ਵੀ ਚੁੜੇਲ ਜਿਹਾ 
ਹੋ ਗਿਆ, ਧੋਤੀ ਗੋਡਿਆਂ ਤੱਕ ਖਿੱਚਦੀ ਹੋਂਈ ਚੀਕ ਕੇ ਬੋਲੀ--ਲੈ ਚੀਰ ਟੋਗਾਂ, 
ਚੀਰ, ਆਪਣੇ ਪਿਓ ਦਾ ਜੋਮਿਆਂ ਏ ਤਾਂ । 

ਚੋਦੂ ਦੇ ਪਿਓ ਦਾ ਚਿਹਰਾ ਫਕ ਹੋ ਗਿਆ । ਉਸ ਦਿਨ ਇਕ ਪਲ ਵਿਚ ਕਿਤਨੇ 
ਹੀ ਰੋਗ ਉਸ ਦੇ ਚਿਹਰੇ ਤੇ ਆਏ ਅਤੇ ਗਏ । ਹਿੰਮਤ ਨਹੀ” ਹੋਈ ਕੁਝ ਵੀ ਕਰਨ 
ਦੀ । ਕਿਵੇ" ਹੈਦੀ, ਬੜੀ ਖਤਰਨਾਕ ਔਰਤ ਹੈ । ਉਸ ਦੀ ਇਕ ਤੋ ਵੱਧ 
ਮੁਸ਼ਟੈਡਿਆਂ ਨਾਲ ਆਸ਼ਨਾਈ ਹੈ । ਦੋਂ ਨੂੰ ਤਾਂ ਮੈ ਵੇਖਿਆ ਵੀ ਹੈ ਇਸੇ ਚਪੀਆ ਦੇ 
ਨਾਲ । ਬੜੇ ਤੱਕੜੇ ਜਵਾਨ ਸਨ ਦੋਵੇ', ਸਿਲ 'ਤੇ ਭੈਗ ਵਾਂਗ ਘੋਟ ਕੇ ਪੀ ਜਾਣ ਇਸ 
ਚੌਦੂਆ ਦੇ ਪਿਓ ਨੂੰ । 

ਚੈਪੀਆ ਇਸ ਵਾਰ ਹੋਰ ਵੀ ਜ਼ੋਰ ਨਾਲ ਹੱਸੀ--ਬਸ,..ਇਤਨੇ ਹੀ ਦਿਲ-ਗੁਰਦੇ 
ਤੇ ਟੈਗਾਂ ਚੀਰਨ ਚਲਿਆ ਸੀ ? ਨਾਮਰਦ...। 

ਚੰਦੂ ਦੇ ਪਿਓ ਨੇ ਸੱਜਾ ਹੱਥ ਘੁੰਮਾ ਕੇ ਇਕ ਜ਼ੌਰ ਦਾ ਥੱਪੜ ਚੌਪੀਆ ਨੂੰ 
ਮਾਰਿਆ । ਚੌਪੀਆ ਡਿੱਗਣ ਲੱਗੀ, ਪਰ ਸੰਭਲ ਗਈ ਅਤੇ ਜੈਗਲੀ ਬਿੱਲੀ ਵਾਂਗ 
ਉਛਲ ਕੇ ਉਸ ਨੇ ਆਪਣੇ ਆਦਮੀ ਦਾ ਮੁੰਹ ਨੌਚ ਲਿਆ ਪੱ ਇਸ ਤੋ` ਪਹਿਲਾਂ ਕਿ 
ਉਹ ਸੈਭਲ ਸਕੇ, ਚੋਪੀਆ ਦੇ ਦੇਦ ਉਸ ਦੇ ਖੱਬੇ ਮੋਢੇ ਦੇ ਮਾਸ ਵਿਚ ਖੁੱਭ ਚੁੱਕੇ 
ਸਨ । ਉਸ ਦੀ ਸਾਰੀ ਤੇਜ਼ੀ, ਸਾਰਾ ਗੁੱਸਾ ਹਵਾ ਹੈ ਗਿਆ । ਸਰੀਰ ਢਿੱਲਾ ਪੈ 
ਗਿਆ । ਦੰਦਾਂ ਦੀ ਪਕੜ ਕਸਦੀ ਗਈ । ਛੁਡਾਣਾ ਵੀ ਮੁਸ਼ਕਲ ਸੀ, ਚੇਪਾ ਉਸ ਦੀ 
ਪਿੱਠ ਵੱਲ ਸੀ । 

ਆਖਰ ਚੰਪਾ ਦੀ ਹੀ ਜਿੱਤ ਹੋਈ । ਹੁਣ ਉਹ ਅੱਗੇ ਅੱਗੇਂ ਜਾ ਰਹੀ ਸੀ, 
ਤੇ ਚੰਦੂ ਦਾ ਪਿਓ ਪਿੱਛੇ ਪਿੱਛੇ ਪੂਛ ਹਿਲਾਈ ਜਾ ਰਿਹਾ ਸੀ। ਚੋਪਾ ਦੇ ਮੱਥੇ 

'ਤੇ ਅਜੇ ਵੀ ਤਿਉੜੀਆਂ ਪਈਆਂ ਹੋਈਆਂ ਸਨ । ਉਹ ਫੁਕਾਰਦੀ ਹੋਈ ਬੋਲੀ, 

ਅੱਜ ਤੂ ਮੇਰੇ ਉਤੇ ਹੱਥ ਚੁੱਕਿਆ,..ਤੇਰੀ ਇਹ ਮਜਾਲ ! ਖਲ ਨਾ ਖਿੱਚਵਾ ਲਈ 
ਤਾਂ ਆਖੀ... 

ਕੀ ਕਹਿੰਦਾ ਚੰਦੂ ਦਾ ਪਿਓ, ਆਵਾਜ਼ ਦਬੀ ਸੀ । ਨੇਮ ਧਰਮ ਦੀਆਂ ਗੱਲਾਂ 
ਕਰਨ ਲੱਗਾ । ਬੋਲਿਆ--ਚੋਪੀਆ, ਇਹੀ ਧਰਮ ਹੈ ਤੇਰਾ ? ਤੇਰੇ ਪਿੱਛੇ ਸੈ ਚਦੂਆ 
_ ਨੂੰ ਗੁਆਇਆ,..। 

ਚੈਪਾ ਗੁੱਸੇ ਨਾਲ ਬੋਲੀ, "ਮੈ ਕਦੋ ਕਿਹਾ ਸੀ ਕਿ ਤੂੰ ਉਸ ਨੂੰ ਘਰੋਂ 
ਕੱਢ ਦੇ । ` 

--ਤੂੰ ਹੀ ਤਾਂ ਪਈ ਰਹਿੰਦੀ ਸੀ ਉਸ ਦੀ ਜਾਨ ਨੂੰ । 

---ਤੇਰੀਆਂ ਅੱਖਾਂ ਫੁੱਟ ਗਈਆਂ ਸਨ ? 

` ਫਿਰ ਉਹ ਅੱਗੇ ਵੱਧ ਗਏ ਅਤੇ ਮੈ” ਕੁਝ ਸੁਣ ਨਹੀ" ਸਕੀ । ਘਰ 'ਜਾ ਕੇ ਦੌਹਾਂ 


ਅੰਨ ਲਾਲਟੈਣ 29 


ਵਿਚ ਜ਼ਰੂਰ ਫਿਰ ਜ਼ੋਰ ਦਾ ਝਗੜਾ ਹੋਇਆ ਹੋਵੇਗਾ । ਭਈਏ ਦੀਆਂ ਗੱਲਾਂ ! ਚੈਪੀਆ 
ਇਕੱਲੀ ਕਾਫੀ ਹੈ ਉਸ ਦੇ ਲਈ । ਚੌਦੂ ਦਾ ਪਿਓ ਗੱਲਾਂ ਕਰਦਾ ਰਹਿ ਜਾਏਗਾ, 
ਚੋਪੀਆ ਸੱਚਮੁੱਚ ਇਕ ਦਿਨ ਹੈਜੀਏ ਨਾਲ ਉਸ ਦੀ ਮੁੰਡੀ ਕੱਟ ਲਏਗੀ । 

ਚੰਦੂ ਪਤਾ ਨਹੀ” ਕਿੱਥੇ ਮਰ ਖਪ ਗਿਆ । ਮਹੀਨੇ _ਬੀਤ ਗਏ । 
ਸਕੀਨਾ ਦੀ ਮਾਂ ਮਰ ਗਈ । ਰਾਇ ਬਹਾਦਰ ਹੀਰਾਲਾਲ ਦਾ ਤੋਤਾ ਮਰ ਗਿਆ । 
ਸ਼ੰਭੂ ਦੇ ਘਰ ਵਿਚ ਕੋਈ ਮਰੀ ਬਿੱਲੀ ਸੁੱਟ ਆਇਆ । ਕਾਮਤਾ ਦੇ ਘਰ ਵਿਚ ਚੌਰ 
ਵੜੇ ਅਤੇ ਜਲਦੀ ਵਿਚ ਆਪਣੀ ਹੀ ਥੈਲੀ ਭੁੱਲ ਗਏ, ਜਿਸ ਵਿਚ ਕਿਸੇ ਹੌਰ ਥਾਂ ਤੋ” 
ਚੁਰਾਇਆ ਹੋਇਆ ਨੇ” ਸੌ ਰੁਪਿਆ ਸੀ । ਰਾਮ ਸੈਜੀਵਨ ਦੀ ਧੀ ਕਿਸੇ ਦੁੱਧ ਵਾਲੇ 
ਦੇ ਨਾਲ ਨੱਸ ਗਈ । ਨੱਬੇ ਸਾਲ ਦੈ ਅਫ਼ੀਮਚੀ ਨੰਨ੍ਹੇ ਮੀਆਂ ਨੂੰ ਇਕ ਸੱਪ ਨੇ ਡੇਗ 
ਮਾਰਿਆ ਤੇ ਉਥੇ ਹੀ ਢੇਰ ਹੋ ਗਿਆ । ਕੁੱਤਿਆਂ ਨੂੰ ਨਸਾਣ ਦੇ ਪਿੱਛੇ ਹੈੱਡ ਕਲਰਕ 
ਮਥੁਰਾ ਬਾਬੂ ਦੀ ਛਤਰੀ ਟੁੱਟ ਗਈ । ਵਿਚਾਰੇ ਹਾਏ ਹਾਏ ਕਰਦੇ ਘਰ ਪਹੁੰਚੇ ਅਤੇ 
ਤਿੰਨ ਮਹੀਨੇ ਬਿਸਤਰੇ ਤੋਂ ਨਹੀ" ਉਠ ਸਕੇ । 

ਸਭ ਕੁਝ ਹੋਇਆ । ਮੈਂ ਵੇਖਿਆ, ਮੈ" ਸੁਣਿਆ । ਅਤੇ ਤੀਹ ਦਿਨ, ਬਾਰ੍ਹਾਂ 
ਮਹੀਨੇ, ਸਰਦੀਆਂ ਗਰਮੀਆਂ, ਬਰਸਾਤਾਂ, ਇਸੇ ਤਰ੍ਹਾਂ ਖਲੋਤੀ ਰਹੀ । ਹਾਂ ਮੋਰੀ 
ਗਰਦਨ, ਹਾਲਾਂ ਕਿ ਬੁੱਢਾਪੇ ਨਾਲ ਥੋੜ੍ਹੀ ਝੁਕ ਗਈ ਹੈ ਅਤੇਂ ਇਉ” ਜਾਪਦਾ ਹੈ, ਜਿਵੇ” 
ਉਪਰ ਤੋਂ` ਹੇਠਾਂ ਤੱਕ ਜੈਗ ਲੱਗ ਗਿਆ ਹੋਵੇ । 

ਇਕ ਦਿਨ ਦੀ ਗੱਲ ਹੈ। ਰਾਤ ਦੇ ਕੌਈ ਗਿਆਰ੍ਹਾਂ ਵਜੇ ਹੋਣਗੇ । ਕਈ ਦਿਨਾਂ ਤੋ 
ਝੜੀ ਲੱਗੀ ਹੋਈ ਸੀ । ਉਸ ਵਕਤ ਵੀ ਰਿਮਝਿਮ ਵਰਖਾ ਹੋ ਰਹੀ ਸੀ । ਮੈ” ਚੰਦੂ ਨੂੰ 
ਆਪਣੇ ਨੇੜਿਓ” ਜਾਂਦਿਆਂ ਵੇਖਿਆ । ਚੰਦੂ ਨੇ ਮੇਰੇ ਵੱਲ ਵੇਖਿਆ ਤੱਕ ਨਹੀਂ', ਜਿਵੇ” 
ਕਦੀ ਵੀ ਜਾਣ ਪਛਾਣ ਨਾ ਹੋਈ ਹੋਵੇ । ਆਪਣੇ ਸਾਥੀ ਨਾਲ ਗੱਲਾਂ ਕਰਦਾ ਟੁਰਿਆ 
ਜਾ ਰਿਹਾ ਸੀ । ਉਸ ਨੂੰ ਪਛਾਨਣ ਵਿਚ ਮੈਨੂੰ ਥੋੜ੍ਹਾ ਸਮਾਂ ਲੱਗਾ ਅਤੇ ਜਦੋ“ ਪਛਾਣਿਆਂ 
ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ । ਉਹ ਰਾਇ ਬਹਾਦੁਰ ਹੀਰਾਲਾਲ ਦਾ ਪੁੱਤਰ 
ਸੁਨੀਲ ਸੀ । ਸੁਨੀਲ ਅਤੇ ਚੰਦੂ ਦਾ ਕੀ ਸਾਥ ? ਰਾਇ ਬਹਾਦੁਰ ਹੀਰਾਲਾਲ ਦੀ 
ਉੱਚੀ ਹਵੇਲੀ ਇਸ ਗੱਲ ਦੀ ਸ਼ਾਨ ਹੈ । ਉਨ੍ਹਾਂ ਦੇ ਨਾਂ ਨਾਲ ਇਹ ਗਲੀ ਜਾਣੀ ਜਾਂਦੀ 
ਹੈ । ਬਹੁਤ ਅਮੀਰ ਆਦਮੀ ਹਨ । ਸਰਕਾਰ ਉਨ੍ਹਾਂ ਨੂੰ ਮੰਨਦੀ ਹੈ । ਹਰ ਰੋਜ਼ ਇਕ ਨਾ 
ਇਕ ਅੰਗਰੇਜ਼, ਵੱਡਾ ਹਾਕਮ ਫਿਟਨ ਤੇ ਚੜ੍ਹ ਕੇ ਉਨ੍ਹਾਂ ਦੇ ਘਰ ਖਾਣਾ ਖਾਣ ਆਉ'ਦਾ 
ਹੈ । ਟੋਕਰੀ ਪਹੌੋਚਾਣ ਵਿਚ ਵੀ ਰਾਏ ਬਹਾਦੁਰ ਸਾਹਿਬ ਕਦੀ ਭੁੱਲ ਨਹੀ ਕਰਦੇ । 
ਅੰਗਰੇਜ਼ ਬੜਾ ਦਿਲਦਾਰ ਆਦਮੀ ਹੁੰਦਾ ਹੈ । ਜਿਸ ਨੂੰ ਆਪਣਾ ਬਣਾ ਲੈਦਾ ਹੈ, 
ਬਣਾ ਲੈ'ਦਾ ਹੈ । ਜ਼ਿਲ੍ਹੇ ਵਿਚ ਕਿਧਰੇ ਕੋਈ ਠੇਕਾ ਹੋਂਵੇ, ਕਿਸੇ ਚੀਜ਼ ਦਾ ਠੇਕਾ ਹੋਵੇ, 
ਸਭ ਤੋ" ਪਹਿਲਾਂ ਹੱਕ ਉਸ ਤੇ ਰਾਏ ਬਹਾਦੁਰ ਹੀਰਾ ਲਾਲ ਦਾ ਹੈ, ਉਹ ਛੱਡ ਦੇਣ ਤਾਂ 
ਹੀ ਦੂਸਰੇ ਨੂੰ ਮਿਲ ਸਕਦਾ ਹੈ । ਤਾਂ ਹੀ ਤੇ ਇਤਨੀ ਲੱਛਮੀ ਹੈ ਉਨ੍ਹਾਂ ਦੇ ਘਰ ਵਿਚ । 
ਉਨ੍ਹਾਂ ਦਾ ਪੁੱਤਰ ਸੁਨੀਲ । ਉਸ ਦਾ ਅਤੇ ਚੈਦੂ ਦਾ ਕੀ ਮੋਲ, ਜਿਸ ਦੇ ਖਾਣੇ ਦਾ ਵੀ 
ਠਿਕਾਣਾ ਨਹੀ` । ਪਰ ਜਾਪਦਾ ਹੈ, ਦੋਹਾਂ ਵਿਚ ਬੜੀ ਦੋਸਤੀ ਹੈ । ਬਹੁਤ ਘੁਲ ਮਿਲ 
ਕੇ ਗੱਲਾਂ ਕਰਦੇ ਆ ਰਹੇ ਸਨ ਦੋਵੇ” । 


30 ਸਮਕਾਲੀਨ ਹਿੰਦੀ ਕਹਾਣੀਆਂ 


ਫਿਰ ਤਾਂ ਕਿੰਨੀ ਹੀ ਵਾਰ ਮੈਂ' ਦੋਹਾਂ ਨੂੰ ਇਕੱਠਿਆਂ ਵੇਖਿਆ । ਆਪਣੇ ਘਰ 
ਵਿਚ ਤਾਂ ਚੰਦੂ ਰਹਿੰਦਾ ਨਹੀ, ਫਿਰ ਇਥੇ ਕੀ ਕਰਨ ਆਉਦਾ ਹੈ ? ਲੱਗਦੈ, ਕਿਧਰੇ 
ਕਿਸੇ ਕੌਮ ਤੇ ਲੱਗ ਗਿਆ ਹੈ । ਸਰੀਰ ਵੀ ਹੁਣ ਉਹੋ ਜਿਹਾ ਸਿੱਧਾ ਸਾਦਾ ਨਹੀ` ਸੀ, 
ਕੁਝ ਕੁਝ ਆਪਣੇ ਪਿਓ ਦਾ ਪੁੱਤਰ ਹੋ ਚਲਿਆ ਹੈ । ਇਕ ਦਿਨ ਮੈ ਉਸ ਦੇ ਹੱਥ 
ਵਿਚ ਇਕ ਕਾਲੀ ਜਿਹੀ ਚਮਕਦੀ ਹੋਈ ਚੀਜ਼ ਵੇਖੀ । ਪਿਸਤੌਲ ਹੋਵੇਗੀ । 
ਆਪਣੇ ਪਿਓ ਨੂੰ ਮਾਰਨਾ ਚਾਹੁੰਦਾ ਹੈ ਕੀ ? ਪਰ ਪਿਓ ਨੂੰ ਮਾਰ ਕੇ ਕੀ ਕਰੇਗਾ, ਉਹ 
ਤਾਂ ਉੱਜ ਵੀ ਇਕ ਦੂਜੇ ਦੇ ਹਿਸਾਬ ਨਾਲ ਮਰ ਚੁੱਕੇ ਹਨ । ਪਤਾ ਨਹੀ ਕਿਸੇ ਨਾਲ 
ਆਸ਼ਕੀ ਹੋਵੇ । ਆਸ਼ਕੀ-ਮਸ਼ੂਕੀ ਦਾ ਮਾਮਲਾ ਟੇਢਾ ਹੁੰਦਾ ਹੈ । 

ਗਲੀ ਵਿਚ ਅੱਜ ਕਲ੍ਹ ਬੜੀ ਹਲਚਲ ਹੈ । ਨਾ ਦਿਨ ਦੇਖਣ ਨਾ ਰਾਤ, ਬੜਾ ਸ਼ੋਰ 
ਮਚਦਾ ਹੈ । ਆਸ ਪਾਸ ਦੀਆਂ ਗਲੀਆਂ ਵਿਚੋਂ` ਹੋਰ ਪਤਾ ਨਹੀ” ਕਿੱਥੋ" ਕਿੱਥੋ 
ਲੋਕ ਚਲੇ ਆਉਂਦੇ । ਔਰਤਾਂ ਵੀ, ਮਰਦ ਵੀ। ਸਾਰੇ ਝੰਡਾ ਲੈ ਕੇ ਨਿਕਲ ਪੈਂਦੇ ਹਨ । 
ਦੋ ਦੋ ਸੌ, ਚਾਰ ਚਾਰ ਸੰ। ਬੜੇ ਜੋਰ ਨਾਲ ਚਿਲਾਂਦੇ ਚੀਖਦੇ ਹਨ, ਗਲਾ ਵੀ ਨਹੀ' 
ਫਟਦਾ ! ਹਰ ਤੀਜੇ ਚੌਥੇ । ਇਕ ਦਿਨ ਬੜੇ ਜ਼ੋਰ ਦੀ ਹੋਲੀ ਜਲੀ । ਮੈ ਸਮਝਿਆ 
ਅੱਗ ਲੱਗ ਗਟੀ ਹੈ ਕਿੱਧਰੇ, ਇਤਨੀਆਂ ਉੱਚੀਆਂ ਉੱਚੀਆਂ ਲਪਟਾਂ ਉਠ ਰਹੀਆਂ 
ਸਨ । ਪਿੱਛੋ" ਪਤਾ ਲੱਗਾ, ਇਹ ਵੀ ਸਵਰਾਜੀ ਲੋਕਾਂ ਦਾ ਝੌਜਟ ਸੀ । ਵਿਲਾਇਤੀ 
ਕੱਪੜਾ ਸਾਰਿਆਂ ਦੇ ਘਰੋ ਕੱਢ ਕੇ ਅੱਗ ਲਾ ਦਿੱਤੀ । ਰਾਇ ਸਾਹਿਬ ਦੀਆਂ ਲੜਕੀਆਂ 
ਨੇ ਵੀ ਆਪਣੇ ਕੱਪੜੇ ਦੇ ਦਿੱਤੇ । ਘੱਟੋ ਘੱਟ ਪਿਤਾ ਦਾ ਖਿਆਲ ਕਰਕੇ ਉਨ੍ਹਾਂ ਨੂੰ 
ਅਜਿਹਾ ਨਹੀ` ਕਰਨਾ ਚਾਹੀਦਾ ਸੀ । ਗੋਰਿਆਂ ਨਾਲ ਉਨ੍ਹਾਂ ਦੀ ਅਜਿਹੀ ਦੌਦ-ਕਟੀ 
ਰੋਟੀ ਹੈ । ਵਿਗੜ ਜਾਣਗੇ ਤਾਂ ਕਿੱਥੋ ਬਰਸੇਗਾ ਇਹ ਸੌਨਾ । ਮੈ” ਤਾਂ ਵੇਖਦੀ ਹਾਂ, ਸਾਰੇ 
ਪਾਗ਼ਲ ਹੋਂ ਗਏ ਹਨ । ਚੌਗਾ ਮੰਤਰ ਫੂਕਿਆ ਹੈ ਇਨ੍ਹਾਂ ਸਵਰਾਜੀਆਂ ਨੇ ! ਚੰਦੂ ਵੀ 
ਸ਼ਾਇਦ ਸਵਰਾਜੀ ਹੈ । ਉਹ ਤਾਂ ਉੱਜ ਹੀ ਨੰਗਾ ਹੈ । ਪਰ ਸੁਨੀਲ ? 

ਉਹੀ ਹੋਇਆ, ਜਿਸ ਲਈ ਮੈ ਡਰ ਰਹੀ ਸੀ । ਰਾਇ ਬਹਾਦਰ ਸਾਹਿਬ ਨੇ 
ਸੁਨੀਲ ਨੂੰ ਘਰੋ` ਕੱਢ ਦਿੱਤਾ । ਪਤਾ ਨਹੀ”, ਵਿਚਾਰ' ਕਿੱਥੇ ਜਾਏਗਾ । ਪਰ ਇਹ 
ਤਾਂ ਪਹਿਲਾਂ ਹੀ ਸੋਚਣਾ ਸੀ । ਰੁਪਏ ਵਿਚ ਤਿੰਨ ਅਠਾਨੀਆਂ ਭੁਨਾਂਦਾ ਹੈ ਉਸ ਦਾ 
ਪਿਓ । ਬੜਾ ਨੱਕ ਰਗੜ ਕੇ ਇਹ ਸਾਰੀ ਮਾਇਆ ਜੋੜੀ ਹੈ । ਕਿਸੇ ਦਾ ਸੱਕਾ ਨਹੀ' ਹੈ 
ਉਹ, ਪੁੱਤਰ ਦਾ, ਨਾ ਪਿਓ ਦਾ । ਉਹ ਤਾਂ ਬਸ ਆਪਣੇ ਰੁਪਏ ਦਾ ਸੱਕਾ ਹੈ । 

ਉਂਸ ਦਿਨ ਦੀ ਗੱਲ ਹੈ, ਦੂਜੇ ਦਿਨਾਂ ਤੋਂ ਜ਼ਿਆਦਾ ਸ਼ੋਰ ਮੱਚ ਰਿਹਾ ਸੀ, ਬਹੁਤ 
ਜ਼ਿਆਦਾ । ਕੋਨ ਪਈ ਆਵਾਜ਼ ਸੁਣਾਈ ਨਹੀ' ਦਿੰਦੀ ਸੀ । ਜਾਪਦਾ ਹੈ, ਸ਼ਹਿਰ ਭਰ 
ਦੇ ਲੋਕੀ" ਇਥੇ ਹੀ ਜਮ੍ਹਾਂ ਹੋ ਗਏ ਸਨ । ਜ਼ੋਰ ਸ਼ੋਰ ਨਾਲ ਨਾਅਰੇ ਲੱਗ ਰਹੇ ਸਨ । 
ਘੋੜਿਆਂ ਦੀਆਂ ਟਾਪਾਂ ਵਜ ਰਹੀਆਂ ਸਨ । ਉਸ ਸ਼ੋਰ ਵਿਚ ਵੀ ਇਕ ਸੱਨਾਟਾ ਜਿਹਾ 
ਸੀ, ਜੋ ਮੈਨੂੰ ਕੇਨਾਂ ਵਿਚ ਵਜਦਾ ਸੁਣਾਈ ਦੇ ਰਿਹਾ ਸੀ । ਦੋ ਬੈਦੇ ਉਸ ਭੀੜ ਤੋ` ਵੱਖ 
ਮੋਰੇ ਨਾਲ ਲੱਗੇ ਖੜੇ ਸਨ ਅਤੇ ਜਲਦੀ ਜਲਦੀ ਬੋਲ ਰਹੇ ਸਨ । ਚੰਦੂ ਨੇ ਕਿਹਾ 
ਮੈ ਤਾਂ ਦੋ-ਇਕ ਨੂੰ ਮਾਰੇ ਬਿਨਾਂ ਨਹੀ” ਛੱਡਾਂਗਾ । 

ਸੁਨੀਲ ਨੇ ਸਮਝਾਇਆ--ਨਹੀ', ਇਸ ਤਰ੍ਹਾਂ ਨਾ ਕਰੀ” । ਬੇਮਤਲਬ ਸੌ-ਪੰਜਾਹ 


ਅੰਨ੍ਹੀ ਲਾਲਟੈਣ 31 


ਲੌਕਾਂ ਨੂੰ ਭੁੰਨਵਾਂ ਦੇਵੇਗਾ । ਤੇਰੀ ਇਕ ਪਿਟਪਿਟੀਆ ਨਾਲ ਕੀ ਹੋਵੇਗਾ । ਵੇਖਦਾ 
ਨਹੀ', ਇਥੋ” ਤੇ ਉਥੋ ਤੱਕ ਬੰਦੂਕਾਂ ਹੀ ਥੰਦੂਕਾਂ ਚਮਕ ਰਹੀਆਂ ਹਨ । ਹੱਤਿਆਰਿਆਂ 
ਲੇ ਕਿਰਚਾਂ ਵੀ ਲਾ ਰੱਖੀਆਂ ਹਨ । ਅੱਜ ਕੁਝ ਨਾ ਕ੍ਰਝ ਹੋ ਕੇ ਰਹੇਗਾ । 

ਚੰਦੂ ਨੇ ਕਿਹਾ--ਤੂੰ ਵੀ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਏ', ਸੁਨੀਲ ! ਅਜਿਹੇ 
ਸਮੋ ਇਹ ਸਭ ਕੁਝ ਨਹੀ` ਸੋਚਿਆ ਜਾਦਾ । 

ਸ਼ੋਰ ਹੋਰ ਨੇੜੇ ਆਉਦਾ ਜਾ ਰਿਹਾ ਸੀ, ਜਿਵੇ ਬੱਦਲ ਗਰਜ ਰਹੇਂ ਹੋਣ । 
ਹਵਾ ਬਦ ਹੋ ਗਈ ਸ। ਮੋਰਾ ਤਾਂ ਦਮ ਘੁੱਟਦਾ ਜਾ ਰਿਹਾ ਸੀ । ਇਸ ਲਈ 
ਵੀ ਕਿ ਅਜੇ ਦਿਨ ਸੀ ਅਤੇ ਆਪਣੀਆਂ ਅੰਨ੍ਹੀਆਂ ਅੱਖਾਂ ਵੀ ਮੰਨੂੰ ਨਹੀ ਮਿਲੀਆਂ 
ਸਨ । ਦਵੇਂ' ਫ਼ੌਜਾਂ ਹੁਣ ਸ਼ਾਇਦ ਆਹਮੋ-ਸਾਹਮਣੇ ਡੱਟ ਗਈਆਂ ਸਨ । ਇਕ- 
ਨ-ਇਕ ਦੀਵਾਰ ਦਾ ਫਟਣਾ ਜ਼ਰੂਰੀ ਸੀ । ਚੋਦੂ ਬੋਲਿਆ--ਚੱਲੋਂ, ਅਸੀ ਵੀ 
ਚਲੀਏ । ਅਤੇ ਜਾਂਦਿਆਂ ਜਾਂਦਿਆਂ ਚੀਕ ਕੇ ਬੋਲਿਆ--ਸੁਨੀਲ, ਸੁਨੀਲ, ਉਹ ਵੇਖ 
ਕਮਲੀ ਵੀ ਆਈ ਹੈ । 

ਸੁਨੀਲ ਨੇ ਹੜਬੜਾਂਦਿਆਂ ਹੋਇਆ ਕਿਹਾ--ਕਮਲੀ ! ਕਿੱਥੇ ? ਕਿੱਥੇ ? 

ਚੰਦੂ ਨੇ ਕਿਹਾ--ਉਹ ਸਾਹਮਣੇ । ਤੈਨੂੰ ਦਿੱਸਦਾ ਨਹੀ“ । ਨੀਲੀ-ਨੀਲੀ ਸਾੜ੍ਹੀ 
ਪਾਈ... 

ਬਾਪ-ਰੇ-ਬਾ੫ਪ ! ਰਾਇ ਬਹਾਦੁਰ ਹੀਰਾਲਾਲ ਦਾ ਤਾਂ ਦੋਮ ਹੀ ਨਿਕਲ ਜਾਏਗਾ । 
ਲੱਗਦਾ ਹੈ ਭਰਾ ਨੂੰ ਘਰੋ ਕੱਢ ਦਿੱਤੇ ਜਾਣ ਤੇ ਉਹ ਹੋਰ ਵੀ ਜ਼ੋਰ ਸ਼ੌਰ ਨਾਲ 
ਸਵਰਾਜੀਆਂ ਦਾ ਸਾਥ ਦੇਣ ਲੱਗੀ । ਨਾ ਪੁਛੋ, ਤੁਸੀ' ਜਨਾਨੀ ਦੀ ਜਾਤ, ਆਪਣੇ 
ਘਰ ਬੈਠੋ, ਤੁਹਾਡਾ ਇਸ ਹਨੌਰੀ ਤ੍ਰਫ਼ਾਨ ਵਿਚ ਕੀ ਕੇਮ । 

ਚੈਦੂ ਨੇ ਨੱਸਦਿਆਂ ਨੱਸਦਿਆਂ ਕਿਹਾ--ਕਮਲੀ ਨੂੰ ਕੁਝ ਹੋਇਆ ਤਾਂ, ਰੱਬ ਦੀ 
ਸੌਂਹ, ਮੈ ਭੇਰੀ ਇਕ ਵੀ ਨਹੀ` ਸੁਣਾਂਗਾ, ਸੁਨੀਲ । 

ਦੋ ਚਾਰ ਹੀ ਮਿੰਟ ਬੀਤੇ ਹੋਣਗੇ ਕਿ ਤੜ ਤੜ ਗੋਲੀਆਂ ਚਲਣ ਲੱਗੀਆਂ ਅਤੇ 
ਪਤਾ ਨਹੀ? ਕਿਤਨੀ ਢੇਰ ਤੱਕ ਚਲਦੀਆਂ ਰਹੀਆਂ । 

ਅਗਲੋਂ ਦਿਨ ਜ਼ਮੀਨ ਲਾਸ਼ਾਂ ਨਾਲ ਭਰੀ ਹੋਈ ਸੀ । ਗਲੀ ਵਿਚ ਅਭੇ ਆਸ- 
ਪਾਸ ਸਭ ਪਾਸੇ ਰੋਣਾ ਪਿੱਟਣਾ ਪਿਆ ਹੋਇਆ ਸੀ । ਘਰ ਵਾਲੋਂ ਮੁਰਦਿਆਂ ਦੇ ਉਸ 
ਢੇਰ ਵਿਚ ਟੇਢੀਆਂ ਮੇਢੀਆਂ ਪਈਆਂ ਲਾਸ਼ਾਂ ਨੂੰ ਬਚਾਂਦੇ ਹੋਏ, ਆਪਣੇਂ ਸਕੇ-ਸੈਬੈਧੀਆਂ 
ਨੂੰ ਢੂਡਦੇ ਫਿਰ ਰਹੇ ਸਨ । ਇੱਲਾਂ-ਕਾਂ ਇਧਰ-ਉਧਰ ਉੱਡ ਰਹੇ ਸਨ । ਕੁੱਤੇ ਵੱਖ 
ਆਪਣੀ ਤਾਕ ਝਾਕ ਵਿਚ ਲੱਗੇ ਸਨ। 

ਮਰਨ ਵਾਲਿਆਂ ਵਿਚ ਸੁਨੀਲ ਵੀ ਸੀ । ਰਾਇ ਬਹਾਦਰ ਹੀਰਾਲਾਲ ਘਰ 
ਨਿਕਲ ਕੇ ਹੀ ਨਹੀ` ਆਏ । ਸੁਨੀਲ ਦੀ ਮਾਂ ਛਾਤੀ ਪਿੱਟ ਪਿੱਟ ਕੇ ਰੋਂ ਰਹੀ ਸੀ । 
ਕਮਲੀ ਬੇਹੋਸ਼ ਪਈ ਸੀ । ਚੰਦੂ ਦੀ, ਸੁਣਿਆ, ਪੁਲਿਸ ਨੇ ਪਹਿਲਾਂ ਬਹੁਤ ਪਿਟਾਏ 
ਕੀਤੀ ਅਤੇ ਫਿਰ ਲਾਰੀ ਵਿਚ ਪਾ ਕੇ ਜੇਲ੍ਹ ਪੁਚਾ ਦਿਤਾ । 

ਹੁਣ ਤਾਂ ਗਲੀ ਵਿਚ ਸਭ ਪਾਸੇ ਸੈਨਾਟਾ ਹੈ, ਹਨੇਰਾ ਹੈ । ਮੈਨੂੰ ਵੀ ਤਾਂ ਕੱਟ ਕੇ 
ਸੁੱਟ ਦਿੱਤਾ ਗਿਆ ਹੈ, ਪਰ ਮੰ” ਖੁਸ਼ ਹਾਂ, ਮੋਰਾ ਚੋਲਾ ਵੀ ਕਿਸੇ ਕੌਮ ਆਇਆ । 


32 ਸਮਕਾਲੀਨ ਹਿੰਦੀ ਕਹਾਣੀਆਂ 


ਜਲੂਸ-ਵਲੂਸ ਸਭ ਬਦ ਹਨ ਅੱਜ ਕੱਲ੍ਹ । ਗੌਲੀਆਂ ਦੀ ਸ਼ਾਂ ਸ਼ਾਂ ਅਜੇ ਹਵਾ ਵਿਚ 
ਬਾਕੀ ਹੈ । ਲੋਕੀ` ਆਪਣੇ ਰੋਟੀ-ਦਾਲ ਵਿਚ ਜੀ ਜਾਨ ਨਾਲ ਲੱਗੇ ਹੋਏ ਹਨ । 
ਕਮਲੀ ਦਾ ਦਿਮਾਗ਼ ਖ਼ਰਾਬ ਹੋ ਗਿਆ ਹੈ । ਜਾਪਦਾ ਹੈ, ਕੁੰਜੀ ਕਿੱਧਰੇ ਢਿੱਲੀ ਪੇ 
ਗਈ ਹੈ । ਝੂਠੀ ਮੂਠੀ ਚੌ'ਕਦੀ ਰਹਿੰਦੀ ਹੈ ਸਾਰਾ ਦਿਨ । ਕਦੀ.ਸੂੰ ਤਿਆਂ ਸੂੰ ਤਿਆਂ 
ਉਠ ਕੇ ਬੈਠ ਜਾਂਦੀ ਹੈ ਅਤੇ ਪਤਾ ਨਹੀ' ਕੀ ਬੜਬੜਾਣ ਲੱਗਦੀ ਹੈ । ਇਕ ਦਿਨ ਤਾਂ 
ਗਰੀਬ ਦਾਸ ਦੈ ਖੂਹ ਵੱਲ ਨੱਸਦੀ ਜਾ ਰਹੀ ਸੀ । ਉਹ ਤਾਂ ਦੇਖ ਲਿਆ ਲੋਕਾਂ ਨੇ । 
ਜਾਂਪ ਹੋ ਰਿਹਾ ਹੈ ਘਰ ਦੀ ਸ਼ਾਂਤੀ ਲਈ । ਇਕ ਹਜ਼ਾਰ ਲੌਕਾਂ ਨੂੰ ਬ੍ਰਹਮ ਭੋਜ ਵੀ 
ਦਿੱਤਾ ਜਾਏਗਾ, ਅਜਿਹਾ ਸੁਣਿਆ ਹੈ । ਰਾਮ ਕਰਨ, ਵਿਚਾਰੀ ਠੀਕ ਹੋ ਜਾਏ, ਨਹੀ' 
ਭਾਂ ਜ਼ਿੰਦਗੀ ਕਿਵੇ' ਕੱਟੇਗੀ । 

ਕਦੀ ਕਦੀ ਕੋਈ ਹਵਾਈ ਜਹਾਜ਼ ਸ਼ੂਕਦਾ ਹੋਇਆ ਨਿਕਲਦਾ ਹੈ, ਤਾਂ ਬੱਚੇ 
ਬੁੱਢੇ ਜਵਾਨ, ਸਾਰੇ ਉਸ ਨੂੰ ਬੜੀ ਦੇਰ ਤੱਕ ਵੇਖਦੇ ਰਹਿੰਦੇ ਹਨ ਅਤੇ ਫਿਰ ਕਈ 
ਕਈ ਦਿਨ ਗਲੀ ਵਿਚ ਉਸੇ ਦੀ ਚਰਚਾ ਹੁੰਦੀ ਰਹਿੰਦੀ ਹੈ । ਕੋਈ ਆਖਦਾ ਹੈ, 
ਜਾਪਾਨੀ ਆਉਣ ਵਾਲੇ ਹਨ । ਆਵੇਗਾ, ਕੌਈ ਆਵੇਗਾ, ਅਜੇ ਤਾਂ ਭੁੱਖ ਮਰੀ ਆਈ 
ਹੋਈ ਹੈ । ਕਿਸੇ ਦੇ ਘਰ ਵਿਚ ਦੋਵੇ ਵਕਤ ਚੁਲ੍ਹਾ ਨਹੀ` ਬਲਦਾ ! ਸਾਰਿਆਂ ਨੂੰ ਤਾਂ 
ਵੇਖਦੀ ਹਾਂ ਆਉ'ਦਿਆਂ ਜਾਂਦਿਆਂ । ਕਮਰ ਝੁੱਕ ਗਈ ਹੈ । ਅੱਖਾਂ ਅੰਦਰ ਵੱਲ ਧਸ 
ਗਈਆਂ ਹਨ । ਹੱਡੀ ਹੱਡੀ ਨਿਕਲ ਆਈ ਹੈ । ਬੱਚੇ ਬੁੱਢੇ ਹੋ ਗਏ ਹਨ । ਨਾ ਖੇਡਦੇ 
ਹਨ, ਨਾ ਹੱਸਦੇ ਹਨ । ਸਾਰਾ ਦਿਨ ਸਿਗਰਟ-ਬੀੜੀ ਦੇ ਟੁੱਕੜੇ ਢੂਡਦੇ ਫਿਰਦੇ ਹਨ । 
ਰਾਮਕਲੀ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਜ਼ਹਿਰ ਦੇ ਕੇ ਫਾਂਸੀ ਲਾ ਲਈ । ਰਾਇ 
ਬਹਾਦੁਰ ਹੀਰਾ ਲਾਲ ਮਿਲਟਰੀ ਸਪਲਾਈ ਦਾ ਕਮ ਕਰਦੇ ਹਨ । ਪਰ ਇਕ ਆੜ੍ਹਤ 
ਵੀ ਤਾਂ ਹੈ ਉਨ੍ਹਾਂ ਦੀ । ਉਸ ਵਿਚ ਪਤਾ ਨਹੀਂ ਕੀ ਵੇਚਦੇ ਹੋਣਗੇ, ਬਦ ਪਈ ਹੋਵੇਗੀ । 
ਉਨ੍ਹਾਂ ਦਿਨਾਂ ਵਿਚ ਹੀ ਇਕ ਦਿਨ, ਦੋ ਨੌਜਵਾਨ ਆਪੋ ਵਿਚ ਗੱਲਾਂ 
ਕਰਦੇ ਆ ਰਹੇ ਸਨ । ਉਨ੍ਹਾਂ ਨੂੰ ਕੀ ਪਤਾ ਅਜਿਹੇ ਸਮਿਆਂ ਵਿਚ ਖੰਭਿਆਂ ਦੇ ਵੀ 
ਕੌਨ ਹੁਦੇ ਹਨ, ਸੈਭਲ ਕੇ ਗੱਲ ਕਰਨੀ ਚਾਹੀਦੀ ਹੈ । ਇਕ ਨੇ ਦੂਜੇ ਨੂੰ ਕਿਹਾ=- 
ਰਾਇ ਬਹਾਦੁਰ ਹੀਰਾਲਾਲ ਦੀਆਂ ਖੱਤੀਆਂ ਵੇਖੀਆਂ ਹਨ ਤ੍ਰੰ ? ਛੱਤ ਤੱਕ ਢੇਰ 
ਲੱਗਾ ਹੈ ਬੋਰੀਆਂ ਦਾ । ਤਿਲ ਰੱਖਣ ਦੀ ਜਗ੍ਹਾ ਨਹੀ । ਰਕਾਬਗੈਜ, ਨਿਨਾਵਾ, 
ਸ਼ਹਿਰਾਰਾਬਾਦੂ, ਜੈਤਪੁਰ, ਪਤਾ ਨਹੀ” ਕਿੱਥੇ ਕਿੱਥੇ । ਪਹਾੜ ਉਸਰਿਆ ਹੈ ਅਨਾਜ ਦਾ, 
ਪਹਾੜ... 

ਦੂਸਰੇ ਤੇ ਕੋਈ ਅਸਰ ਨਹੀ" ਹੋਇਆ, ਬੌਲਿਆ--ਸਭ ਗੋਰਿਆਂ ਦੀਆਂ 
ਉੱਡਾਈਆਂ ਹੋਈਆਂ ਗੱਲਾਂ ਹਨ । ਉਨ੍ਹਾਂ ਨੇ ਭਰ ਰੱਖੋ ਹਨ ਆਪਣੀ ਮਿਲਟਰੀ ਦੇ 
ਗੁਦਾਮ । 

ਪਹਿਲੇ ਨੇ ਕਿਹਾ--ਛੱਡ ਵੀ, ਸੈ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ 
ਹਾਂ... 

ਦੂਸਰੇ ਨੇ ਕਿਹਾ--ਦੇਖ ਆਇਆ ਹੈ' ਤਾਂ ਰਿਪੋਰਟ ਕਿਉ” ਨਹੀ' ਕਰ ਦਿੰਦਾ £ 

ਪਹਿਲੇ ਨੇ ਕਿਹਾਂ--ਰਿਪੌਰਣ ਤਾਂ ਮੈ ਹੁਣੇ ਕਰ ਦੇਵਾਂ ਅਤੇ ਚਲ ਕੇ ਪਕੜਵਾ ਵੰ। 


ਅੰਨ੍ਹੀ ਲਾਲਟੈਂਣ 33 


ਦੇਵਾਂ, ਪਰ ਕੋਈ ਸੁਣਨ ਵਾਲਾ ਵੀ ਤਾਂ ਹੋਵੇ । ਸਾਰੇਂ ਇਕੋਂ ਬੈਲੀ ਦੇ ਚੱਟੇ ਬੱਟੇ ਹਨ । 
ਮੇਰੋ ਤੋਰੇ ਮੋਰਨ ਜੀਣ ਦੀ... 

ਦਰਸਰੇ ਨੇ ਗੱਲ ਕੱਟਦਿਆਂ ਕਿਹਾ--ਤਾਂ ਫਿਰ ਬੈਠ ਚੁੱਪ ਜਾਪ ਹੈ। ਬਿ ਭ- 
ਮੁਠ ਆਪਣਾ ਅਤੇ ਦੂਜਿਆਂ ਦਾ ਖ਼ੂਨ ਸਾੜਦਾ ਹੈਂ । ਖੱਤੀਆਂ ਮੈ ਨਹੀ' ਵੇਖੀਆਂ, 
ਹਵੇਲੀਆਂ ਵੇਖੀਆਂ ਹਨ, ਨਵੀਆਂ ਨਵੀਆਂ, ਜੋ ਰਾਇ ਬਹਾਦਰ ਸਾਹਿਬ ।ਇਕ_ਤੋ” 
ਬਾਅੱਦ ਇਕ ਖਰੀਦਦੇ ਜਾ ਰਹੇ ਹਨ । 

ਮੈਨੂੰ ਕੀ ਪਤਾ ! ਸੇ ਤਾਂ ਬਸ ਇਕ ਲਾਲਟੈਣ ਹਾਂ, ਅੰਨ੍ਹੀ ਲਾਲਟੈਣ । ਖਲੌਤੀ 
ਰਹਿੰਦੀ ਹਾਂ । ਰੌਸ਼ਨੀ ਵੀ ਹੁਣ ਕਿੱਥੇ ਹੈ ਮੇਰੇ ਅੰਦਰ । ਪਰ ਹਾਂ, ਆਪਣੀਆਂ ਇਹਨਾਂ 
ਫੁੱਟੀਆਂ ਅੱਖਾਂ ਨਾਲ ਵੀ ਸੁੱਤੀਆਂ ਰਾਤਾਂ ਨੂੰ ਠੇਲ੍ਹਿਆਂ 'ਤੇ ਬੋਰੀਆਂ ਢੱ`ਦੀਆਂ ਵੇਖੀਆਂ 
ਹਨ । ਜਾਂਦੀਆਂ ਹੋਣਗੀਆਂ ਜਿਥੇ ਜਾਂਦੀਆਂ ਹੋਣਗੀਆਂ । 

ਜੋ ਵੀ ਹੋਵੇ, ਰਾਏ ਬਹਾਦੁਰ ਸਾਹਿਬ ਤੇ ਲੱਛਮੀ ਜੀ ਦੀ ਬੜੀ ਕਿਰਪਾ ਹੈ । 
ਜਿਸ ਚੀਜ਼ ਨੂੰ ਹੱਥ ਲਾਂਦੇ ਹਨ, ਸੋਨਾ ਬਣ ਜਾਂਦੀ ਹੈ । ਸੁਨੀਲ ਅਤੇ ਕਮਲੀ ਦੀ 
ਕਰਨੀ ਨਾਲ ਸਾਹਿਬ ਲੋਕ ਉਖੜ ਗਏ ਸਨ, ਉਨ੍ਹਾਂ ਤੋ ਦੌ-ਇਕ ਮਹੀਨੇ ਨਾ ਕੋਈ 
ਮੁਜਰਾ ਹੋਇਆ ਨਾ ਕਿਸੇ ਸਾਹਿਬ ਮੋਮ ਦੀ ਸ਼ਕਲ ਵਿਖਾਈ ਦਿੱਤੀ । ਪਰ ਫਿਰ -ਕੀ 
ਕਹਿਣਾ ਰਾਇ ਬਹਾਦੁਰ ਸਾਹਿਬ ਦਾ, ਗੱਲ ਕੀ ਕਰਦੇ ਹਨ, ਮਿਸ਼ਰੀ ਘੋਲਦੇ ਹਨ, 
ਉਨ੍ਹਾਂ ਨੇ ਫਿਰ ਸਭ ਕੁਝ ਪਹਿਲਾਂ ਵਰਗਾ ਜਮਾ ਲਿਆ । 

ਇਸੇ ਤਰ੍ਹਾਂ ਤਿੰਨ-ਚਾਰ ਵਰ੍ਹੋ ਬੀਤ` ਗਏ । ਕਿਸੇ ਨੇ ਜੋਲ੍ਹ ਦੀ ਹਵਾ ਖਾਧੀ, ਕਿਸੇ 
ਦੇ ਹੱਥ ਪੈਰ ਟੁੱਟੇ, ਕਿਸੇ ਨੌ ਦਰੱਖਤ ਦੀਆਂ ਛਿੱਲਾਂ ਖਾ ਕੇ ਆਪਣੀ ਜਾਨ ਬਚਾਈ, 
ਕਿਸੇ ਨੇ ਆਪਣਾ ਸਰੀਰ ਵੇਚਿਆ, ਰਾਇ ਬਹਾਦੁਰ ਹੀਰਾਲਾਲ ਆਪਣਾ ਉਹੀ ਜਾਦੂ 
ਦਾ ਦਰੱਖਤ ਹਿਲਾਂਦੇ ਅਤੇ ਰੁਪਿਆ ਬਟਰਦੇ ਰਹੇ ਅਤੇ ਅੱਜ ਤਿੰਨ-ਚੌਥਾਈ ਸ਼ਹਿਰ ਦੇ 
ਮਾਲਕ ਹਨ | 

ਫਿਰ ਇਕ ਦਿਨ ਬੜੇ ਜ਼ੋਰ ਦਾ ਜਸ਼ਨ ਮਨਾਇਆ ਗਿਆ । ਸ਼ਹਿਰ ਵਿਚ ਜਗ੍ਹਾ 
ਜਗ੍ਹਾ ਪ੍ਰਭਾਤ ਫੇਰੀਆਂ ਨਿਕਲੀਆਂ । ਛੋਟੇ ਵੱਡੇ ਜਲ੍ਹਸ ਨਿਕਲੇ । ਜਿਧਰ ਵੇਖੇ. ਤਿਰੌਗੇ 
ਝੇਡੇ ਦੀ ਬਹਾਰ । (ਚੰਦੂ ਵੀ ਵੱਡਾ ਜਿਹਾ ਇਕ ਝੰਡਾ ਲਈ ਇਧਰ ਉਧਰ ਫੂਦਕਦਾ 
ਹੋਇਆ ਘੁੰਮ ਰਿਹਾ ਸੀ ।) ਕਿੱਧਰੇ ਫਾਟਕ ਬਣ ਰਹੇ ਹਨ, ਕਿੱਧਰੇ ਬਦਨਵਾਰ ਸਜਾਏ 
ਜਾ ਰਹੇਂ ਹਨ, ਕਿੱਧਰੇ ਹਵਨਕੁਡ ਬਣ_ਰਿਹਾ ਹੈ, ਕਿੱਧਰੇ ਵੇਦ ਪਾਠ ਹੋ ਰਿਹਾ_ ਹੈ, 
ਕਿੱਧਰੇ ਜਲਸੇ ਦੀ ਸਟੇਜ ਬਣ ਰਹੀ ਹੈ । ਲੌਕਾਂ ਦੇ ਚਿਹਰੇ ਜਗਮਗਾ ਰਹੇ ਜਨ, 
ਸਾਰੇ ਪਾਸੇ ਇਕ ਬਿਜਲੀ ਜਿਹੀ ਦੌੜ -ਰਹੀ ਹੈ । ਹੋਰ ਤਾਂ ਹੋਰ, ਇਸੇ ਹੱਲੋਂ ਵਿਚ 
ਮੇਰਾ ਵੀ ਕਾਇਆ ਕਲਪ ਹੋ ਗਿਆ । ਹੇਠਾਂ ਤੋਂ ਉਪਰ ਤੱਕ ਮੇਰੇ ਸਰੀਰ ਵਿਚ ਸੈਧੂਰ 
ਦਾ ਲਾਲ ਸੁਰਖ ਰੋਗ ਪੇਤ ਦਿੱਤਾ । ਮੋਰੀ ਵੀ ਨਵੀਂ ਜ਼ਿੰਦਗੀ ਸ਼ੁਰੂ ਹੋਈ ।. 

ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ । ਸਾਹ ਅੰਦਰ ਸਮਾ ਨਹੀ” ਰਹੀ ਹੈ । 
ਅੱਖਾਂ ਤੈਰ ਰਹੀਆਂ ਹਨ । ਅੱਜ ਦੇ ਇਸ ਦਿਠ ਵਿਚ ਮੋਰਾ ਵੀ ਥੋੜ੍ਹਾ ਜਿਹਾ ਹੱਥ ਹੈ । 
ਸਾਰਿਆਂ ਦੇ ਅੰਦਰ ਇਕ ਖੁਸ਼ੀ ਦੀ ਲਹਿਰ ਜਿਹੀ ਦੌੜ ਰਹੀ ਹੈ । ਪਰ ਪੁਰਾਣੀਆਂ 
ਗੱਲਾਂ ਮੈ ਭੁੱਲਾਂ ਤਾਂ ਕਿਵੇ` ਭੁੱਲਾਂ ! ਇਥੋ” ਚਾਰ ਕਦਮਾਂ ਤੇ ਸੁਨੀਲ ਉਸ ਦਿਠ ਗੋਲੀ 


34 ਸਮਕਾਲੀਨ ਹਿੰਦੀ ਕਹਾਣੀਆਂ 


ਖਾ ਕੇ ਮਰ ਗਿਆ, ਪਰ ਰਾਇ ਬਹਾਦੁਰ ਹੀਰਾਲਾਲ ਬਾਹਰ ਨਹੀ ਨਿਕਲੇ ਅਤੇ ਨਾ 
ਸ਼ਾਇਦ ਇਕ ਅੱਥਰੂ ਉਨ੍ਹਾਂ ਦੀਆਂ ਅੱਖਾਂ ਵਿਚੋ ਨਿਕਲਿਆ । ਅੱਜ 'ਉਹ ਰਾਇ 
ਬਹਾਦੁਰ ਆਜ਼ਾਦੀ ਦਾ ਜਸ਼ਨ ਮਨਾਉਣ ਵਿਚ ਸਭ ਤੇ“ ਅੱਗੇ ਸਨ । ਬਾਰੀਕ ਖਾਦੀ 
ਦੀ ਦੁੱਧ ਸਫੈਦ ਧੋਤੀ, ਉਹੋ ਜਿਹਾ ਹੀ ਬਾਰੀਕ ਕੁੜਤਾ, ਅਤੇ ਗਾਂਪੀ ਟੋਪੀ । ਸਭ ਤੋ” 
ਅੱਗੇ ਅੱਗੇ ਦੌੜ ਰਹੇ ਸਨ । ਜਿਥੇ ਲੋੜ ਹੋਵੇ, ਉੱਥੇ ਵੀ । ਉਨ੍ਹਾਂ ਦੀਆਂ ਤਿੰਨੋਂ` ਮੋਟਰਾਂ 
ਵੱਖ ਦੌੜਦੀਆਂ ਦੌੜਦੀਆਂ ਬੇਦਮ ਹੋਈਆਂ ਜਾ ਰਹੀਆਂ ਸਨ । ਮੈ ਸੁਣਿਆ ਕਿ ਸਾਰੇ 
ਸ਼ਰਿਰ ਵਿਚ ਸੈਕੜੇ ਫਾਟਕ ਬਣਾਏ ਜਾ ਰਹੇ ਸਨ । ਇਕ ਤੋਂ` ਵੱਧ ਇਕ ਕੀਮਤੀ, ਇਕ 
ਤੋ` ਇਕ ਸੁਦਰ । ਇਕ ਫਾਟਕ ਚਾਂਦੀ ਦੇ ਭਾਂਡਿਆਂ ਦਾ ਮੇਰੇ ਤੋ` ਕੁਝ ਦੂਰੀ ਤੇ ਤਿਆਰ 
ਕੀਤਾ ਜਾ ਰਿਹਾ ਸੀ । ਰਾਇ ਬਹਾਦਰ ਹੀਰਾਲਾਲ ਦੀ ਗਲੀ ਦਾ ਮੁਖ ਦੁਆਰ । 
ਪੰਝੀ-ਤੀਹ ਆਦਮੀ ਸਵੇਰੇ ਤੋ ਹੀ ਉਸ ਵਿਚ ਲੱਗੇ ਸਨ । ਉਨ੍ਹਾਂ ਦੇ ਮੂੰਹੋਂ ਹੀ ਮੈ” 
ਸੁਣਿਆ ਕਿ ਰਾਤ ਨੂੰ ਰਾਇ ਬਹਾਦੁਰ ਸਾਹਿਬ ਦੀ ਹਵੇਲੀ ਤੇ ਯਾਰ੍ਹਾਂ ਸੌ ਆਦਮੀਆਂ 
ਦਾ ਖਾਣਾ ਹੋ ਰਿਹਾ ਹੈ । ਆਉਂਦੇ ਜਾਂਦੇ ਲੌਕੀ' ਉਨ੍ਹਾਂ ਦੀ ਸ਼ਲਾਘਾ ਕਰ ਰਹੇ ਸਨ-- 
ਸ਼ੇਰ ਦਾ ਕਲੋਜਾ ਹੈ । ਕਿਵੇ ਪਾਣੀ ਦੀ ਤਰ੍ਹਾਂ ਪੈਸਾ ਵਹਾ ਰਿਹਾ ਹੈ, ਹੋਰ ਕੌਣ ਮਾਈ 
ਦਾ ਲਾਲ ਕਰੇਗਾ । ਖ਼ਜ਼ਾਨਾ ਖੌਲ੍ਹ ਦਿੱਤਾ ਹੈ, ਕਰੋ ਜਿਤਨਾ ਖਰਚ ਕਰਨਾ ਹੋਵੇ । ਪੈਸੇ 
`_ਦੀ ਚਿੰਤਾ ਨਾ ਕਰੋਂ, ਕੈਮ ਅਜਿਹਾ ਹੋਣਾ ਚਾਹੀਦਾ ਹੈ ਕਿ ਸ਼ਹਿਰ ਵਾਲੋਂ ਵੇਖਦੇ ਰਹਿ 
ਜਾਣ । ਇਹ ਦਿਨ ਵਾਰ ਵਾਰ ਥੋੜ੍ਹਾ ਹੀ ਆਉਂਦਾ ਹੈ । ਲੱਛਮੀ ਵੀ ਆਦਮੀ ਦੇਖ ਕੇ 
ਹੀ ਕਿਸੇ ਦੇ ਘਰ ਜਾਂਦੀ ਹੈ । ਉਹ ਕਿਉ ਨਾ ਕਰੇ ਭਰਾਵਾ, ਇਸੇ ਆਜ਼ਾਦੀ ਦੇ 
ਪਿੱਛੇ ਤਾਂ ਉਸ ਆਪਣਾ ਹੀਰੇ ਜਿਹਾ ਪੁੱਤਰ ਗੁਆਇਆ ਹੈ, ਧੀ ਪਾਗਲ ਹੋਈ, ਉਹ ਵੱਖ । 

ਮੈ“ ਹੈਰਾਨ ਹਾਂ, ਲੋਕਾਂ ਨੂੰ ਕੁਝ ਯਾਦ ਕਿਉਂ ਨਹੀ ਰਹਿੰਦਾ । ਆਪਣੇ ਇਨ੍ਹਾਂ 
ਕੰਨਾਂ ਨਾਲ ਮੈ' ਰਾਇ ਬਹਾਦਰ ਸਾਹਿਬ ਦੇ ਲਈ ਗੈਦੀਆਂ ਤ` ਗੈਦੀਆਂ ਗਾਲ੍ਹਾਂ 
ਸੁਣੀਆਂ ਹਨ । ਅੱਜ ਉਨ੍ਹਾਂ ਦੀ ਤਾਰੀਫ਼ ਕਰਦਿਆਂ ਲੋਕ ਥੱਕਦੇ ਨਹੀ" । 

ਫਿਰ ਪਤਾ ਨਹੀ ਕਿਤਨੇ ਦਿਨ ਬੀਤ ਗਏ, ਜਾਂ ਕਿਤਨੀਆਂ ਸਦੀਆਂ ਬੀਤ 
ਗਈਆਂ, ਮੇਰੇ ਵਾਸਤੇ ਸਭ ਬਰਾਬਰ ਹਨ । ਸੁਣਿਆ ਹੈ, ਅੱਜ ਫਿਰ ਕੋਈ ਵੱਡਾ ਜਲਸਾ 
ਹੈ, ਦਸਵੀ' ਕਿ ਪੰਦਰ੍ਹਵੀ' ਵਰ੍ਹੋਗੈਢ । ਮੈ ਪੁੱਛਿਆ, ਕਿਸ ਗੱਲ ਦੀ, ਤਾਂ ਉਹ ਮੇਰਾ 
ਮੁੰਹ ਵੇਖਣ ਲੱਗੇ । ਕੋਈ ਕਿੱਥੋ` ਤੱਕ ਯਾਦ ਵੀ ਰੱਖੋ, ਰੋਜ਼ ਹੀ ਭੌੱਪੂ ਚਿੰਘਾੜਦਾ 
ਰਹਿੰਦਾ ਹੈ । ਮੈ“ ਇਸੇ ਸੋਚ ਵਿਚ ਸੀ ਕਿ ਚੰਦੂ ਮੇਰੇ ਕੌਲ ਆ ਕੇ ਖਲੋ ਗਿਆ । ਦੇਖਣ 
ਲੱਗਾ, ਸਭ ਕੁਝ ਜੋ ਹੋ ਰਿਹਾ ਸੀ । ਉਸ ਵੱਲ ਕਿਸੇ ਨੇ ਨਹੀ ਵੇਖਿਆ । ਫਿਰ ਉਹ 
ਮੇਰੇ ਨਾਲ ਜੁੜ ਕੇ ਖਲੋਂ ਗਿਆ । ਸੈ` ਉਸ ਦੀ ਬੁੱਢੀ ਸਾਥਣ ਜੋ ਹੋਈ 1 

--ਦੇਖ ਰਹੀ ਹੈ' ? 

--ਦੇਖ ਰਹੀ ਹਾਂ । 

--ਕੀ ਦੇਖ ਰਹੀ ਹੈਂ ? 

--ਦੇਖ ਰਹੀ ਹਾਂ ਕਿ ਲੋਕ ਤੈਨੂੰ ਨਹੀ” ਵੇਖਦੇ । 

--ਤੈਨੂੰ ਤਾਂ ਹੋਵੇਗੀ ਯਾਦ ਅਗਲੀਆਂ ਗੱਲਾਂ ਦੀ ? 

--ਯਾਦ ਕੀ ਹੋਂਦੀ ਹੈ ਚੰਦੂ ? ' 


ਅੰਨ੍ਹੀ ਲਾਲਣੈਣ 35 


--ਜੈਂ ਕਿਸੇ ਨੂੰ ਨਾਂ ਰਹੇ ਉਹੀ ਯਾਦ ਹੈ । 

--ਮੈ” ਤਾਂ ਚਿੜ੍ਹਾ ਰਹੀ ਸਾਂ ਤੈਨੂੰ। ਮੇਰੇ ਕੌਲ ਯਾਦਾਂ ਤੈ" ਬਿਨਾਂ ਹੌਰ ਹੈ ਹੀ ਕੀ ? 

--ਇੱਥੈ ਕੌਲ ਹੀ ਸੁਨੀਲ ਨੂੰ ਗੌਲੀ ਲੱਗੀ ਸੀ । 

--ਰਾਂ । 

--ਅੰਤੇ ਇਥੋਂ ਹੀ, ਥੋੜ੍ਹੀ ਅੱਗੇ, ਗੋਰਿਆਂ ਨੇ ਕਮਲੀ ਨੂੰ... 

---ਕੌਈ ਦਾਗ਼ ਧੱਥਾ ਨਹੀ ਠਹਿਰਦਾ, ਮਿੱਟੀ ਸਾਰਿਆਂ ਨੂੰ ਖਾ ਜਾਂਦੀ ਹੈ । 

--ਮੋ ਕੌਣ ਹਾਂ ? 

-=ਸੰ' ਲਾਲਣੈਣ ਹਾਂ । 

--ਨੋਹੀ” ਨਹੀ” ਮੈ' ਕੌਣ ਹਾਂ ? 

--ਤੁ ਇਕ ਚੀਥੜਾ ਹੈ' । ਚੀਥੜਾ ਬੇੜੇ ਕੈਮ ਦੀ ਚੀਜ਼ ਹੈ । 

--ਫਿਰ ਲੋਕੀ' ਉਸ ਨੂੰ ਸੁੱਟ ਕਿਉ' ਦਿੰਦੇ ਹਨ ? 

--ਇਸ ਲਈ ਕਿ ਘਰ ਵਿਚ ਚੀਥੜਾ ਰੱਖਣਾ, ਦਲਿੱਦਰ ਦੀ ਨਿਸ਼ਾਨੀ ਹੈ । 

--ਝੰਡਾ ਵੀ ਤਾਂ ਇਕ ਚੀਥੜਾ ਹੈ । 
`__ --ਕਿਹੋਂ ਜਿਹੀ ਗੱਲ ਕਰਦਾ ਹੈ“ ਤੂੰ । ਝੰਡੀ ਕਦੀ ਚੀਥੜਾ ਨਹੀ ਹੁੰਦਾ, ਉਸ ਨੂੰ 
ਵਾਰੋ ਵਾਰ ਸੁੱਟ ਕੇ ਵਾਰ ਵਾਰ ਚੁੱਕ ਲਿਆ ਜਾਂਦਾ ਹੈ । 

--ਅੰੱਜ ਦਾ ਦਿਨ ਵੀ ਕਿਹੋ ਜਿਹਾ ਹੈ । ਮੈ” ਧੁੱਪ ਵਿਚ ਖੜਾ ਹਾਂ, ਪਰ ਮੇਰੀ 
ਪਰਛਾਈ` ਨਹੀ” ਪੈ ਰਹੀ ਕਿੱਧਰੇ । 

--ਪਾਗ਼ਲ ਹੋਇਆ ਏ', ਵੇਖਦਾ ਨਹੀ, ਸੂਰਜ ਤੇਰੇ ਸਿਰ ਤੇ ਚਮਕ 
ਰਿਹਾ ਹੈ । 

ਚੋਦ ਨੂੰ ਮੈ ਬਹੁਤ ਪਿਆਰ ਕਰਦੀ ਹਾਂ.। ਬਹੁਤ ਚੋਗਾ ਲੜਕਾ ਹੈ । ਬੜਾ ਮਜ਼ਾ 
ਆ ਰਿਹਾ ਸੀ, ਉਸ ਨੂੰ ਚਿੜ੍ਹਾਉਣ ਵਿਚ । ਮੈ ਕਹਿਣਾ ਚਾਹੁੰਦੀ ਸੀ ਕਿ ਇਸ ਵਿਚ 
ਬੁਰਾ ਮੰਨਣ ਦੀ ਉੱਜ ਕੋਈ ਗੱਲ ਨਹੀ“ ਹੈ । ਦੇਸ਼ ਨੂੰ ਜਦੋ ਸਿਪਾਹੀਆਂ ਦੀ ਲੌੜ ਸੀ, 
ਤਦ ਤੇਰੀ ਪੁੱਛ ਗਿੱਛ ਸੀ, ਅੱਜ ਤਾਂ ਇਸ ਰੌਗੀਨ ਤਿਉਹਾਰ ਦੀ ਕਾਮਯਾਬੀ ਦੇ ਲਈ 
ਕੁਝ ਦੂਸਰੇ ਹੀ ਲੋਕਾਂ ਦੀ ਲੋੜ ਹੈ, ਜੋ ਭੇਡਾਂ ਦੀ ਤਰ੍ਹਾਂ ਨਕਲਾਂ ਉਤਾਰ ਸਕਦੇ ਹਨ, 
ਡਰ੍ਹਾਂ ਤਰ੍ਹਾਂ ਚੀਆਂ ਆਵਾਜ਼ਾਂ ਗਲੋਂ ਵਿਚੋ ਕੱਢ ਸਕਦੇ ਹਨ, ਜੋ ਚੌਗੇ ਬਹਿਰੂਪੀਏ ਹਨ, 
ਚੰਗੇ ਬਾਜ਼ੀਗਰ, ਉਨ੍ਹਾਂ ਨਾਲ ਹੀ ਤਾਂ ਉਤਸਵ ਸਜੋਗਾ । ਰੁੱਖੋ-ਫਿੱਕੇ ਸਿਪਾਹੀ ਲੈ ਕੇ 
ਅਸੀ` ਕੀ ਕਰਾਂਗੇ । 

ਇਹੀ ਕੁਝ ਮੈ ਚੋਢ੍ਰ ਨੂੰ ਕਹਿਣਾ ਚਾਹੁੰਦੀ ਸੀ, ਪਰ ਪਾਗਲ ਉੱਸ ਤੱ 
ਪਹਿਲਾਂ ਹੀ _ਚਲਾ ਗਿਆ, ਭੈ ਮੈ ਕਿਹਾ--ਲਿਆਓਂ ਮੈ' ਵੀ ਉੱਘ ਲਵਾਂ 
ਥੋੜ੍ਹੀ ਢੇਰ। ਰ 

_ਜਢੌਂ` ਜਾਗੀ ਤਦ ਭੱਕ ਫਾਟਕ-ਵਾਟਕ, ਝੰਡੀਆਂ-ਵੰਡੀਆਂ ਪੂਰੀਆਂ ਹੋ ਚੁੱਕੀਆਂ 

ਸਨ । ਵੱਡੀਆਂ ਵੱਡੀਆਂ ਮੌਟਰਾਂ ਦੌੜ ਰਹੀਆਂ ਸਨ । ਮੈਦਾਨ ਤੇਜ਼ੀ ਨਾਲ ਭਰੇ 
ਰਿਹਾ ਸੀ ।. ਭੌਪੂ ਗਲਾ ਫਾੜ ਫਾੜ ਕੇ ਗਾਈ ਜਾ ਰਿਹਾ ਸੀ । ਪਤਾ ਨਹੀ` ਕਿੱਥੋ 
ਖੌਮਚਿਆਂ ਵਾਲੇ, ਤਮਾਸ਼ੇ ਵਾਛੋਂ ਆ ਕੇ ਮੈਦਾਨ ਦੇ ਬਾਹਰਲੇ ਘੇਰੇ ਵਿਚ ਜੰਮ 


ਹਉ ਸਮਕਾਲੀਨ ਰਿੰਦੀ ਗ਼੍ਰਾਣੀਆਂ 


ਗਏ ਸਨ, ਬਿਜਲੀ ਦੇ ਹਜ਼ਾਰਾਂ ਲਾਟ ਜਗ ਭਹੇ ਸਨ । ਰਾਤ ਨੂੰ ਦਿਨ ਬੱਟਉਣ ਵਾਂਗ 
ਹੇ ਜ਼ਿਹਾ ਸੀ ।;. 

ਸਭਾ ਦਾ ਵਕਤ ਹੋ ਗਿਆ ਸੀ । ਹੁਣ ਬਸ ਕਿਸੇ ਵੱੜ੍ਹੇ ਨੇਤਾ ਜੀ ਦਾ ਇੰਤਜ਼ਾਰ 
ਸੀ । ਮੇਰੇ ਕੌਲੋ' ਆਉਂਦੇ ਜਾਂਦੇ ਲੋਕ ਉਨ੍ਹਾਂ ਦਾ ਹੀ ਨਾਂ ਲੈ ਰਹੇ ਸਨ। ਰਾਇ 
ਬਹਾਦੁਰ ਹੀਰਾਲਾਲ ,ਬਿਜਲੀ ਦੀ_ ਫੁਰਤੀ ਨਾਲ਼ ਆਪਣੇ ਇੰਤਜ਼ਾਖ਼ ਨੂੰ ਠੀਕ ਕਰਨ 
ਵਿਚ ਲੱਗ਼ੇ _ਹੋਏ ਜ਼ਨ । ਪਸੀਨੇ ਨਾਲ _ਬੁਰਾ ਹਾਲ਼ ਸੀ । ਆਖਰ ਨੇਤਾ ਜੀ ਜਹਾਜ਼ 
ਵਰਗੀ ਲੋਮੀ ਗੱਡੀ ਵਿਚ ਆਏ ਅਤੇ ਸਾਰੇ ਪਾਸੇ ਚੁੱਪ ਛਾ ਗਈ । ਲੋਕ ਸਾਹ ਰਕ 
ਕੇ ਬੈਠ ਗਏ । ਮੈ' ਵੀ ਕੌਨ ਜੋੜੇ । ਪਰ ਉਸੇ ਸਮੇ ਇਕ ਅਜੀਬ `ਜਿਹ 
ਖਲਬਲੀ ਮੈਨੂੰ ਇਕ ਪਾਸੇ ਦੇ ਲੋਕਾਂ ਵਿਚ ਵਿਖਾਈ ਦਿੱਤੀ । ਕੁਝ ਲੌਕੀ" ਖੜੇ ਹੋ 
ਗਏ ਸਨ, ਕੁਝ ਉਛਲ-ਉਫ਼ਲ ਕੇ ਪਤਾ ਨਹੀ” ਕੀ ਵੇਖਣ ਦ਼ੀ ਕੋਸ਼ਿਸ਼ ਕਰ ਰਹੇ 
ਸਨ । ਕੁਝ ਇਧਰ ਉਧਰ ਨੱਸਣ ਲੱਗੇ । ਸੱਪ ਬਿੱਛੂ ਕੁਝ ਨਿਕਲ ਆਇਆ ਏ 
ਕੀ ਕਿੱਧਰੋ` । 

ਜੇ ਨਜ਼ਰ ਘੁੰਮਾਂਦੀ ਹਾਂ, ਤਾਂ ਕਮਲੀ | ਉਹ ਪਾਗਲ ਕੁੜੀ ਰਾਇ ਬਹਾਝੂਰ਼ ਸਾਹਿਬ 
ਦੀ--ਲੱਗਪਗ ਨੰਗੀ, ਬਦਹਵਾਸ, ਖੁਸ਼ਕ ਵਾਲ ਖਿਲਾਰੇ, ਚਿਹਰੇ ਭੌ ਰੌਗ ਉੱਡਦਾ 
ਹੋਇਆ, ਛਾਤੀ ਪਿੱਟਦੀ, ਪੜਾ ਨਹੀ ਕੀ ਉਣ-ਪਟਾਂਗ ਬੋਲਦੀ ਹੋਈ ਦੌੜ 
ਆ ਰਹੀ ਸੀ 1 ਅਤੇ ਉਸ ਦੇ ਪਿੱਛੇ ' 'ਪਕੜੋ-ਪਕੜੋ'` ਦਾ ਸ਼ੋਰ ਮਚਾਂਦੀ ਹੋਈ ਇਕ 
ਫ਼ੌਜ ਰਾਇ ਬਹਾਦਰ ਦੇ ਨੌਕਰਾਂ ਦੀ... 

...ਉਸ ਸ਼ੋਰ-ਸ਼ਰਾਬੇ ਵਿਚ ਕੁਝ ਸੁਣਾਈ ਦਿੱਤਾ, ਕੁਝ ਨਹੀ` ਸੁਣਾਈ ਪਿਆਂ । 
ਅਤੇ ਫਿਰ ਪਤਾ ਨਹੀ" ਕਿਵੇ` ਮੇਰੀ ਨਜ਼ਰ ਆਪਣ ਆਪ ਹੀ ਰਾਏ ਬਹਾਦੁਰ ਸਾਹਿਬ 
ਵੱਲ ਚਲੀ ਗਈ, ਜੋ ਉਸ ਵਕਤ ਸਟੇਜ ਤੇ ਖੜੇ ਉਸ ਵੱਡੇ ਨੇਤਾ ਜੀ ਨਾਲ ਗੱਲਾਂ 
ਕਰ ਰਹੇ ਸਨ ਅਤੇ ਲਗਾਤਾਰ ਮੁਸਕਰਾਈ ਜਾ ਰਹੇ ਸਨ । ਕਮਲੀ ਦਾ ਇਕ 
ਚਿੰਤਤ ਰੂਪ ਅਤੇ ਉਸ ਦੇ ਪਿੱਛੇ ਆਪਣੇ ਨੌਕਰਾਂ ਦੀ ਜੋਝ ਨੂੰ ਵੇਖ ਕੇ ਉਨ੍ਹਾਂ ਦੇ 
ਚਿਹਰੇ ਦਾ ਰੰਗ ਉੱਡ ਗਿਆ, ਜੋ ਸ਼ਾਇਦ ਕਿਸੇ ਹੋਰ ਨੇ ਨਹੀਂ ਵੇਖਿਆ । ਪਰ 
ਮੇਰੀਆਂ ਤਾਂ ਉਨ੍ਹਾਂ 'ਤੇ ਅੱਖਾਂ ਗੱਡੀਆਂ ਸਨ ਅਤੇ ਮੈ ਵੇਖਿਆ ਕਿ ਉਸ ਇਕ ਮਿੰਟ 
ਵਿਚ ਕਿੰਨੈ ਰਗ ਉਨ੍ਹਾਂ ਦੇ ਚਿਹਰੇ ਤੇ ਆਏ ਅਤੇ ਗਏ । ਫਿਰ ਉਹ ਉਸੇ ਤਰ੍ਹਾਂ 
ਮੁਸਕਰਾਂਦੇ ਹੋਏ ਇਕ ਪਾਸੈਂ ਖਿਸਕ ਗਏ, ਜਿਥੇ ਪੁਲਿਸ ਦਾ ਕੋਈ ਵੱਡਾ ਅਫਜਰ'ਸੀ । 
ਪਤਾ ਨਹੀ` ਰਾਏ ਬਹਾਦਰ ਸਾਹਿਬ ਨੇ ਚੁੱਪਚਾਪ ਉਸ ਦੇ ਕੈਨ ਵਿਚ ਕੀ ਕਿਹਾ । 
ਥੋੜ੍ਹੀ ਦੇਰ ਬਾਅਦ ਮੈ" ਵੇਖਿਆ ਕਿ ਪੁਲਿਸ ਦਾ ਇਕ਼ ਜੁੱਥਾਂ ਕਮਲੀ ਨੂੰ ਪਕੜੀ ਲਈ 
ਜਾਂ ਰਿਹਾ ਹੈ ਅਤੇ ਉਹ ਉਸੇ ਤਰ੍ਹਾਂ -ਚੱਥ ਪੈਰ ਮਾਰਦੀ ਹੋਈ “ਮੇ " ਭਾਰਤ ਮਾਤਾ' ਹਾਂ ! 
ਭਾਰਤ ਮਾਤਾ ਦੀ ਤੈ !' ਦੀ ਰਟ ਲਾ ਰਹੀ ਹੈ । ਥੋੜ੍ਹਾ ਅੱਗੇ ਜਾਣ ਤੇ ਇਕ ਜਗ੍ਹਾ 
ਠਿਠਕ ਕੇ_ ਖਲੌਂ.ਗ਼ਈ ਅਤੈ- ਸ਼ਹੁਤ ਤਰਾਵਣੇ ਢੰਗ ਨਾਲ ਹੱਸਦੀ ਹੋਈ ਬੋਲ), 
'ਜੁਹਸ਼ਗ ਰਾਤ 1 ਮੇਰੀ ਸੁਹਾਗ ਰਾਤ ! ਕਮਲੀ ਦੀ ਸੁਹਾਗ ਰਾਤ !.,.'' ` ਅਤੇ ਅਜ਼ੀਬ 
ਢੰਗ ਨਾਲ ਅੱਖਾਂ ਨਚਾਣ ਲੱਗ਼ੀ ।` ਪੁਲਿਸ ਵਾਲੋਂ ਕੁਝ਼ ਵੀ ਨਾ ਸਮਝੇ : ਬਾਂਦਰਾਂ ਵਾਂਗ 

ਖੀ ਖੀ ਖੀ ਖੀ ਹੱਸਦੇ ਰਹੇ । ਪਗਲੀ ਦੀਆਂ ਗੱਲਾਂ ।_ ਹੱਸਢਿਆਂ ਹੱਸਦਿਆਂ ਕਦੋ" 


ਅੰਨ੍ਹ ਲਾਲਟੈਣ ਲਾ। 


ਉਸ ਦੀਆਂ ਅੱਖਾਂ ਵਿਚੋਂ ਅੱਥਰੂ ਛੋਟੀ ਜਿਹੀ ਕੁੱਪੀ ਦੇ' ਤੇਲ ਵਾਂਗ ਝੂਦ ਬੂਦ ਕਰਕੇ 
ਟਪਕਣ ਲੱਗੇ, ਕਿਸੇ ਨੇ ਨਾ ਦੇਖਿਆ ਨਾ ਸਮਝਿਆ । 

ਉਸੇ ਸਮੇਂ ਬੱਦਲਾਂ ਦੀ ਗਰਜਣ ਵਾਂਗ ਤਾੜੀਆਂ ਗੜਗੜਾ ਉਨਠ੍ਹੀਆਂ । ਮੈ ਨਜ਼ਰ 
ਚੁੱਕੀ ਤਾਂ ਵੇਖਿਆ ਕਿ ਚੰਪਾਕਲੀ ਨੇਤਾ ਜੀ ਦੇ ਗਲੋਂ ਵਿਚ _ਵੱਡਾ ਸਾਜ਼ਾ ਫੁਲਾਂ ਦਾ 
ਹਾਜ਼ ਪਾ ਰਹੀ ਹੈ--ਚੇਪਾ ! ਮੇਰੀਆਂ ਅੱਖਾਂ ਖੁਲ੍ਹੀਆਂ ਦੀਆਂ ਖੁਲ੍ਹੀਆਂ ਰਹਿ ਗਈਆਂ । 
ਚੋਪਾ ਇਥੇ ਕਿਵੇ' ਆ ਗਈ ? ਚੌਪਾ ਦਾ ਇਥੇ ਕੀ ਕੌਮ ? ਗੁਡਿਆਂ ਦੀ ਰਾਣੀ, 
ਪੁਲਿਸ ਵਾਲੇ ਵੀ ਜਿਸ ਦੇ ਨਾਂ ਤੱ ਕੰਬਦੇ ਹਨ, ਭਨਿਆਰਣ, ਕਲਾਰਿਨ (ਸ਼ਰਾਬ 
ਵੇਚਣ ਵਾਲੀ), ਜੂਆ ਖਿਡਾਣਾ ਜਿਸ ਦਾ ਕੰਮ, ਜਿਸ ਨੇ ਪਹਿਲਾਂ ਚੰਦੂ ਨੂੰ ਘਰ' 
ਕਢਵਾਇਆ ਅਤੇ ਫਿਰ ਇਕ ਰਾਤ ਆਪਣੇ ਆਦਮੀ ਦੀ ਬੋਟੀ ਬੋਟੀ ਕੱਟਵਾ ਕੇ ਇੱਲਾਂ 
ਕਾਵਾਂ ਨੂੰ ਖੁਆ ਦਿੱਤੀ ਅਤੇ ਕੋਈ ਚ ਤੱਕ ਨਾ ਕਰ ਸਕਿਆ... 

ਮੇਰਾ ਸਿਰ ਫਟਦਾ ਜਾ ਰਿਹਾ ਸੀ । ਦੁੱਧ ਰਿੜਕਣ ਨਾਲ ਮੱਖਣ ਦੇ ਬਦਲੇ ਇਹ 
ਕੀੜੀ ਕਿਵੇ ਉਪਰ ਆ ਗਈ । ਅਚਾਨਕ ਮੈਨੂੰ ਬੜੀ ਥਕਾਵਟ ਮਹਿਸੂਸ ਹੋਈ । 
ਜਾਪਿਆ, ਜਿਵੇ” ਮੇਰੇ ਅੰਦਰ ਹੁਣ ਕਿੱਧਰੇ ਕੋਈ ਜਾਨ, ਕੋਈ ਰੌਸ਼ਨੀ ਨਹੀ" ਬਚੀ ਅਤੇ 
ਮੈ ਇਸੇ ਵਕਤ ਡਿੱਗ ਕੇ ਢੇਰ ਹੋ ਜਾਵਾਂਗੀ । ਪਰ ਮੈ” ਡਿੱਗੀ ਨਹੀ, ਉਘਦੀ-ਜਿਹੀ 
ਖਲੋਤੀ ਰਹੀ । ਸਟੇਜ ਵਲੌ' ਆਉ ਦੀਆਂ ਹੋਈਆਂ ਉਖੜੀਆਂ ਜਿਹੀਆਂ ਆਵਾਜ਼ਾਂ 
ਮੇਰੇ ਕੌਨਾਂ ਵਿਚ ਪੈਂਦੀਆਂ ਰਹੀਆਂ, ਜਿਵੇ ਬਹੁਤ ਸਾਰੀਆਂ ਸ਼ਹਿਦ ਦੀਆਂ 
ਮੱਖੀਆਂ ਭਿੰਨ ਭਿੰਨਾ ਰਹੀਆਂ ਹੋਣ । 

ਇਸੇ ਤਰ੍ਹਾਂ ਉੱਘਦਿਆਂ ਉੱ'ਘਦਿਆਂ ਪਤਾ ਨਹੀ” ਕਦੋ” ਮੇਰੀ ਅੱਖ ਲੱਗ ਗਈ 
ਅਤੇ ਮੈ" ਇਕ ਸੁਪਨਾ ਵੇਖਿਆ । ਸੁਪਨਾ ਕੀ ਸੀ, ਬਾਈਸਕੋਪ ਸੀ, ਜਿਵੇ ਸ਼ੁਬਰਾਤੀ 
ਗਲੀ ਦੇ ਬੱਚਿਆਂ ਨੂੰ ਵਿਖਾਂਦਾ ਫਿਰਦਾ ਹੈ--ਗੋਲੇ ਵਿਚ ਅੱਖਾਂ ਲਾ ਲਉ ਅਤੇਂ ਦੇਖੀ 
ਜਾਓ, ਤਸਵੀਰਾਂ ਇਕ ਦੇ ਬਾਅਦ ਇਕ । 

ਇਕ ਬਹੁਤ ਡਰਾਵਣਾ, ਕਾਲਾ, ਉਦਾਸ, ਮਟਮੌਲਾ ਸੂਰਜ, ਜਿਸ ਦੇ ਗਿਰਦ 
ਮਕੜੀ ਦਾ ਜਾਲਾ ਹੈ । 

ਭਾਂਅ ਭਾਂਅ ਕਰਦੀ ਹੋਈ ਉਸਰ-ਬੋਜਰ, ਭੂਰੀ ਧਰਤੀ, ਜਿਸ ਦਾ ਕਿੱਧਰੇ ਕੋਈ 
ਕਿਨਾਰਾ ਨਹੀ” ਹੈ, ਉਸੇ ਤਰ੍ਹਾਂ ਹੀ ਜਿਵੇ” ਭੇਡਾਂ ਬੱਕਰੀਆਂ ਦੀ ਉਸ ਲੰਮੀ ਕਤਾਰ 
ਦਾ, ਜੋ ਸਿਰ ਝੁਕਾਈ ਰੀਗਦੀ ਚਲੀ ਜਾ ਰਹੀ ਹੈ । 

ਸੜਕ ਦੇ ਵਿਚਕਾਰ ਇਕ ਗਾਂ ਬੈਠੀ ਹੈ । ਇਕ ਕਾਂ ਉਸ ਦੇ ਜ਼ਖ਼ਮ ਤੇ ਬੈਠਾ ਚੁਝ 
ਮਾਰ ਰਿਹਾ ਹੈ । 

ਇਕ ਸੁੱਕਾ ਖੂਹ, ਜਿਸ ਦੇ ਤਲੋਂ ਵਿਚ ਇਕ ਬੂਦ ਪਾਣੀ ਨਹੀ” ਹੈ । 

ਅਕਾਸ਼ ਨਾਲ ਗੱਲਾਂ ਕਰਦਾ ਹੋਇਆ ਕਿੱਕਰ ਦਾ ਇਕ ਮੋਟਾ ਦਰੱਖ਼ਤ, ਜਿਸ 
ਵਿਚ ਇਕ ਵੀ ਪੱਤੀ ਨਹੀ', ਕਿਸੇ ਰਾਖਸ਼ਸ਼ ਦੇ ਪਿੰਜਰ ਜਿਹਾ । 

ਕੋਹੜ ਦੇ ਜ਼ਖ਼ਮ ਜਿਵੇ` ਢੇਰਾਂ ਬੁਝੇ ਹੋਏ ਕੋਇਲੋਂ, ਇਥੋਂ' ਉਥੇ ਤੱਕ । 

ਇਕ ਔਰਤ ਸੀਨਾ ਤਾਣੀ ਬਾਜ਼ਾਰ ਵਿਚ ਬੈਠੀ ਹੈ । ਸ਼ਾਇਦ ਇਹੀ ਨੰਗੀ 
ਧੋਬਣ ਹੈ । ਸੈਕੜੇ ਸਾਲਾਂ ਵਿਚ ਵੀ ਉਹ ਬੱਢੀ ਨਹੀ' ਹੋਈ । ਉਸ ਦੇ ਆਸ 


18 ਸਮਕਾਲੀਨ ਹਿੰਦੀ ਕੋਹਾਣੀਆ 


ਪਾਸ ਬਹੁੰਤ ਸਾਰੈ ਲੋਕ ਮੰਡਰਾ ਰਹੈ ਹਨ । ਉਨ੍ਹਾਂ ਦੇ ਮੂੰਹਾਂ ਵਿਚੋਂ“ ਰਾਲ 
ਰਹੀ ਹੈਂ । ਰ 
ਬਹੁਤ ਖੂਬਸੂਰਤ ਇੱਕ ਕਸ਼ਮੀਰੀ ਸੈਂਬ, ਜਿਸ ਵਿਚ ਕੀੜੇ ਪੈ ਗਏ ਹਨ । 
ਬਹੁਤ ਸਾਰੇ ਲੌਕ ਖਲੌਤੇ ਹਨ, ਜਿਨ੍ਹਾਂ ਵਿਚੋ' ਮੈ" ਕਿਸੇ ਨੂੰ ਨਹੀ' ਪਛਾਣਦੀ । 
ਅਡੈ ਇਕ ਸਾਨ ਰੱਖਣ ਵਾਲਾ ਦੜੀਅਲ ਆਦਮੀ ਉਨ੍ਹਾਂ ਦੈ ਪੁਰਾਣੇ ਚਾਕ੍ਹਆਂ ਨੂੰ ਸਾਨ 
ਚੜ੍ਹਾ ਰਿਹਾ ਹੈਂ । 
ਖ੍ਰਸਰਿਆਂ ਦੀ ਇੱਕ ਟੌਲੀ,ਜੋ ਬਹੁਤ ਭਾਵ ਦੱਸ ਦੱਸ ਕੈ ਨੱਚ ਰਹੀ ਹੈਂ । 


ਕਲਾਡ ਦਬਰਲੀ 


--ਗਜਾਨਨ ਮਾਧਵ ਮੁਕਤੀਬੇਧ 


ਪੀਲੀ ਧੁੱਪ ਨਾਲ ਚਮਕਦੀ ਹੋਈ ਉੱਚੀ ਕੋਧ, ਜਿਸ ਦੇ ਨੀਲੇ ਫਰੇਮ ਵਿਚ ਕੱਚ 
ਵਾਲੇ ਰੌਸ਼ਨਦਾਨ ਦਰ ਸੜਕ ਤੇ“ ਨਜ਼ਰ ਆਉਂਦੇ ਹਨ । 

ਮੈਂ ਸੜਕ ਪਾਰ ਕਰ ਲੈਦਾ ਹਾਂ । ਜੈਗਲੀ, ਬੇਮਹਿਕ ਪਰ ਖ਼ੂਬਸੂਰਤ ਬਦੇਸ਼ੀ 
ਫੁੱਲਾਂ ਦੇ ਹੇਠਾਂ ਠਹਿਰ ਜਿਹਾ ਜਾਂਦਾ ਹਾਂ ਕਿ ਜੋ ਫੁੱਲ, ਕੇਧ ਦੇ ਨਾਲ ਵਾਲੋਂ ਅਹਾਤੇ 
ਦੀ ਆਦਮ ਕਦ ਦੀਵਾਰ ਦੇ ਉੱਪਰ ਫੈਲ, ਸੜਕ ਵਾਲੋਂ ਪਾਸੇ ਬਾਹਵਾਂ ਵਿਛਾ ਕੇ ਝੁਕ 
ਗਏ ਹਨ । ਪਤਾ ਨਹੀ” ਕਿਵੇ, ਕਿਸ ਹਿੰਮਤ ਨਾਲ ਅਤੇ ਕਿਉਂ, ਉਸੇ ਅਹਾਤੇ ਦੇ 
ਕੌਲ ਬਿਜਲੀ ਦਾ ਉੱਚਾ ਖੰਭਾ--ਜੋ ਪੰਜ ਛੇ ਪਾਸੇ ਜਾਣ ਵਾਲੀਆਂ ਸਨੀਆਂ ਸੜਕਾਂ 
ਤੇ ਤਾਰਾਂ ਦੀਆਂ ਸਿੱਧੀਆਂ ਲਕੀਰਾਂ ਭੇਜ ਰਿਹਾ ਹੈ--ਮੈਨੂੰ ਦਿੱਸਦਾ ਹੈ ਅਤੇ ਅਚਾਨਕ 
ਖਿਆਲ ਆਉਂਦਾ ਹੈ ਕਿ ਦੋ ਮੰਜਲੇ ਮਕਾਨਾਂ ਤੇ ਚੜ੍ਹਨ ਦੀ ਇਕ ਉੱਚੀ ਪੰੜੀ ਉੱਸੇ 
ਨਾਲ ਟਿੱਕੀ ਹੋਈ ਹੈ । ਸ਼ਾਇਦ ਅਜਿਹੇ ਮਕਾਨਾਂ ਦੀਆਂ ਲੰਮੀਆਂ-ਧੜੋਮੀਆਂ ਕਧਾਂ 
ਦੀ ਰਚਨਾ ਅਜੇ ਵੀ ਪੁਰਾਣੇ ਢੇਗ ਨਾਲ ਹੈਦੀ ਹੈ । 

ਸਹਿਜ ਜਿਗਿਆਸਾ ਵਸ, ਦੇਖਾਂ ਕਿੱਥੇ ਕੀ ਹੁਦਾ ਹੈ, ਦਿ੍‌ਸ਼ ਕਿਹੜੇ ਕੌਨ 
ਤੋ` ਵਿਖਾਈ ਦਿੰਦਾ ਹੈ, ਮੈ” ਉਸ ਪੌੜੀ ਤੇ ਚੜ੍ਹ ਜਾਂਦਾ ਹਾਂ ਅਤੇ ਸਾਹਮਣੇ ਵਾਲੀ 
ਪੀਲੀ ਉੱਚੀ ਕੋਧ ਦੇ ਨੀਲੇ ਫਰੇਮ ਵਾਲੇ ਰੌਸ਼ਨਦਾਨ ਵਿਚੋ” ਮੇਰੀਆਂ ਨਜ਼ਰਾਂ ਪਾਰ 
ਨਿਕਲ ਜਾਂਦੀਆਂ ਹਨ । 

ਅਤੇ, ਮੈ` ਹੈਰਾਨ ਹੋ ਜਾਂਦਾ ਹਾਂ । 

ਛੱਤ ਨਾਲ ਟੰਗੇ ਢਿੱਲੇ ਜਿਹੇ ਢੋਗ ਨਾਲ ਗੌਲ ਗੋਲ ਘੁੰਮਦੇ ਪੱਖੋ ਦੇ ਹੇਠਾਂ ਦੋ 
ਪੀਲੀਆਂ ਸਫਟਿਕ ਜਿਹੀਆਂ ਤੇਜ਼ ਅੱਖਾਂ ਅਤੇ ਲੈਮੀਆਂ ਸਿਲਵਟਾਂ-ਭਰੀਆਂ ਤੋਗ 
ਮੋਤੀਆ ਚਿਹਰਾ ਹੈਂ, ਜੌ ਠੀਕ ਉਨ੍ਹਾਂ ਦੇ ਉੱਚੇ ਰੌਸ਼ਨਦਾਨਾਂ ਵਿਚੋ, ਅੰਦਰੋ” ਬਾਹਰ, 
ਪਾਰ ਜਾਣ ਦੇ ਲਈ ਹੀ ਜਿਵੇਂ ਆਪਣੀ ਨਜ਼ਰ ਕੇਂਦਿ੍‌ਤ ਕਰ ਰਿਹਾ ਹੈ । ਅੱਖਾਂ 
ਨਾਲ ਅੱਖਾਂ ਲੜ ਪੈਦੀਆਂ ਹਨ । ਧਿਆਨ ਨਾਲ ਇਕ ਦੂਜੇ ਵੱਲ ਵੇਖਦੀਆਂ ਹਨ । 
ਹੈਰਾਨ, ਇਕਾਗਰ । 

ਹੈਂਰਾਨਗੀ ! 

ਸਾਹ ਦੇ ਨਾਲ ਸ਼ਬਦ ਨਿਕੇਲੇਂ । ਅਜਿਹੀ ਹੀ ਕੋਈ ਅਵਾਜ਼ ਉਸ ਠੇ ਵੀ 


46 ਸਿਮੰਕਾਲੀਨ ਹਿੰਦੀ ਕਹਾਣੀਆਂ 


ਕੀਤੀ ਹੋਵੇਗੀ । 

ਚਿਹਰਾ ਬੁਰਾ ਨਹੀ” ਹੈ, ਚੋਗਾ ਹੈ, ਭਲਾ ਆਦਮੀ ਲੱਗਦਾ ਹੈ । ਪੈਂਟ ਤੇ ਕਮੀਜ਼ 
ਢਿੱਲੀ ਪੈ ਗਈ ਹੈ । ਪਰ ਇਹ ਕੀ । 

ਮੈ` ਹੇਠਾਂ ਉਤਰਦਾ ਹਾਂ । ਚੁੱਪਚਾਪ ਆਪਣੇ ਰਸਤੇ ਤੁਰਨ ਲੱਗਦਾ ਹਾਂ । ਤਕਰੀਬਨ 
ਦੋ ਫਰਲਾਂਗ ਦੀ ਦੂਰੀ ਤੇ ਇਕ ਆਦਮੀ ਮਿਲਦਾ ਹੈਂ । ਸਿਰਫ਼ ਇਕ ਆਦਮੀ । 
ਇਤਨੀ ਵੱਡੀ ਸੜਕ ਹੋਣ ਤੇ ਵੀ ਲੌਕੀ` ਨਹੀਂ । ਕਿਉ ਨਹੀ ? 

ਪੁਛਣ ਤੋ ਉਹ ਆਦਮੀ ਆਖਦਾ ਹੈ, ''ਸ਼ਹਿਰ ਤਾਂ ਇਸ ਪਾਰ ਹੈ, ਉਸ ਪਾਸੇ 
ਹੈ, ਉਥੇ ਹੀ ਕਿੱਧਰੇ ਇਸ ਸੜਕ ਤੇ ਬਿਲਡਿੰਗ ਦਾ ਪਿਛਵਾੜਾ ਪੈਦਾ ਹੈ । ਦਿੱਸਦਾ 
ਨਹੀਂ ਹੈ ।' 

ਮੈ ਧਿਆਨ ਨਾਲ ਉਸ ਦਾ ਚਿਹਰਾ ਵੇਖਿਆ । ਖੱਬੀ ਅਤੇ ਸੱਜੀ ਭਵ ਨੱਕ ਦੇ 
ਸ਼ੁਰੁ ਤੇ ਮਿਲ ਗਈ ਸੀ । ਖੁਰਦਰਾ ਚਿਹਰਾ, ਪੰਜਾਬੀ ਅਖਵਾ ਸਕਦਾ ਸੀ । ਸਾਰਾ 
ਸਰੀਰ ਲਚਕਦਾਰ ਸੀ_। ਉਹ ਬਿਨਾਂ ਸ਼ੱਕ _ਜਨਾਨਾ ਆਦਮੀ ਹੌਣ ਦੀ ਸੰਭਾਵਨਾ 
ਰੱਖਦਾ ਹੈਂ । ਔਰਤ ਵਰਗਾ ਆਦਮੀ, ਜਿਨ੍ਹਾਂ ਦਾ ਵਿਕਾਸ ਬਾਲ ਅਵਸਥਾ ਵਿਚ ਹੀ 
ਰੁਕ ਜਾਂਦਾ ਹੈ । ਇਹ ਮਾਹਿਰਾਂ ਦਾ ਵਿਸ਼ਾ ਹੈ । 

ਇੰਨੇ ਵਿਚ, ਮੈਂ ਉਸ ਪਾਸੋ ਸੁਭਾਵਕ, ਬਹੁਤ ਸਹਿਜ ਬਣ ਕੋ ਪੁੱਛਿਆ, ''ਇਹ 
ਪੀਲੀ ਬਿਲਡਿੰਗ ਕਿਹੜੀ ਹੈ ।'' ਉਸ ਨੇ ਮੇਰੇ ਤੋ ਅਵਿਸ਼ਵਾਸ ਕਰਦਿਆਂ ਹੋਇਆਂ 
ਕਿਹਾ, ਰੀ ਪਾਗ਼ਲਖਾਨਾ ਹੈ--ਮਸ਼ਹੂਰ ਪਾਗਲਖਾਨਾ ।'” 

''ਅੱਛਾ--!'' ਦਾ ਇਕ ਲਹਿਰਦਾਰ ਡੈਸ਼ ਲਾ ਕੇ ਮੈ ੁੱਖ ਹੋ ਗਿਆ ਅਤੇ 
ਜਮੀਰ 

ਅਤੇ ਫਿੱਰ ਸਾਡੇ ਦੋਹਾਂ ਵਿਚਾਲੇ ਦੂਰੀਆਂ ਵਧ ਕੇ ਗੋਲ ਹੋਣ ਲੱਗੀਆਂ । ਸਾਡੇ 
ਨਾਲ ਸਾਡੇ ਸਿਫ਼ਰ ਵੀ ਚਲਣ ਲੱਗੇ । 

ਆਪਣੇਂ ਆਪਣੇ ਸਿਫ਼ਰਾਂ ਦੀਆਂ ਬਾਰੀਆਂ ਖੋਲ੍ਹ ਕੇ ਮੈਂ--ਅਸਾਂ ਦੋਹਾਂ ਨੇ ਇਕ 
ਦੂਜੇ ਵੱਲ ਵੇਖਿਆ ਕਿ ਆਪ ਵਿਚ ਗੱਲ ਕਰ ਸਕਦੇ ਹਾਂ ਜਾਂ ਲਹੀ` । ਇੰਨੇ ਵਿਚ 
ਉਸ ਨੇ ਮੇਰੇ ਕੋਲੋਂ” ਪੁੱਛਿਆ, ''ਤੁਸ਼ੀ` ਕੀ ਕੋਮ ਕਰਦੇ ਹੋ ?'' 

ਮੈ` ਸ਼ਰਮਾ ਕੇ ਕਿਹਾ, ''ਮੈਂ` ? ਉਠਾਈਗੀਰਾ ਸਮਝੋ ।'' 

ਸਮਝੀਏ ਕਿਉਂ ? ਜੋ ਹੋ; ਉਹ ਦੱਸੋ ।'' 

“ਪਤਾ ਨਹੀ ਕਿਉ, ਮੈ' ਬਹੁਤ ਈਮਾਨਦਾਰੀ ਦੀ ਜ਼ਿੰਦਗੀ ਜੀਉਦਾ ਹਾਂ; ਝ੍ਠ 
ਨਹੀ` ਬੋਲਿਆ ਕਰਦਾ, ਪਰਾਈ ਇਸਤ੍ਰੀ ਨੂੰ ਨਹੀ ਵੇਖਦਾ, ਰਿਸ਼ਵਤ ਨਹੀਂ` ਲੈਦਾ, 
ਭ੍ਰਿਸ਼ਟਾਚਾਰੀ ਨਹੀਂ ਹਾਂ, ਧੋਖਾ . ਜਾਂ ਫਰੇਬ ਨਹੀ` ਕਰਦਾ, ਪਰ ਕਰਜ਼ ਮੋਰੇ ਤੇ 
ਜ਼ਰੂਰ ਹੈ ਜੌ ਮੈ ਉਤਾਰ ਨਹੀਂ ਸਕਦਾ ।. ਫਿਰ ਵੀ ਕਮਾਈ ਦਾ ਇਕ _1ਹੱਸਾ ਕਰਜ਼ 
ਵਿਚ ਹੀ ਜਾਂਦਾ ਹੈ ।.ਇਸ-ਲਈ ਵੀ ਮੈ" ਸੋਚਦਾ ਹਾਂ ਕਿ ਬੁਨਿਆਦੀ ਤੌਰ ਤੇ ਬੇਈਮਾਨ 
ਹਾਂ। ਇਸੇ ਲਈ ਮੈ' ਆਪਣੇ ਆਪ ਨੂੰ ਪੁਲਿਸ ਦੀ ਜ਼ਬਾਨ ਵਿਚ ਉਠਾਈਗਰਾ ਕਿਹਾ 
ਮੈਂ` ਲੇਖਕ ਹਾਂ, ਹੁਣ ਦੱਸੋ ਤੁਸੀ` ਕੀ ਰੋ ?'' 


_ ਉਹ ਸਿਰਫ ਹੱਸਿਆ 1 ਕਿਹਾ ਕੁਝ ਨਹੀ'` । ਜ਼ਰਾ _ਢੇਰ.ਲਾਲ ਦਾ ਮੂੰਹ 


ਕਲਾਡ ਦਈੀਥਰਲੀ 
41 


ਖੁਲਾ । ਉਜ ਨੇ ਕਿਹਾ, 'ਮੈ` ਸੀ. ਆਈ. ਡੀ_ ਹਾਂ ।'' 

ਇਕਦਮ ਕੌਬ ਕੇ ਮੈ ਉਸ ਨਾਲ ਹੱਥ ਮਿਲਾਇਆ । (ਦਿਲ ਨੂੰ ਅੰਦਰੋਂ” ਕਿਸੇ 
ਨੇ ਚੂਢੀ ਵੱਢੀ ਹੋਵੇ । ਹੁਣੇ ਜਿਹੇ ਹੀ ਪੌੜੀ ਤੇ ਚੜ੍ਹ ਕੇ ਮੈ ਉਸ ਰੌਸ਼ਨਦਾਨ ਵਿਚੋ” 
ਇਕ ਆਦਮੀ ਦੀ ਸੂਰਤ ਵੇਖੀ ਸੀ; ਉਹ ਚੌਰੀ ਨਹੀ ਤਾਂ ਕੀ ਸੀ ।. ਸ਼ੱਕੀ ਹਾਲਤ 
ਵਿਚ ਉਸ ਸਾਲੇ ਨੇ ਜ਼ਰੂਰ ਵੇਖ ਲਿਆ !) 

"ਬਹੁਤ ਚੰਗੀ ਗੱਲ ਹੈ । ਮੈਨੂੰ ਵੀ ਇਸ ਧੰਦੇ ਵਿਚ ਦਿਲਚਸਪੀ ਹੈ, ਸਾਡਾ 
ਲੇਖਕਾਂ ਦਾ ਪੋਸ਼ਾ ਕੁਝ ਇਸ ਨਾਲ ਮਿਲਦਾ ਜੁਲਦਾ ਹੈ।' _ 

ਵਿੰਨੇ ਵਿਚ ਵੱਡੇ ਵੱਡੇ ਪੱਥਰਾਂ ਦੀਆਂ ਵਿਕਟੌਰੀਅਨ ਬਿਲਡਿੰਗਾਂ ਦੂਰੋ' ਦਿਸਣ 
ਲੱਗ ਪਈਆਂ । ਅਸੀ” ਖਲੋਂ ਗਏ । ਇਕ ਵੱਡੇ ਸਾਰੇ ਦਰੱਖਤ ਦੇ ਹੇਠਾਂ ਪਾਨ ਦੀ 
ਦੁਕਾਨ ਸੀ, ਉਥੇ ਇਕ ਸਲੋਂਟੀ ਰੈਗ ਦੀ ਔਰਤ ਮਿੱਸੀ ਅਤੇ ਕਾਜਲ ਲਾ ਕੇ ਬੈਠੀ 
ਹੋਈ ਸੀ। 

ਮੇਰੇ ਮੂੰਹ ਵਿਚੋ ਅਚਾਨਕ ਨਿਕਲ ਗਿਆ, “ਤਾਂ ਇਥੇ ਵੀ ਪਾਨ ਦੀ 
ਦੁਕਾਨ ਹੈ।` 

ਉੱਸ ਨੇ ਸਿਰਫ ਇੰਨਾ ਹੀ ਆਖਿਆ, "ਹਾਂ, ਇਥੇ ਵੀ ਹੈ ।'' 

ਅਤੇ ਮੈ” ਉਨ੍ਹਾਂ ਅੱਧ ਨੰਗੀਆਂ ਵਲਾਇਤੀ ਔਰਤਾਂ ਦੀਆਂ ਤਸਵੀਰਾਂ ਵੇਖਣ ਲੱਗਾ 
ਜੋ ਉਸ ਦੁਕਾਨ ਦੀ ਸ਼ਾਨ ਨੂੰ ਵਧਾ ਰਹੀਆਂ ਸਨ । 


ਦੁਕਾਨ ਵਿਚ ਸ਼ੀਸ਼ਾ ਲੱਗਾ ਸੀ । ਸ਼ੀਸ਼ੇ ਦੇ ਪਿੱਛੇ ਦੇ ਮਸਾਲੇ ਦੇ ਘਸਣ ਕਾਰਣ 
ਲਹਿਰਾਂ ਧੈਦਲੀਆਂ ਸਨ । ਜਿਉ` ਹੀ ਉਸ ਵਿਚ ਮੈਂ ਆਪਣਾ ਮੂੰਹ ਵੇਖਦਾ, 
ਵਿਗੜਿਆ ਨਜ਼ਰ ਆਉਦਾ । ਕਦੀ ਲੰਮਾ ਤੇ ਕਦੀ ਚੌੜਾ । ਕਦੀ ਨੱਕ ਇਕਦਮ 
ਛੰਟੀ ਤੇ ਕਦੀ ਇਕਦਮ ਲੰਮੀ ਅਤੇ ਮੋਟੀ । ਦਿਲ ਵਿਚ ਬੜੀ ਖਿੱਡ ਆਈ । ਰਸਤਾ 
ਲੰਮਾ ਸੀ ਤੇ ਉਤ” ਦੁਪਹਿਰ ਦਾ ਵਤਤ । ਕੱਪੜੇ ਪਸੀਨੇ ਨਾਲ ਭਿੱਜੇ ਹੋਏ ਸਨ । 
ਅਜਿਹੇ ਮੌਕੇ ਤੇ ਦੋ ਗੱਲਾਂ ਕਰਨ ਵਾਲਾ ਆਦਮੀ ਮਿਲ ਜਾਣਾ ਵਕਤ ਅਤੇ ਰਸਤਾ 
ਕੱਟਣ ਦਾ ਸਾਧਨ ਹੁੰਦਾ ਹੈ । 

ਅਸਾਂ ਦੌਹਾਂ ਨੇ ਆਪਣੇ ਆਪਣੇ ਅਤੇ ਇਕ ਦੂਜੇ ਦੇ ਚਿਹਰੇ ਵੇਖੋ । ਦੋਵੇ 
ਖਰਾਬ ਨਜ਼ਰ ਆਏ । ਦੋਵੇ' ਰੂਪ ਬਦਲਣ ਲੱਗੇ । ਦੋਵੇ' ਹੱਸ ਪਏ ਅਤੇ ਇਹੀ 
ਮਜ਼ਾਕ ਚਲਦਾ ਰਿਹਾ । ਰ 

ਉਸੋਂ ਤਰ੍ਹਾਂ ਉਹ ਔਰਤ ਵੀ ਮਜ਼ਾਕ ਕਰਦੀ ਰਹੀ । ਇੰਨੇ ਵਿਚ ਚਾਰ ਪੰਜ 
ਆਦਮੀ ਹੌਰ ਆ ਗਏ--ਉਸੇ ਤਰ੍ਹਾਂ ਬੇਮਤਲਬ, ਗਰਮ _ਅਤੇ ਉਕਤਾਣ ਵਾਲੇ, 
ਜਿਵੇ" ਟੀਨ ਦੀਆਂ ਤਪਦੀਆਂ ਹੋਈਆਂ ਚਾਦਰਾਂ ਜਾਂ ਲੋਹੇ ਦੇ ਡੋਡੇ । ਉਹ ਸਾਰੇ 
ਘੇਰੀ ਖਲੌਤੇ ਰਹੇ । ਚੁੱਪਚਾਪ ਉਨ੍ਹਾਂ ਸਾਰਿਆਂ ਵਿਚ ਕੁਝ ਗੱਲਾਂ ਹ੍ਰਦੀਆਂ ਰਹੀਆਂ । 
ਮੈਨੂੰ ਬਿਲਕੁਲ ਮਜ਼ਾ ਨਹੀ” ਆਇਆ ਉਨ੍ਹਾਂ ਦੀਆਂ ਆਵਾਜ਼ਾਂ ਜਿਰ ਦੋ ਉਪਰ ਦੀ 
ਨਿਕਲ ਜਾਂਦੀਆਂ ਸਨ। . 


ਮੈ` ਗੌਰ ਨਹੀ` ਕੀਂਤਾ । ਮੈ ਇਨ੍ਹਾਂ ਸਾਰੀਆਂ ਗੱਲਾਂ ਤੇ” ਦੂਰ _ਰਹਿੰਢਾ ਹਾਂ । ਜੌ 


42 ਸਮਕਾਲੀਨ ਹਿੰਦੀ ਕਹਾਣੀਆਂ 


ਸੁਣਾਈ ਦਿੱਤਾ, ਉਸ ਤੋ ਇਹ ਪ੍ਰਗਟ ਹੋਇਆ ਕਿ ਉਹ ਜਾਂ ਤਾਂ ਨੀਵੇਂ ਤਬਕੇ ਵਿਚ 
ਪੁਲਿਸ ਦੇ ਮੁਖਬਰ ਹਨ ਜਾਂ ਅਜਿਹੇ ਹੀ ਕੁਝ । 

ਪਾਨ ਖਾ ਕੇ ਅਸੀ' ਅੱਗੇ ਵਧੇ । ਪਤਾ ਨਹੀ ਕਿਊਂ', ਮੈਨੂੰ ਆਪਣੇ ਅਜਨਬੀ 
ਸਾਥੀ ਦੇ ਜਨਾਨੇਪਨ ਵਿਚ ਕੌਈ ਈਸ਼ਵਰੀ ਅਰਥ ਵਿਖਾਈ ਦਿੱਤਾ । ਜੋ ਆਦਮੀ 
ਆਤਮਾ ਦੀ ਆਵਾਜ਼ ਦਬਾ ਦਿੰਦਾ ਹੈ । ਵਿਵੇਕ-ਚੇਤਨਾ ਨੂੰ ਇਕ ਪਾਸੇ ਸੁੱਟ ਢਿੰਦਾ 
ਹੈ, ਉਸ ਨੂੰ ਕੀ ਆਖਿਆ ਜਾਏ । ਉੱਜ, ਉਹ ਆਦਮੀ ਭਲਾ ਜਾਪਦਾ ਸੀ । ਵਿਰ 
ਕੀ ਕਾਰਣ ਹੈ ਕਿ ਉਸ ਨੇ ਇਹ ਪੇਸ਼ਾ ਅਪਨਾਇਆ । ਹਿੰਮਤ ? ਹਾਂ, ਕੁਝ ਹਿੰਮਤੀ 
ਲੌਕ ਪੱਤਰਕਾਰ ਜਾਂ ਜਾਸੁਸ ਜਾਂ ਅਜਿਹੇ ਹੀ ਕੁਝ ਹੋਂ ਜਾਂਦੇ ਹਨ । ਆਪਣੀਆਂ ਨਜ਼ਰਾਂ 
ਵਿਚ ਅਹਿਮ ਬਣਨ ਲਈ, ਹੋ'ਦ ਦੀਆਂ ਤਿੱਖੀਆਂ ਤਕਲੀਫ਼ਾਂ ਅਨੁਭਵ ਕਰਨ 
ਜਾਂ ਕਰਦਿਆਂ ਰਹਿਣ ਦੇ ਲਈ । 

ਪਰ, ਪ੍ਰਸ਼ਨ ਇਹ ਹੈ ਕਿ ਉਹ ਉਸ ਤਰ੍ਹਾਂ ਕਿਉਂ ਕਰਦੇ ਹਨ । ਕਿਸੇ ਅੰਦਰੂਨੀ 
ਕਮਜ਼ੋਰੀ ਦੇ ਅਹਿਸਾਸ ਤੇ ਜਿੱਤ ਪ੍ਰਾਪਤ ਕਰਨ ਦਾ ਇਹ ਤਰੀਕਾ ਵੀ ਹੋ ਸਕਦਾ ਹੈ। 
ਫਿਰ ਵੀ ਉਸ ਦੇ ਦੂਸਰੇ ਰਸਤੇ ਵੀ ਹੋ ਸਕਦੇ ਹਨ । ਇਹੀ ਪੇਸ਼ਾ ਕਿਉ ? ਇਸ ਲਈ, 
ਕਿ ਉਸ ਵਿਚ ਪੇਟ ਅਤੇ ਆਦਤ ਦਾ ਮੋਲ ਹੈ। ਜੋ ਵੀ ਹੋਵੇ ਇਸ ਆਦਮੀ ਦਾ 
ਜਨਾਨਾਪਨ ਖਾਸ ਅਰਥ ਰੱਖਦਾ ਹੈ । 

ਅਸਾਂ ਉਹ ਰਸਤਾ ਪਾਰ ਕਰ ਲਿਆ ਅਤੇ ਹੁਣ ਫਿਰ` ਤੋਂ ਫੈਸ਼ਨੇਬਲ ਰਸਤੇ ਤੇ 
ਆ ਗਏ, ਜਿਸ ਦੇ ਦੋਹਾਂ ਪਾਸੇ ਯੂਕਲਿਪਟਸ ਦੇ ਦਰੱਖ਼ਤ ਕਤਾਰਾਂ ਬੈਨ੍ਹੀਂ ਖੜੇ ਸਨ । 
ਮੈ ਪੁੱਛਿਆ, ''ਇਹ ਰਸਤਾ ਕਿੱਥੇ ਜਾਂਦਾ ਹੈ ?'' ਉਸ ਨੇ ਕਿਹਾ, ''ਪਾਗ਼ਲਖਾਨੇ 
ਵੱਲ ।'' ਮੈਂ ਪਤਾ ਨਹੀ ਕਿਉ” ਚੁੱਪ ਹੋ ਗਿਆ । 

ਵਿਸ਼ਾ ਬਦਲਣ ਲਈ ਮੈ ਕਿਹਾ, ''ਤੁਸੀ' ਇਹ ਧੋਦਾ ਕਦੋ' ਤੱ ਕਰ 
ਰਹੇ ਹ?' ਕਿ 

ਉਸ ਨੇ ਮੇਰੇ ਵੱਲ ਇਸ ਤਰ੍ਹਾਂ ਵੇਖਿਆ, ਜਿਵੇ ਇਹ ਸੁਆਲ ਉਸ ਨੂੰ ਚੰਗਾ ਨਾ 
ਲੱਗਾ ਹੋਵੇ । ਮੈ ਕੁਝ ਬੋਲਿਆ ਨਹੀ' । ਚੁੱਪਚਾਪ ਤੁਰਿਆ, ਤੁਰਦਾ ਰਿਹਾ । ਲੱਗਭਗ 
ਪੰਜ ਮਿੰਟ ਬਾਅਦ, ਜਦੋ ਅਸੀ ਉਸ ਭੈਰ” ਦੇ ਗੇਰੂਏ, ਸੁਨਹਿਰੀ ਪੰਨੇ ਜੜੇ ਪੱਥਰ 
ਤੱਕ ਪਹੁਚ ਗਏ, ਜੋ ਅਤਿ ਆਧੁਨਿਕ ਮੁਹੱਲੇ ਵਿਚ ਇਕ ਤਾਰ ਦੇ ਖੰਭੇ ਦੇ ਕੋਲ 
ਬੜੀ ਸ਼ਰਧਾ ਨਾਲ ਸਥਾਪਤ ਕੀਤਾ ਗਿਆ ਸੀ । ਉਸ ਨੇ ਕਿਹਾ, ਮੇਰਾ ਕਿੱਸਾ ਸੈਖੋਪ 
ਵਿਚ ਇਸ ਤਰ੍ਹਾਂ ਹੈ। ਲਾਜ-ਸ਼ਰਮ ਦਿਖਾਵੇ ਦੀਆਂ ਚੀਜ਼ਾਂ ਹਨ । ਤੁਸੀ ਮੌਰੇ ਦਸਤ 
ਹੋ, ਇਸੇ ਲਈ ਕਹਿ ਰਿਹਾ ਹਾਂ । ਮੈਂ ਇਕ ਬਹੁਤ ਵੱਡੇ ਕਰੋੜਪਤੀ ਸੇਠ ਦਾ ਲੜਕਾ 
ਹਾਂ । ਉਨ੍ਹਾਂ ਦੇ ਘਰ ਵਿਚ ਜੋ ਕੌਮ ਕਰਨ ਵਾਲੀਆਂ ਜਨਾਨੀਆਂ ਹੁੰਦੀਆਂ ਸਨ, ਉਨ੍ਹਾਂ 
ਵਿਚੋ` ਇਕ ਮੈਰੀ ਮਾਂ ਹੈ, ਜੋ ਅਜੇ ਵੀ ਉਥੇ ਹੈ । ਆਪਣੇ ਪਿਤਾ ਦੇ ਖਰਚੇ ਨਾਲ ਮੈ” 
ਘਰ ਤੋ` ਦੂਰ ਪਲਿਆ । ਮਾਂ ਮਿਲਣ ਆਉਂ'ਦੀ, ਉਸੇ ਦੇ ਕਹਿਣ ਤੇ ਮੰ ਬੜੀ ਮੁਸ਼ਕਲ 
ਨਾਲ ਮੈਟਿ੍‌ਕ ਪਾਸ ਕੀਤੀ । ਫਿਰ ਕਿਸੇ ਸਿਫਾਰਿਸ਼ ਨਾਲ ਸੀ. ਆਈ. ਡੀ. ਦ। ਸਿਖਲਾਈ 
ਲਈਂ ਚਲਾ ਗਿਆ । ਉਸ ਸਮੇਂ ਤੋ ਇਹੀ ਕੌਮ ਕਰ ਰਿਹਾਹਾਂ। ਬਾਅਦ ਵਿਚ 
_ਪਤਾ ਲੱਗਾ ਕਿ ਉਥੋ' ਦਾ ਖਰਚ ਵੀ ਉਹੀ ਸੇਠ ਢਿੰਦਾ ਰਿਹਾਂ । ਉਸ ਦਾ ਹੱਥ ਮੋਰੇ 


ਕਲਾਡ ਈਥਰਲਾੀ ਰੇ 


`ਤੇ ਅਜੇ ਤੱਕ ਹੈ । ਤੂ ਉਠਾਈਗੀਰਾ ਹੈ', ਇਸੇ ਲਈ_ ਕਿਹਾ ! ਉਹ ! ਉੱਜ ਤਾਂ ਤੂ 
ਲੇਖਕ ਵੇਖਕ ਵੀ ਭੈ' । ਬਹੁਤ ਸਾਰੇ ਲੋਖਕ ਅਤੇ ਪੱਤਰਕਾਰ ਇਨਫਾਰਮਰ ਹਨ । ਤਾਂ, 
ਇਸੇ ਲਈ, ਮੰ“ ਸੋਚਿਆ ਚਲੋਂ ਚੰਗਾ ਹੋਇਆ । ਇਕ ਸਾਥੀ ਮਿਲ ਗਿਆ ।'' 
ਉਸ ਆਦਮੀ ਵਿਚ ਮੋਰੀ ਦਿਲਚਸਪੀ ਹੌਰ ਵੱਧ ਗਈ । ਡਰ ਵੀ ਲੱਗਾ । 
ਨਫ਼ਰਤ ਵੀ ਹੋਈ ਕਿ ਕਿਸ ਆਦਮੀ ਨਾਲ ਪਾਲਾ ਪਿਆ ਏ । ਫਿਰ ਵੀ, ਉਸ ਅਹਾਤੇ 
ਤੇ ਚੜ੍ਹ ਕੇ ਮੈ ਝਾਕ ਚੁੱਕਾ ਸਾਂ । ਇਸ ਲਈ ਇਕ ਅਣਦਿਸਦੀ ਜ਼ੌਜੀਰ ਨਾਲ ਬੱਝ 
ਤਾਂ ਗਿਆ ਹੀ ਸਾਂ। 
ਉਸ ਜ਼ਨਾਨੈ ਨੇ ਕਹਿਣਾ ਜਾਰੀ ਰਖਿਆ, ਉਸ ਪਾਗਲਖਾਨੇ ਵਿਚ ਕਈ ਅਜਿਹੇ 
ਲੌਕ ਸੁੱਟ ਦਿੱਤੇ ਗਏ ਹਨ ਜੋ ਸੱਚਮੁੱਚ ਅੱਜ ਦੀ ਨਜ਼ਰ ਨਾਲ ਵੱਡੇ ਪਾਗਲ ਹਨ । 
ਪਰ ਉਨ੍ਹਾਂ ਨੂ ਪਾਗ਼ਲ ਕਹਿਣ ਦੀ ਇੱਛਾ ਰੱਖਣ ਦੇ ਲਈ ਅੱਜ ਰਿ ਹੌਣਾ 
ਜ਼ਰੂਰੀ ਹੈ ।'' 
ਮੈ ਉਕਤਾਂਦਿਆਂ ਹੋਇਆਂ ਕਿਹਾ, "ਅੱਜ ਦੀ ਨਜ਼ਰ ਤੋ ਕੀ ਮਤਲਬ ?'' 
ਉਸ ਨੇ ਭਵਾਂ ਸਮੇਟ ਲਈਆਂ । ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਉਸ ਨੇ 
ਕਹਿਣਾ ਸ਼ੁਰੂ ਕੀਤਾ, “ਜੋ ਆਦਮੀ ਆਤਮਾ ਦੀ ਆਵਾਜ਼ ਕਦੀ ਕਦੀ ਸੁਣ ਲਿਆ 
ਕਰਦਾ ਹੈ ਅਤੇ ਉਸ ਨੂੰ ਬਿਆਨ ਕਰਕੇ ਉਸ ਤੋ” ਛੁੱਟੀ ਪਾ ਲੈਦਾ ਹੈ, ਉਹ ਲੇਖਕ ਹੋ 
ਜਾਂਦਾ ਹੈ । ਆਤਮਾ ਦੀ ਆਵਾਜ਼ ਜੋ ਲਗਾਤਾਰ ਸੁਣਦਾ ਹੈ ਅਤੇ ਕਹਿੰਦਾ ਕੁਝ ਨਹੀ” 
ਹੈ, ਉਹ ਭੋਲਾ ਭਾਲਾ, ਸਿੱਧਾ ਸਾਦਾ ਬੇਵਕੂਫ਼ ਹੈ। ਜੌ ਉਸ ਦੀ ਆਵਾਜ਼ ਬਹੁਤ 
ਜ਼ਿਆਦਾ ਸੁਣਿਆ ਕਰਦਾ ਹੈ ਅਤੇ ਉਸੇ ਤਰ੍ਹਾਂ ਕਰਨ ਲੱਗਦਾ ਹੈ, ਉਹ ਸਮਾਜ ਵਿਰੋਧੀ 
ਤੱਤਾਂ ਵਿਚ ਐਵੇ" ਹੀ ਸ਼ਾਮਲ ਹੋ ਜਾਇਆ ਕਰਦਾ ਹੈ । ਪਰ ਜੋ ਆਦਮੀ ਆਤਮਾ ਦੀ 
ਆਵਾਜ਼ ਜ਼ਰੂਰਤ ਤੌ" ਜ਼ਿਆਦਾ ਸੁਣ ਕੇ ਬੇਚੋਨ ਰਿਹਾ ਕਰਦਾ ਹੈ ਅਤੇ ਉਸ ਬੇਚੈਨ 
ਵਿਚ ਅੰਦਰ ਦੇ ਹੁਕਮ ਦੀ ਪਾਲਣਾ ਕਰਦਾ ਹੈ, ਉਹ ਪੂਰਾ ਪਾਗ਼ਲ ਹੈ । ਪੁਰਾਣੇ 
ਜਮਾਨੇ ਵਿਚ ਸੈਤ ਹੋ ਸਕਦਾ ਸੀ । ਅੱਜ ਕਲ੍ਹ ਉਸ ਨੂੰ ਪਾਗ਼ਲਖਾਨੇ ਵਿਚ ਸੁੱਟ ਦਿੱਤਾ 
ਜਾਂਦਾ ਹੈ ।'' 
ਮੈਨੂੰ ਸ਼ੱਕ ਹੋਇਆ ਕਿ ਸੈ” ਕਿਸੇ ਫੈਂਟੇਸੀ ਵਿਚ ਰਹਿ ਰਿਹਾ ਹਾਂ । ਇਹ ਕੋਈ 
ਐਸਾ ਵੈਸਾ ਜਾਸੂਸ ਨਹੀ" ਹੈ । ਜਾਂ ਤਾਂ ਇਹ ਆਪ ਪਾਗਲ ਹੈ, ਜਾਂ ਕੋਈ ਪਹੁੰਚਿਆ 
ਹੋਇਆ ਆਦਮੀ । ਪਰ ਉਹ ਪਾਗ਼ਲ ਵੀ ਨਹੀਂ` ਹੈ, ਨਾ ਉਹ ਪਹੁੰਚਿਆ ਹੋਇਆ ਹੈ । 
ਉਹ ਤਾਂ ਸਿਰਫ਼ ਜਨਾਨਾ ਆਦਮੀ ਹੈ ਜਾਂ ਜੇ ਵਿਗਿਆਨਕ ਸ਼ਬਦਾਵਲੀ ਦੀ ਵਰਤੋ ਕਰਾਂ 
ਤਾਂ, ਇਹ ਕਹਿਣਾ ਹੋਵੇਗਾ ਕਿ ਉਹ ਹੈ ਤਾਂ ਜਵਾਨ ਖੁੱਠਾ, ਪਰ ਉਸ ਵਿਚ ਜੌ ਲਚਕ 
ਹੈ ਉਹ ਔਰਤ ਦੇ ਚਲਣ ਦੀ ਯਾਦ ਦੁਆਉ'ਦੀ ਹੈ । 
ਮੈ" ਉਸ ਤੋ ਪੂੰਛਿਆ, ''ਤੂੰ ਕਿਤੇ ਟ੍ਰੇਨਿੰਗ ਲਈ ਹੈ ?'' 
''ਜਿਰਫ਼ ਤਜਰਬੇ ਤੋਂ ਸਿਖਿਆ ਹੈ । ਮੈਨੂੰ ਦਿਨਾਮ ਵੀ ਮਿਲਿਆ ਹੈ ।'' 
ਸੱ ਕਿਹਾ, "ਅੱਛਾ 1'' 
ਮੈਂ ਜਿਗਿਆਸਾ ਅਤੇ ਹੈਰਾਨੀ ਵਸ ਉਸ ਦੀਆਂ ਅੰਧਕਾਰ ਪੂਰਣ ਤੋਹਾਂ ਵਿਚ 
ਡੱਥਣ ਦਾ ਯਤਨ ਕਰਨ ਲੱਗਾ । 


4੪੬ ਸਖ਼ਕਾਲੀਨ ਹਿੰਦੀ. ਕਹਾਣੀਆਂ 


ਖ਼ੂਰ ਉਹ ਕੇਵਲ - ਮੁਸਕੜਾਇਆ ) ਫਿਚ ਮੈਨੂੰ -ਉਹ.ਇਉ' ਲੱਗਾ _ਜ਼ਿਵੇਂ ਉਹ 
ਅਗਿਆਤ :ਸਾਇੰਸੁ ਦੇ ਗਣਿਕ ਸ਼ੂਤਰ ਦੀ ਅੰਕ੍‌ਰਾਸ਼ੀ ਹੋਵੇ ਜਿਸ਼ ਦਾ ਮਤਲਬ ਤਾਂ 
ਕੁਝ ਜ਼ਰੂਰ ਹੁੰਦਾ ਹੈ, ਪਚ ਸਮਝ ਵਿਚ ਨਹੀ ਆਉ' ਦਾ.। 

ਦਿਲ ਵਿਚ ਵਿਚਾਰਾਂ ਦੀਆਂ ਲੜੀਆਂ ਬਣਦੀਆਂ ਗਈਆਂ:। ਸ਼ਾਇਦ ਉਸ ਨੂੰ ਵੀ 
ਮਹਿਸੂਸ ਹੋਇਆ ਹੋਵੇਗਾ । ਅਤੇ ਜਚੋ ਦੋਹਾਂ ਢੇ ਦਿਲ ਵਿਚ -ਚਾਰ 'ਚਾਰ ਸਤਰਾਂ 
ਬਣ ਗਈਆਂ ਤਾਂ ਇਸ ਦਰਾਨ ਉਸ ਨੇ ਕਿਹਾ, ਰਿ ਕਿਉ” ਨਹੀ" ਇਹ ਧੈਦਾ 
ਕਰਦਾ ? 

ਮਾਂ ਹੈਰਾਨ ਹੋ ਗਿਆ । ਇਹ ਇਕ ਅਨੋਖਾ ਵਿਚਾਰ ਸੀ । ਮੈਨੂੰ ਪਤਾ ਸੀ ਕਿ 

ਧੰਦਾ ਪੈਸਿਆਂ ਦੇ ਲ਼ਈ ਕੀਤਾ ਜਾਂਦਾ ਹੈ । ਅੱਜ ਕਲ੍ਹ ਵੱਡੇ-ਵੱਡੇ ਜ਼ਹਿਰਾਂ ਢੇ- ਮਾਮੂਲੀ 
ਹੋਫਲਾਂ ਵਿਜ਼ ਜਿਥੇ ਦਸ-ਪੁੰਜ ਆਦਮੀ ਤਰ੍ਹਾਂ ਤਜ੍ਹਾਂ ਦੀਆਂ ਗੱਪਾਂ ਮਾਰਦੇ ਹੋਏ ਬੈਠਦੇ 

ਹਨ, ਉਨ੍ਹਾਂ ਦੀਆਂ ਗੱਲਾਂ ਸੁਣ ਕੇ, ਆਪਣਾ ਅੰਦਾਜ਼ ਬਨਾਣ ਦੇ ਲਈ, ਕਈ ਅੰਦਰੂਨੀ 
ਸਉ ਅੱਖਾਂ ਵੀ ਸੁਣਦੀਆਂ ਬੈਠੀਆਂ ਰਹਿੰਦੀਆਂ ਹਨ । ਇਹ ਮੰ” 
ਸਭ ਜਾਣਦਾ ਹਾਂ । ਨਿੱਜੀ ਤਜਰਬੇ ਨਾਲ ਦੱਸ ਸਕਦਾ ਹਾਂ । ਪਰ ਫਿਰ ਵੀ, ਉਸ 
ਆਦਮੀ ਦੀ. ਹਿੰਮਤ ਤਾਂ ਵੇਖੋ ਕਿ ਉਸ ਨੇ ਕਿਹੋ ਜਿਹਾ ਉਲਝਿਆ ਹੋਇਆ ਸਵਾਲ 
ਕੀਤਾ । 

ਅੱਜ ਤੱਕ ਕਿਸੇ ਆਦਮੀ ਨੇ ਮੈਨੂੰ ਇਸ ਤਰ੍ਹਾਂ ਦਾ ਸਵਾਲ ਨਹੀ ਕੀਤਾ ਸੀ । 
ਜ਼ਰੂਰ ਮੇਰੇ ਵਿਚ ਅਜਿਹਾ ਕੁਝ ਹੈ ਕਿ ਜਿਸ ਨੂੰ ਸੈ ਵਿਸ਼ੇਸ਼ ਯੋਗਤਾ ਕਹਿ ਸਕਦਾ 
ਹਾਂ । ਮੈਂ ਆਪਣੇਂ ਜੀਵਨ ਵਿਚ ਜੋ ਵਿਦਿਆ ਅਤੇ ਅਵਿਦਿਆ ਪ੍ਰਾਪਤ ਕੀਤੀ, ਸਕੂਲਾਂ 
ਕਾਲਜਾਂ ਵਿਚ ਜੋ ਵਿਦਿਆ ਅਤੇ ਅਵਿਦਿਆ ਪ੍ਰਾਪਤ ਕੀਤੀ, ਜੋ ਕੁਸ਼ਲਤਾ ਅਤੇ 
ਅਕੁਸ਼ਲਤਾ ਪ੍ਰਾਪਤ ਕੀਤੀ, ਉਸ ਨੇ- ਮੈਂ ਮੰਨਾਂ ਜਾਂ ਨਾ ਮੰਨਾਂ-ਮੈਨੂੰ ਸਭਿਆ ਵਰਗ 
`ਦਾ ਅੰਗ ਬਣਾ ਦਿੱਤਾ ਹੈ । ਹਾਂ, ਮੈ ਉਸ ਸਭਿਆ ਵਰਗ ਦਾ ਅੰਗ ਹਾਂ ਜਿਸ ਨੂੰ 
ਆਪਣੀ ਸੱ'ਭਿਅਤਾ ਦੇ ਨਿਰਬਾਹ ਲਈ ਹੁਣ ਆਰਥਕ ਕਸ਼ਟ ਦਾ ਸਾਹਮਣਾ ਕਰਨਾ 
ਪੈਂਦਾ ਹੈ, ਅਤੇ ਇਹ ਭਾਵਨਾ ਦਿਲ ਵਿਚ ਰਹਿੰਦੀ ਹੈ ਕਿ ਨਾਸ਼ ਬਹੁਤ ਨੌੜੋ ਹੈ । 
ਸਖੋਪ ਵਿਚ, ਮੈ ਸੁਚੇਤ ਵਿਅਕਤੀ ਹਾਂ, ਬਹੁਤ ਪੜ੍ਹਿਆ ਲਿਖਿਆ, ਬਹੁਤ ਸਭਿਆ 
ਹਾਂ । ਪਰ ਕਿਉਕਿ ਆਪਣੀ ਇਸ ਬਹੁਤੀ ਵਿਦਿਆ ਅੰਡੇ ਬਹੁਤੀ ਸਭਿਅਤਾ_ 
ਉਚਤਾ ਨੂੰ ਪ੍ਰਗਟ ਕਰਦਿਆਂ ਰਹਿਣ ਦੇ ਲਈ, ਜੋ ਨਿੱਘਾ-ਪ੍ਰਸੈਨ ਮੂੰਹ ਚਾਹੀਦਾ ਹੈ, 
ਉਹ ਨਾ ਹੋਣ ਨਾਲ ਮੈ` ਉਠਾਈਗੀਰਾ ਵੀ ਲੱਗਦਾ ਹਾਂ--ਆਪਣੇ ਆਪ ਨੂੰ ! 

ਤਾਂ ਫਿਰ ਮੇਰੀ ਇਸ ਮਹਿਕ ਨੂੰ ਪਛਾਣ ਕੇ ਉਸ ਅਨੌਖੇ, ਵਿਅਕਤੀ ਨੇ ਮੌਰੇ 
ਸਾਹਮਣੇ ਜੋ ਪ੍ਰਸਤਾਵ ਰਖਿਆ ਉਸ ਨਾਲ ਮੈ" ਆਪਣੇ ਆਪ ਤੋ ਇਕਦਮ ਸੁਚੇਤ 
ਧੋ ਗਿਆ। ਕੀ ਹਰਜ਼ ਹੈ ? ਆਮਦਨ ਦਾ ਇਕ ਚੋਗਾ ਸਾਧਨ_ਇਹ ਵੀ ਤਾਂ ਹੋ 
ਸਕਦਾ ਹੈ । 

ਮੈ ਗੱਲ ਬਦਲ ਕੇ ਉਸ ਤੋਂ' ਪੁੱਛਿਆ, ''ਤਾਂ ਫਿਰ ਹਾਂ, ਤੁਸੀ ਉਸ ਪਾਗ਼ਲਖਾਨੇ 
_ਦੀ ਗੱਲ ਕਹਿ ਰਹੇਂ ਸੀ। ਉਸ ਦਾ ਕੀ 7 

ਮੈ ਗਰਦਨ ਹੇਠਾਂ ਸੁੱਟ ਲਈ । ਕੈਨਾਂ ਵਿਚ ਬਿਨਾਂ ਰੁਕੇ ਸ਼ਬਦਾਂ ਦਾ ਪ੍ਰਵਾਹ 


ਕਲਾਡ ਦਈੀਥਰਲੀ- 
ਸੋ 
ਚਲਣ ਲੱਗਾ. ।. ਮੈ" ਸੁਣਦਾ ਗਿਆ । ਸ਼ਾਇਦ, `_ਉਹ' ਉਸ ਦੇ. ਬਿਆਨ ਦੀ, ਭੂਮਿਕਾ 
ਰਹੀ ਹੋਵੇਗੀ । ਇਸ ਢੌਰਾਨ ਮੈ ਉਸ ਨੂੰ ਟੋਕ ਕੇ ਪੁੱਛਿਆ, "ਤਾਂ ਫਿਰ ਉਸ ਦਾ 
ਨਾਂ ਕੀ ਹੈ ?'' ਰ 
''ਕਲਾਡ ਈਥਰਲੀ ! ' ਰ 
“ਕੀ. ਉਹ ਰੌਮਨ ਕੌਥੋ ਲਿਕ ਹੈ--ਆਦਿਵਾਸੀ ਈਸਾਈ 
ਉਸ ਨੇ ਨਾਰਾਜ਼ ਹੋ ਕੇ ਕਿਹਾ, ''ਤਾਂ ਫਿਰ ਅਜੇ ਤੱਕ 
ਸੁਣ ਰਿਹਾ ਸੀ ?' 
ਮੈ ਉਸ ਨੂੰ ਵਿਸ਼ਵਾਸ਼ ਦੁਆਇਆ ਕਿ ਉਸ ਦੀ ਇਕ ਇਕ ਗੱਲ ਦਿਲ ਵਿਚ 
ਉਤਰ ਰਹੀ ਸੀ । ਫਿਰ ਵੀ ਉਸ ਦੇ ਚਿਹਰੇ ਦੇ ਭਾਵਾਂ ਤੋਂ ਪਤਾ ਲੱਗਾ ਕਿ ਉਸ ਨੂੰ 
ਮੇਰੀ ਗੱਲ ਤੇ ਵਿਸ਼ਵਾਸ਼ ਨਹੀ ਹੋਇਆ । ਉਸ ਨੰ ਕਿਹਾ, 'ਕਲਾਡ ਈਥਰਲੀ ਉਸ 
ਅਮਰੀਕੀ ਜਹਾਜ਼ ਦਾ ਪਾਇਲਟ ਹੈ, ਜਿਸ ਨੰ ਹੀਰਸੀਮਾ ਤੇ ਬੈਬ ਸੁੱਟਿਆ ਸੀ ।'' 
ਮੈਨੂੰ ਹੈਰਾਨੀ ਦਾ ਇਕ ਧੱਕਾ ਲੱਗਾ । ਜਾਂ ਤਾਂ ਉਹ ਪਾਗ਼ਲ ਹੈ ਜਾਂ ਮੈ" । ਮੈ' 
ਉਸ ਤੋ ਪੁੱਛਿਆ, ''ਤਾਂ ਫਿਰ ਇਸ ਨਾਲ ਕੀ ਹੁਦਾ ਹੈ ?'' 
ਹੁਣ ਉਸ ਨੇ ਬਹੁਤ ਹੀ ਨਾਰਾਜ਼ ਹੋ ਕੇ ਆਖਿਆ, ''ਓ ਬੇਵਕੂਫ ! ਤਬਾਹ ਤੇ 
ਬਰਬਾਦ ਹੋਏ ਹੀਰੋਸੀਮਾ ਦੀ ਬਦਰੋਗ ਅਤੇ ਬਦਸੂਰਤ, ਉਦਾਸ ਅਤੇ ਗਮਗੀਨ ਜ਼ਿੰਦਗੀ 
ਦੀ ਪ੍ਰਧਾਨਗੀ ਕਰਨ ਵਾਲੋਂ ਮੇਅਰ ਨੂੰ ਉਹ ਹਰ ਮਹੀਨੇ ਚੈੱਕ ਭੇਜਦਾ ਰਿਹਾ, 
ਤਾਂ ਕਿ ਉਨ੍ਹਾਂ ਪੈਸਿਆਂ ਨਾਲ ਦੀਨ-ਹੀਨਾਂ ਨੂੰ ਮਦਦ ਤਾਂ ਮਿਲੇਂ। ਉਸ ਨੇ ਜੋ 
ਭਿਆਨਕ ਪਾਪ ਕੀਤਾ ਹੈ, ਉਹ ਵੀ ਕੁਝ ਘੱਟ ਹੋਵੇ ।'' 
ਮੰ ਉਸ ਦੇ ਚਿਹਰੇ ਨੂੰ ਪੜ੍ਹਨਾ ਸ਼ੁਰੂ ਕੀਤਾ । ਉਸ ਦੀਆਂ ਉਹ ਖੁਰਦਰੀਆਂ 
ਸੰਘਣੀਆਂ ਭਵਾਂ ਨੱਕ ਢੇ ਕੋਲ ਆ ਮਿਲਦੀਆਂ ਸਨ । ਕਰੜੇ ਵਾਲਾਂ ਦੀ ਤੇਜ਼ ਰੇਜ਼ਰ 
ਨਾਲ ਹਜਾਮਤ ਕੀਤਾ ਹਦਿਆ ਉਸ ਦਾ ਉਹ ਹਰਾ-ਗੋਰਾ ਚਿਹਰਾ, ਸਿੱਧੀ ਮੋਟੀ ਨੱਕ 
ਅਤੇ ਮਜਾਕੀਆ ਹੋ'ਠ ਅਤੇ ਗ਼ਮਗੀਨ ਅੱਖਾਂ, ਸਰੀਰ ਦੀ ਜਨਾਨਾ ਲਚਕ, ਡਬਲ ਠੋਡੀ, 
ਜਿਸ ਢੈ ਵਿਚ ਹਲਕਾ ਜਿਹਾ ਟੋਇਆ ਹੈ । 
ਇਹ ਕਿਹੜਾ ਆਦਮੀ ਹੈ, ਜੋ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕਰ ਰਿਹਾ ਹੈ ? 
ਜਾਪਿਆ ਕਿ ਮੈ ਸੱਚਮੁੱਚ ਇਸ ਦੁਨੀਆਂ ਵਿਚ ਨਹੀ` ਰਹਿ ਰਿਹਾਂ ਹਾਂ, ਉਸ ਤੋ` ਕੋਈ 
ਦੋ ਸੌ ਮੀਲ ਉਪਰ ਆ ਗਿਆ ਹਾਂ. ਜਿਥੇ ਆਕਾਸ਼, ਚੰਨ-ਤਾਰੇ, ਸੁਰਜ ਸਾਰੇ ਵਿਖਾਈ 
ਦਿੰ ਦੇ ਹਨ । ਰਾਕਟ ਉੱਡ ਰਹੇ ਹਨ । ਆਉਂਦੇ ਹਨ, ਜਾਂਦੇ ਹਨ, ਅਤੇ ਧਰਤੀ ਇਕ 
ਚੰੜੇ ਨੀਲੇ ਗੋਲ ਜਗਤ ਵਰਗੀ ਵਿਖਾਈ ਦੇ ਰਹੀ ਹੈ, ਜਿਥੇ ਅਸੀ` ਕਿਸੇ ਇਕ ਦੇਸ਼ ਦੇ 
ਨਹੀ” ਹਾਂ, ਸਾਰੇ ਦੇਸ਼ਾਂ ਦੇ ਹਾਂ । ਦਿਲ ਵਿਚ ਇਕ ਭਿਆਨਕ ਜੋਸ਼ ਭਰੀ ਭਾਰਹੀਨ 
ਚਚਲਤਾ ਹੈ । ਕੁੱਲ ਮਿਲਾ ਕੇ ਪਲ ਭਰ ਇਹੀ ਹਾਲਤ ਰਹੀ । ਪਰ ਉਹ ਪਲ ਬਹੁਤ 
ਹੀ ਦੁਖਦਾਇਕ ਸੀ । ਭਿਆਨਕ ਅਤੇ ਸ਼ੋਕਾ ਭਰਪੂਰ । ਅਤੇ ਉਸ ਪਲ ਤੋਂ' ਪ੍ਰਭਾਵਿਤ ਹੋ 
ਕੇ ਮੰ ਉਸ ਤੋਂ' ਪੁੱਛਿਆ, "ਤਾਂ ਕੀ ਹੀਰੋਸੀਮਾ ਵਾਲਾ ਕਲਾੜ੍੍‌ ਈਥਰਲੀ ਇਸ 
ਪਾਗ਼ਲਖਾਨੇ ਵਿਚ ਹੈ ?''” 


ਮੋਰਾ ਹੱਥ ਵੈਲ ਕੇ ਉਗਲੀਆਂ ਨਾਲ ਉਸ ਪੀਲੀ ਬਿਲਡਿੰਗ ਵੱਲ ਇਸ਼ਾਰਾ ਕਰ 


॥04੨ ੪) 
ਸਿ 


ਮੋਰੀ ਗੱਲ ਹੀ ਨਜ਼ੀ' 


46 ਸਮਕਾਲੀਨ ਹਿੰਦੀ ਕਹਾਣੀਆਂ 


ਰਿਹਾ ਸੀ ਜਿਸ ਦੇ ਅਹਾਤੇ ਦੀ ਦੀਵਾਰ 'ਤੇ ਚੜ੍ਹ ਕੇ ਮੇਰੀਆਂ ਅੱਖਾਂ ਨੇ ਰੌਸ਼ਨਦਾਨ 
ਪਾਰ ਕਰਕੇ ਉਨ੍ਹਾਂ ਤੇਜ਼ ਅੱਖਾਂ ਨੂੰ ਵੇਖਿਆ ਸੀ, ਜੋ ਉਸੇ ਰੌਸ਼ਨਦਾਨ ਵਿਚੋਂ" ਲੰਘ ਕੇ 
ਬਾਹਰ ਜਾਣਾ ਚਾਹੁੰਦੀਆਂ ਹਨ । ਤਾਂ ਫਿਰ, ਜੇ ਮੈ ਇਸ ਜ਼ਨਾਨੇ ਲਚਕਦਾਰ ਆਦਮੀ 
ਤੇ ਵਿਸ਼ਵਾਸ਼ ਕਰਾਂ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਮੇਰੀਆਂ ਦੇਖੀਆਂ ਉਹ 
ਅੱਖਾਂ, ਹੌਰ ਕਿਸੇ ਦੀਆਂ ਨਹੀ, ਖਾਸ ਕਲਾਡ ਈਥਰਲੀ ਦੀਆਂ ਹੀ ਸਨ । ਪਰ ਇਹ 
ਕਿਵੇ` ਹੋ ਸਕਦਾ ਹੈ ? 

ਉਸ ਨੇ ਮੋਰੀ ਗੱਲ ਤਾੜ ਕੇ ਕਿਹਾ, 'ਹਾਂ, ਉਹ ਕਲਾਡ ਈਥਰਲੀ ਹੀ ਸੀ ।`' 

ਮੈੱ' ਚਿੜ ਕੇ ਕਿਹਾ, ''ਤਾਂ ਕੀ ਇਹ ਹਿੰਦੁਸਤਾਨ ਨਹੀ ਹੈ ਹ ਅਸੀ` ਅਮਰੀਕਾ 
ਵਿਚ ਹੀ ਰਹਿ ਰਹੇ ਹਾਂ ? 

ਉਸ ਨੇ ਜਿਵੇ” ਮੇਰੀ ਬੇਵਕ੍ਹਵੀ ਤੇ ਹਾਸੇ ਦਾ ਠਹਾਕਾ ਮਾਰਿਆ, ਕਿਹਾ, ''ਭਾਰਤ 
ਦੇ ਹਰ ਵੱਡੇ ਸ਼ਹਿਰ ਵਿਚ ਇਕ ਇਕ ਅਮਰੀਕਾ ਹੈ । ਤੂ ਲਾਲ ਹੋਠਾਂ ਵਾਲੀਆਂ 
ਚਮਕਦਾਰ, ਗੋਰੀਆਂ ਸੁਨਹਿਰੀ ਔਰਤਾਂ ਨਹੀ” ਵੇਖੀਆਂ, ਉਨ੍ਹਾਂ ਦੇ ਕੀਮਤੀ ਕੱਪੜੇ 
ਨਹੀ” ਵੇਖੋ ? ਸ਼ਾਨਦਾਰ ਮੌਟਰਾਂ ਵਿਚ ਘੰਮਣ ਵਾਲੇ ਬਹੁਤ ਪੜ੍ਹੇ ਲਿਖੋ ਲੌਕ ਨਹੀ” 
ਵੇਖੇ ? ਵਧੀਆ ਕਿਸਮ ਦੀ ਰੋਡੀਬਾਜ਼ੀ ਨਹੀ ਵੇਖੀ ? ਸੈਮੀਨਾਰ ਨਹੀ` ਵੇਖੇ ? ਇਕ 
ਜ਼ਮਾਨੇ ਵਿਚ ਅਸੀ` ਲੰਦਨ ਜਾਂਦੇ ਸਾਂ ਅਤੇ ਇੰਗਲੋ“ਡ-ਰਿਟਰਨ ਅਖਵਾਂਦੇ ਸਾਂ । ਅਤੇ 
ਅੱਜ ਵਾਸ਼ਿੰਗਟਨ ਜਾਂਦੇ ਹਾਂ । ਜੇ ਸਾਡਾ ਵਸ ਚਲੇ ਅਤੇ ਅੱਜ ਅਸੀ ਸੱਚਮੁੱਚ ਉਤਨੇ 
ਹੀ ਅਮੀਰ ਹੋਈਏ ਅਤੇ ਸਾਡੇ ਕੌਲ ਉਤਨੇ ਹੀ ਐਟਮ ਬੰਬ, ਹਾਈਡਰੋਜਨ ਬੋਬ 
ਤੇ ਰਾਕਟ ਹੌਣ ਤਾਂ ਫਿਰ ਪੁੱਛੋ" ਹੀ ਨਾਂਹ ? ਅਖ਼ਬਾਰ ਪੜ੍ਹਦੇ ਹੋ ਕਿ ਨਹੀ” ?'' 

ਮੈ" ਕਿਹਾ, ''ਹਾਂ ।' 

"ਤਾਂ ਫਿਰ ਤੂੰ ਮੈਕਮਿਲਨ ਦੀ ਉਹ ਤਕਰੀਰ ਵੀ ਪੜ੍ਹੀ ਹੋਵੇਗੀ, ਜੋ ਉਸ ਨੰ... 
ਨੂੰ ਦਿੱਤੀ ਸੀ । ਉਸ ਨੇ ਕੀ ਕਿਹਾ ਸੀ ? ਇਹ ਦੇਸ਼, ਸਾਡੇ ਫ਼ੌਜੀ ਗੁੱਟ ਵਿਚ ਤਾਂ 
ਨਹੀ' ਹੈ, ਪ੍ਰੰਤੂ ਸੈਸਕ੍ਰਿਤੀ ਅਤੇ ਆਤਮਾ ਤੋਂ“ ਸਾਡੇ ਨਾਲ ਹੈ । ਕੀ ਮੈਕਮਿਲਨ ਕੌਰਾ 
ਝੂਠ ਕਹਿ ਰਿਹਾ ਸੀ ? ਬਿਲਕੁਲ ਨਹੀ', ਉਹ ਇਕ ਮਹੱਤਵਪੂਰਨ ਤੱਥ ਤੇ ਰੌਸ਼ਨ] 
ਪਾ ਰਿਹਾ ਸੀ । 

''ਅਤੇ ਜੇ ਇਹ ਸੱਚ ਹੈ ਤਾਂ ਇਹ ਵੀ ਠੀਕ ਹੈ ਕਿ ਉਨ੍ਹਾਂ ਦੀ ਸਸਕ੍ਰਿਤੀ ਅਤੇ 
ਆਤਮਾ ਦਾ ਸੈਕਟ ਸਾਡੀ ਸੈਸਕਿਤੀ ਅਤੇ ਆਤਮਾ ਦਾ ਸੈਕਟ ਹੈ । ਇਹੀ ਕਾਰਣ ਹੈ 
ਕਿ ਅੱਜ ਕਲ ਦੇ ਲੇਖਕ ਅਤੇ ਕਵੀ ਅਮਰੀਕੀ, ਬ੍ਰਿਟਿਸ਼ ਅਤੇ ਪੱਛਮੀ ਯੂਰਪੀ ਸਾਹਿਤ 
ਅਤੇ ਵਿਚਾਰਧਾਰਾਵਾਂ ਵਿਚ_ਗੌਤੇ ਮਾਰਦੇ ਹਨ ਅਤੇ ਉਥੋਂ ਆਪਣੀ ਆਤਮਾ ਨੂੰ 
ਸਿੱਖਿਆ ਅਤੇ ਸੈਸਕ੍ਰਿਤੀ ਪ੍ਰਦਾਨ ਕਰਦੇ ਹਨ । ਕੀ ਇਹ ਝੂਠ ਹੈ 7 .ਬੋਲੋਂ ਕਿ ਝੂਠ 
ਹੈ ? ਅਤੇ ਸਾਡੇ ਅਖੌਤੀ ਕੌਮੀ ਅਖ਼ਬਾਰ ਅਤੇ ਪ੍ਰਕਾਸ਼ਨ-ਕੇਦਰ ! ਉਹ ਆਪਣੀ 
ਵਿਚਾਰਧਾਰਾ ਅਤੇ ਦ੍ਰਿਸ਼ਟੀਕੋਣ ਕਿੱਥੋ ਲੈਦੇ ਹਨ ?` 

ਦਿਹ ਆਖ ਕੇ ਉਂਹ ਜ਼ੌਰ ਨਾਲ ਹੱਸ ਪਿਆ ਅਤੇ ਹਾਸੇ ਦੀਆਂ ਲਹਿਰਾਂ ਵਿਚ 
ਉਸ ਦਾ ਸਰੀਰ ਲਚਕਣ ਲੱਗਾ । 


(੮੦ %੦ 


ਉਸ ਨੇ ਆਖਣਾ ਜਾਰੀ ਰਖਿਆ, ਕੀ ਅਸਾਂ ਨੇ ਵਿੰਡੋਨੋਸ਼ੀਆਈ ਜਾਂ ਚੀਨੀ ਜਾਂ 


4 


ਅਫ਼ਰੀਕੀ ਸਾਹਿਤ ਤੋਂ` ਪ੍ਰੋਰਨਾ ਲਈ ਹੈ ਜਾਂ ਲੁਮੁਬਾ ਦੇ ਕਾਵਿ ਤੋ ? ਛੀ: ਛੀ: ਉਹ 
ਜਾਨਵਰਾਂ ਦਾ, ਚੌਪਾਹਿਆ (ਚਾਰ ਪੈਰਾਂ ਵਾਲਿਆਂ) ਦਾ ਸਾਹਿਤ ਹੈ । ਅਤੇ, ਰੂਸ ਦਾ ! 
ਉਹ, ਇਹ ਤਾਂ ਸੁਆਰਥ ਦੀ ਗੱਲ ਹੈ । ਇਸ ਦਾ ਰਾਜ਼ ਹੌਰ ਹੀ ਹੈ। ਰੂਸ ਤੋਂ' ਅਸੀ 
ਮਦਦ ਚਾਹੈਦੇ ਹਾਂ, ਪਰ ਡਰਦੇ ਵੀ ਹਾਂ । 

“ਛੱਡੋ ! ਤਾਂ ਫਿਰ ਮਤਲਬ ਇਹ ਹੈ ਕਿ ਜੇ ਉਨ੍ਹਾਂ ਦੀ ਸੰਸਕ੍ਰਿਤੀ ਸਾਂਡੀ 
ਸੋਸਰ੍ਰਿਤੀ ਹੈ, ਉਨ੍ਹਾਂ ਦੀ ਆਤਮਾ ਸਾਡੀ ਆਤਮਾ ਅਤੇ ਉਨ੍ਹਾਂ ਦਾ ਸੰਕਟ ਸਾਡਾ ਸੈਕਟ 
ਹੈ--ਜਿਹਾ ਕਿ ਸਿੱਧ ਹੈ ਕਿ ਹੈ--ਜ਼ਰਾ ਅਖ਼ਬਾਰ ਪੜ੍ਹੋ , ਕਰੋ ਗੱਲਬਾਤ ਅੰਗਰੇਜ਼ੀ 
ਬੋਲਣ ਵਾਲੇ ਫਰਾਟੇਬਾਜ਼ ਲੋਕਾਂ ਨਾਲ--ਤਾਂ ਫਿਰ ਸਾਡੇ ਇਥੇ ਵੀ ਹੀਰੋਸੀਮਾ ਭੇ ਬੋਬ 
ਸੋਟਣ ਵਾਲੋਂ ਪਾਇਲਟ ਕਿਉ ਨਹੀ” ਹੋ ਸਕਦੇ ਅਤੇ ਸਾਡੇ ਇਥੇ ਵੀ ਸਾਮਰਾਜਵਾਦੀ 
ਯੁੱਧਵਾਦੀ ਲੋਕ ਕਿਉਂ” ਨਹੀ ਹੋ ਸਕਦੇ । ਸੌਖੋਪ ਕਿੱਸਾ ਇਹ ਹੈ ਕਿ ਹਿੰਦੁਸਤਾਨ 
ਵੀ ਅਮਰੀਕਾ ਹੀ ਹੈ ।'' 

ਮੈਨੂੰ ਪਸੀਨਾ ਆਉਣ ਲੱਗਾ । ਫਿਰ ਵੀ ਦਿਲ ਇਹ ਸਵੀਕਾਰ ਕਰਨ ਲਈ 
ਤਿਆਰ ਨਹੀ` ਸੀ ਕਿ ਭਾਰਤ ਅਮਰੀਕਾ ਹੀ ਹੈ ਅਤੇ ਇਹ ਕਲਾਡ ਈਥਰਲੀ ਉਸੇ 
ਪਾਗ਼ਲਖਾਨੇ ਵਿਚ ਰਹਿੰਦੇ ਹਨ--ਉਸੇ ਪਾਗ਼ਲਖਾਨੇ ਵਿਚ ਰਹਿੰਦਾ ਹੈ । ਮੇਰੀਆਂ 
ਅੱਖਾਂ ਵਿਚ ਸ਼ੱਕ, ਅਵਿਸ਼ਵਾਸ, ਡਰ ਅਤੇ ਸ਼ੈਕਾ ਦੀ ਮਿਲੀ ਜੁਲੀ ਚਮਕ ਜ਼ਰੂਰ ਰਹੀ 
ਹੋਵੇਗੀ, ਜਿਸ ਨੂੰ ਵੇਖ ਕੇ ਉਹ ਹੱਸ ਪਿਆ ਅਤੇ ਉਸ ਨੇ ਮੈਨੂੰ ਇਕ 
ਸਿਗਰਟ ਦਿੱਤੀ । 

ਇਕ ਦਰੱਖਤ ,ਦੇ ਹੇਠਾਂ ਖਲੋਂ ਕੇ ਅਸੀ ਦੋਵੇ` ਗੱਲਾਂ ਕਰਦੇ ਹੋਏ ਇਕ 
ਪੱਥਰ ਤੇ ਬੈਠ ਗਏ । ਉਸ ਨੇ ਕਿਹਾ, ''ਵੇਖਿਆ ਨਹੀ” ! ਬਿਟਿਸ਼-ਅਮਰੀਕੀ ਜਾਂ 
ਫ਼ਰਾਂਸੀਸੀ ਕਵਿਤਾ ਵਿਚ ਜੋ ਮੂਡ, ਜੌ ਦਿਲੀ ਭਾਵਨਾਵਾਂ ਰਹਿੰਦੀਆਂ ਹਨ--ਬਸ ਉਹ 
ਹੀ ਸਾਡੇ ਇਥੇ ਵੀ ਹਨ, ਲਿਆਈਆਂ ਜਾਂਦੀਆਂ ਹਨ । ਚੰਗੀ ਰੁਚੀ ਅਤੇ ਆਧੁਨਿਕ 
ਭਾਵਾਂ ਦਾ ਤਕਾਜ਼ਾ ਹੈ ਕਿ ਉਨ੍ਹਾਂ ਨੂੰ ਲਿਆਂਦਾ ਜਾਏ । ਕਿਉ ? ਇਸ ਲਈ ਕਿ ਉਥੇ 
ਉਦਯੋਗਿਕ ਸੱਭਿਅਤਾ ਹੈ, ਸਾਡੇ ਇਥੇ ਵੀ । ਜਿਵੇ" ਕਿ ਕਾਰਖਾਨੇ ਬੋਲਣ ਨਾਲ 
ਆਦਰਸ਼ ਅਤੇ ਫ਼ਰਜ਼ ਬਦਲ ਜਾਂਦੇ ਹੋਣ ।'' 

ਮੈ" ਨਾਰਾਜ਼ ਹੋ ਕੇ ਸਿਗਰਟ ਸੁੱਟ ਦਿੱਤੀ । ਉਸ ਦੇ ਸਾਹਮਣੇ ਖੜ੍ਹਾ ਹੋ ਗਿਆ । 
ਸ਼ਾਇਦ ਉਸ ਸਮੇ" ਮੈ' ਉਸ ਨੂੰ ਮਾਰਨਾ ਚਾਹੁੰਦਾ ਸਾਂ । ਹੱਥੋਂਪਾਈ ਹੋਣਾ ਚਾਹੁੰਦਾ ਸਾਂ । 
ਪਰ, ਉਹ ਵਿਅੰਗ ਭੁਰਪੂਰ ਹਾਸਾ ਹੱਸਿਆ ਅਤੇ ਉਸ ਦੀਆਂ ਅੱਖਾਂ ਜ਼ਿਆਦਾ 
ਗ਼ਮਗੀਨ ਹੋ ਗਈਆਂ । 

ਉਸ ਨੇ ਕਿਹਾ, ''ਕਲਾਡ ਈਥਰਲੀ ਇਕ ਪਾਇਲਟ ਸੀ । ਉਸ ਦੇ ਐਟਮ ਬੇਬ 
ਨਾਲ ਹੀਰੋਸੀਮਾ ਨਸ਼ਟ ਹੋਇਆ । ਉਹ ਆਪਣੀ ਕਾਰਗ੍ਰਜ਼ਾਰੀ ਵੇਖਣ ਉਸ ਸ਼ਹਿਰ 
ਗਿਆਂ । ਉਸ ਭਿਆਨਕ ਬਦਰੋਗ, ਬਦਸੂਰਤ ਕੱਟੀਆਂ ਲਾਸ਼ਾਂ ਦੇ ਸ਼ਹਿਰ ਨੂੰ ਵੇਖ ਕੇ 
ਉਸ ਦਾ ਦਿਲ ਟੁੱਕੜੇ ਟੁੱਕੜੇ ਹੋ ਗਿਆ । ਉਸ ਨੂੰ ਪਤਾ ਨਹੀ" ਸੀ ਕਿ ਉਸ ਕੌਲ 
ਅਜਿਹਾ ਹਥਿਆਰ ਹੈ ਅਤੇ ਉਸ ਹਥਿਆਰ ਦਾ ਸਿੱਟਾ ਇਹ ਹੋਵੇਗਾ । ਉਸ ਦੇ ਦਿਲ 
ਵਿਚ ਬੇਗੂਨਾਹ ਵਿਅਕਤੀਆਂ ਦੇ ਪ੍ਰੇਤਾਂ, ਲਾਸ਼ਾਂ, ਲੌਥਾਂ, ਲਾਸ਼ਾਂ ਦੇ ਕੱਟੇ ਫੁੱਟੇ ਚਿਹਰੇ 


48 ਸਮਕਾਲੀਨ ਹਿੰਦੀ ਕਹਾਣੀਆਂ 


ਤੈਰਨ ਲੱਗੇ । ਉਸ ਦੇ ਹਿਰਦੇ ਵਿਚ ਹਮਦਰਦੀ ਜਾਗ ਪਈ । ਉਧਰ, ਅਮਰੀਕੀ 
ਸਰਕਾਰ ਨੇ ਉਸ ਨੂੰ ਇਨਾਮ ਦਿੱਤਾ । ਉਹ ਵਾਰ ਹੀਰੋ ਹੋ ਗਿਆ । ਪਰ ਉਸ ਦੀ 
ਆਤਮਾ ਆਖਦੀ ਸੀ ਕਿ ਉਸ ਪਾਪ ਕੀਤਾ ਹੈ, ਭਿਆਨਕ ਪਾਪ ਕੀਤਾ ਹੈ । ਉਸ ਨੂੰ 
ਸਜ਼ਾ ਮਿਲਣੀ ਹੀ ਚਾਹੀਦੀ ਹੈ । ਨਹੀ” ! ਪਰ ਉਸ ਦਾ ਦੇਸ਼ ਤਾਂ ਉਸ ਨੂੰ ਹੀਰ 
ਮੰਨਦਾ ਸੀ । ਹੁਣ ਕੀ ਕੀਤਾ ਵਣ ! ਉੱਸ ਨੇ ਸਰਕਾਰੀ ਨੌਕਰੀ ਛੱਡ ਦਿੱਤੀ । ` ਮਾਮੂਲੀ 
ਕੰਮ ਕੀਤਾ । ਪਰ, ਫਿਰ ਵੀ ਉਹ 'ਵਾਰ ਹੀਰੋ' ਸੀ, ਮਹਾਨ ਸੀ, ਕਲਾਡ ਈਬਰਲੀ 
ਮਹਾਨਤਾ ਨਹੀਂ, ਸਜ਼ਾ ਚਾਹੋਦਾ ਸੀ, ਸਜ਼ਾ ! 

'ਉਸ ਨੇ ਅਜਿਹੀਆਂ ਵਾਰਦਾਤਾਂ ਸ਼ੁਰੂ ਕੀਤੀਆਂ ਜਿਨ੍ਹਾਂ ਨਾਲ ਉਹ ਗ੍ਰਿਫਤਾਰ ਹੋ 
ਸਕੇ ਅਤੇ ਜੇਲ੍ਹ ਵਿਚ ਸੁੱਟਿਆ ਜਾ ਸਕੇ । ਪ੍ਰੰਤੂ ਸਬੂਤਾਂ ਦੀ ਘਾਟ ਕਾਰਣ ਉਹ ਹਰ 
ਵਾਰ ਛੱਡ ਦਿੱਤਾ ਗਿਆ । ਉਸ ਨੇ ਐਲਾਨ ਕੀਤਾ ਕਿ ਉਹ ਪਾਪੀ ਹੈ, ਪਾਪੀ ਹੈ, ਉਸ 
ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਉਸ ਨੇ ਬੇਗੁਨਾਹ ਇਨਸਾਨਾਂ ਦਾ ਕਤਲ ਕੀਤਾ ਹੈ, 
ਉਸ ਨੂੰ ਸਜ਼ਾ ਦਿਓ । ਹੋ ਪ੍ਰਭੂ ! ਪ੍ਰੰਤੂ, ਅਮਰੀਕੀ ਸ਼ਾਸ਼ਨ ਉਸ ਨੂੰ ਪਾਪ ਨਹੀਂ 
ਮਹਾਨ ਕੌਮ ਮੰਨਦੀ ਸੀ । ਦੇਸ਼-ਭਗਤੀ ਮੰਨਦੀ ਸੀ । ਜਦੋ ਉਸ ਨੇ ਈਥਰਲੀ 
ਦੀਆਂ ਇਹ ਹਰਕਤਾਂ ਵੇਖੀਆਂ ਤਾਂ ਉਸ ਨੂੰ ਪਾਗ਼ਲਖਾਨੇ ਵਿਚ ਸੁੱਟ ਦਿੱਤਾ । ਟੇਕਸਾਸ 
ਪ੍ਰਾਂਤ ਵਿਚ ਵਾਕੋ ਨਾਂ ਦੀ ਇਕ ਜਗ੍ਹਾ ਹੈ, ਉਥੇ ਉਸ ਦਾ ਦਿਮਾਗ਼ ਠੀਕ ਕਰਨ ਲਈ 
ਉਸ ਨੂੰ ਰਖਿਆ ਗਿਆ । ਉਥੇ ਉਹ ਚਾਰ ਸਾਲ ਰਿਹਾ, ਪਰ ਉਸ ਦਾ ਪਾਗ਼ਲਪਨ 
ਠੀਕ ਨਹੀ' ਹੋ ਸਕਿਆ। 

''ਚਾਰ ਸਾਲ ਬਾਅਦ ਉਹ ਉਥੋ' ਛੁੱਟਿਆ ਤਾਂ ਉਸ ਨੂੰ ਰਾਏ ਐਲ. ਮੈਨਟੂਥ ਨਾਂ 
ਦਾ ਇਕ ਗੁੰਡਾ ਮਿਲਿਆ । ਉਸ ਦੀ ਮਦਦ ਨਾਲ ਉਸ ਨੇ ਡਾਕਖਾਨਿਆਂ ਤੇ ਹਮਲਾ 
ਕੀਤਾ । ਆਖਰ ਸਾਥੀ ਸਮੇਤ ਉਹ ਪਕੜ ਲਿਆ ਗਿਆ । ਸਗ ਚਲਿਆ । ਕੋਈ 
ਫਾਇਦਾ ਨਹੀ” । ਜਦੋ ਇਹ ਪਤਾ ਲੱਗਾ ਕਿ ਉਹ ਕੌਣ ਹੈ ਅਤੇ ਕੀ ਚਾਹੁੰਦਾ ਹੈ ਤਾਂ 
ਉਸ ਨੂੰ ਛੱਡ ਦਿੱਤਾ ਗਿਆ । ਉਸ ਦੇ ਪਿੱਛੋ" ਉਸ ਨੇ ਡੇਲਾਸ ਨਾਂ ਦੀ ਇਕ ਜਗ੍ਹਾ ਦੇ 

ਕੈਸ਼ੀਅਰ `ਤੇ ਹਥਿਆਰਬੋਦ ਹਮਲਾ ਕੀਤਾ । ਨਤੀਜਾ ਕੁਝ ਨਹੀ ਨਿਕਲਿਆ, ਕਿਉਕਿ 
ਵੱਡੇ ਸੈਨਕ ਅਧਿਕਾਰੀਆਂ ਨੂੰ ਇਹ ਮਹਿਸੂਸ ਹੋਇਆ ਕਿ ਅਜਿਹੇ 'ਮਸ਼ਹੂਰ ਯੁੱਧ ਵੀਰ` 
ਨੂੰ ਮਾਮੂਲੀ ਉਚੱਕਾ ਅਤੇ ਚੌਰ ਆਖ ਕੇ ਉਸ ਦੀ ਬਦਨਾਮੀ ਨਾ ਕੀਤੀ ਜਾਏ । ਇਸ 
ਲਈ ਉਸ ਦੇ ਉਸ ਪ੍ਰਾਪਤ ਅਹੁਦੇ ਦੀ ਰੱਖਿਆ ਕਰਨ ਲਈ ਉੱਸ ਨੂੰ ਫਿਰ 
ਪਾਗ਼ਲਖਾਨੇ ਦਾਖਲ ਕਰਵਾ ਦਿੱਤਾ ਗਿਆ।'' 

''ਇਹ ਹੈ ਕਲਾਡ ਈਥਰਲੀ ! ਈਥਰਲੀ ਦੀ ਈਮਾਨਦਾਰੀ ਤੇ ਅਵਿਸ਼ਵਾਸ 
ਕਰਨ ਦੀ ਕਿਸੇ ਨੂੰ ਸ਼ੈਕਾ ਹੀ ਨਹੀ” ਰਹੀ । ਉਸ ਦੀ ਜੀਵਨ ਕਥਾ ਦੀ ਫ਼ਿਲਮ 
ਬਣਾਉਣ ਦਾ ਅਧਿਕਾਰ ਖਰੀਦਣ ਦੇ ਲਈ ਇਕ ਕੌਪਨੀ ਨੇ ਉਸ ਨੂੰ ਇਕ ਲੱਖ 
ਰੁਪਏ ਦੇਣ ਦੀ ਪੇਸ਼ਕਸ਼ ਕੀਤੀ । ਉਸ ਨੇ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ । ਉਸ ਦੇ 
ਇਸ ਇਨਕਾਰ ਤੋਂ ਸਭ ਦੇ ਸਾਹਮਣੇ ਇਹ ਸਪੱਸ਼ਟ ਹੋ ਗਿਆ ਕਿ ਉਹ ਝੂਠ ਅਤੇ 
ਫਰੇਬੀ ਨਹੀ" ਹੈ ਅਤੇ ਨਾ ਹੀ ਉਹ ਬਣ ਰਿਹਾ ਹੈ । ਰ 


“ਕੌਣ ਨਹੀ` ਜਾਣਦਾ ਕਿ ਕਲਾਡ ਈਥਰਲੀ) ਅਣ੍ਰ-ਯੁੱਧ ਦਾ ਵਿਰੋਧ ਕਰਨ ਵਾਲੀ 


ਕਲਾਡ ਈਥਰਲੀ 49 


ਆਤਮਾ ਦੀ ਆਵਾਜ਼ ਦਾ ਦੂਜਾ ਨਾਂ ਹੈ । ਹਾਂ ! ਈਥਰਲੀ ਦਿਮਾਗ਼ੀ ਰੋਗੀ ਨਹੀਂ" ਹੈ । 
ਅਧਿਆਤਮਕ ਅਜ਼ਾਂਤੀ ਦਾ ਅਧਿਆਤਮਕ ਬੇਚੈਨ ਦਾ ਪ੍ਰਤੱਖ ਪ੍ਰਤੀਕ ਹੈ । ਕੀ ਇਸ 
ਤੋਂ ਤਸੀ' ਇਨਕਾਰ ਕਰਦੇ ਹੋ 7 ' 

ਉਸ ਦੇ ਹੱਥ ਦੀ ਸਿਗਰਟ ਕਦੋ” ਦੀ ਹੇਠਾਂ ਡਿੱਗ ਚੁੱਕੀ ਸੀ । ਉਹ ਜ਼ਨਾਨਾ 
ਆਦਮੀ ਤਮਤਮਾ ਉਠਿਆ ਸੀ । ਚਿਹਰੇ ਤੇ ਬੇਚੈਨੀ ਦੀ ਮਲੀਨਤਾ ਛਾਈ ਹੋਈ ਸੀ । 

ਉਹ ਆਖਦਾ ਗਿਆ, ''ਇਸ ਅਧਿਆਤਮਕ ਅਸ਼ਾਂਤੀ, ਇਸ ਅਧਿਆਤਮਕ 
ਬੋਚੈਨੀ ਨੂੰ ਸਮਝਣ ਵਾਲੇ ਲੋਕੀ ਕਿਤਨੇ ਹਨ ? ਉਨ੍ਹਾਂ ਨੂੰ ਅਨੌਖੋ, ਵਿਲੱਖਣ, ਟੁੱਟੇ 
ਆਖ ਕੇ ਪਾਗ਼ਲਖਾਨੇ ਵਿਚ ਪਾਣ ਦੀ ਦਿੱਛਾ ਰੱਖਣ ਵਾਲੇ ਲੋਕ ਪਤਾ ਨਹੀ” ਕਿਤਨੇ 
ਹਨ । ਇਸ ਲਈ ਪੁਰਾਣੇ ਜ਼ਮਾਨੇ ਵਿਚ ਸਾਡੇ ਬਹੁਤ ਸਾਰੇ ਵਿਦਰੋਹੀ ਸੋਤਾਂ ਨੂੰ ਵੀ 
ਪਾਗ਼ਲ ਆਖਿਆ ਗਿਆ । ਅੱਜ ਵੀ ਬਹੁਤਿਆ ਨੂੰ ਪਾਗ਼ਲ ਕਿਹਾ ਜਾਂਦਾ ਹੈ । ਜੇ ਉਹ 
ਬਹੁਤ ਤੱਛ ਹੋਣ ਤਾਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ, ਜਿਸ ਨਾਲ ਕਿ ਉਨ੍ਹਾਂ 
ਦੀ ਗੱਲ ਪ੍ਰਗਟ ਨਾ ਹੋਵੇ ਅਤੇ ਫ਼ੈਲ ਨਾ ਜਾਏ । 

“ਸਾਡੋ ਆਪਣੇ ਆਪਣੇ ਮਨ, ਹਿਰਦੇ, ਦਿਮਾਗ਼ ਵਿਚ ਅਜਿਹਾ ਹੀ ਇਕ ਪਾਗ਼ਲ- 
ਖਾਨਾ ਹੈ, ਜਿੱਥੇ ਅਸੀਂ" ਉਨ੍ਹਾਂ ਉੱਚੇ, ਪਵਿੱਤਰ, ਵਿਦਰੋਹੀ ਵਿਚਾਰਾਂ ਅਤੇ ਭਾਵਾਂ ਨੂੰ 
ਸੱਟ ਦਿੰਦੇ ਹਾਂ, ਜਿਸ ਨਾਲ ਕਿ ਹੌਲੇ ਹੌਲੇ ਜਾਂ ਤਾਂ ਉਹ ਆਪ ਬਦਲ ਕੇ ਸਮਝੌਤਾ- 
ਵਾਦੀ ਪਹਿਰਾਵਾ ਪਾ ਕੇ ਸਭਿਆ, ਅਤੇ ਭੱਦਰ ਹੋ ਜਾਣ, ਅਰਥਾਤ ਠੀਕ ਹੋਂ ਜਾਣ ਜਾਂ 
ਉਸੇ ਪਾਗ਼ਲਖਾਨੇ ਵਿਚ ਪਏ ਰਹਿਣ ।` 

ਮੈ ਹੈਰਾਨ ਤਾਂ ਹੋ ਹੀ ਗਿਆ? ਨਾਲ ਹੀ ਨਾਲ ਉਸ ਦੀ ਇਸ ਕਹਾਣੀ ਤੇ ਮੁਗਧ 
ਵੀ । ਉਸ ਦੀ ਜੀਵਨ ਕਥਾ ਤੋ ਬਹੁਤ ਜ਼ਿਆਦਾ ਪ੍ਰਭਾਵਿਤ ਰੋ ਕੇ ਮੈ ਪੁੱਛਿਆ, "'ਤਾਂ 
ਕੀ ਇਹ ਸੱਚੀ ਕਹਾਣੀ ਹੈ ? ' 

ਉਸ ਨੇ ਜਵਾਬ ਦਿੱਤਾ, ''ਭਈ ਵਾਹ ! ਅਮਰੀਤੀ ਸਾਹਿੱਤ ਪੜ੍ਹਦਾ ਹੈ ਕਿ 
ਨਹੀ ? ਅਮਰੀਕੀ ਅਖ਼ਬਾਰਾਂ ਵੀ ਨਹੀ” ? ਬ੍ਰਿਟਿਸ਼ ਵੀ ਨਹੀ ? ਤਾਂ ਕੀ ਪੜ੍ਹਦਾ ਹੈਂ 
ਖ਼ਾਕ !... ਓ, ਭਰਾਵਾ ਉਸ ਤੇ ਤਾਂ ਅਨੇਕਾਂ ਭਾਸ਼ਾਵਾਂ ਵਿਚ ਕਈ ਪੁਸਤਕਾਂ 
ਲਿਖੀਆਂ ਹਨ । ਤਾਂ ਕੀ ਪੱਥਰ ਜਾਣਕਾਰੀ ਰੱਖਦਾ ਹੈ । ਵਿਸ਼ਵਾਸ ਨਾ ਹੋਵੇ, ਤਾਂ 
ਖੰਡਨ ਕਰੋਂ, ਜਾਓਂ ਲੱਭੋ । ਅਤੇ ਇਸ ਵਿਚ ਮੈ ਇਸੇ ਪਾਗ਼ਲਖਾਨੇ ਦੀ ਸੋਰ ਕਰਵਾ 
ਲਿਆਂਦਾ ਹਾਂ।' 

ਮੈ“ ਹੱਥ ਹਿਲਾ ਕੇ ਇਨਕਾਰ ਕਰਦਿਆਂ ਹੋਇਆ ਕਿਹਾ, ''ਨਹੀ' ਮੈ ਨਹੀ 
ਜਾਣਾ ।' 

'ਕਿਉ` ਨਹੀ` ?'' ਉਸ ਨੇ ਝਿੜਕ ਕੇ ਕਿਹਾ, ''ਅੱਜ ਕੱਲ੍ਹ ਸਾਡੇ ਅਵਚੇਤਨ 
ਵਿਚ ਸਾਡੀ ਆਤਮਾ ਆ ਗਈ ਹੈ, ਚੇਤਨ ਵਿਚ ਨਿੱਜੀ ਹਿੱਤ ਅਤੈ ਅਰਧਚੇਤਨਤਾ 
ਵਿਚ ਸਮਾਜ ਨਾਲ ਜੁੜਿਆ ਆਦਰਸ਼ ਭਾਵੇ ਉਹ ਬੁਰਾ ਸਮਾਜ ਹੀ ਕਿਉ” ਨਾ ਹਵੇਂ, 
ਇਹੀ ਅੱਜ ਦੇ ਜੀਵਨ-ਵਿਵੇਕ ਦਾ ਭੇਤ ਹੈ । 

''ਤੈਨੂੰ ਉਥੋਂ` ਦੀ ਸੈਰ ਕਰਨੀ ਹੋਵੇਗੀ । ਮੇਂ ਤੌਨੂੰ ਪਾਗ਼ਲਖਾਨੇ ਲਿਜਾ ਰਿਹਾ ਹਾਂ 
ਪਰ ਪਿਛਲੇ ਦਰਵਾਜ਼ੇ ਤੋ" ਨਹੀਂ, ਖੁਲ੍ਹ ਅਗਲੋਂ ਦਰਵਾਜ਼ੇ ਤੋ” ।'' 


50 ਸਮਕਾਲੀਨ ਹਿੰਦੀ ਕਹਾਣੀਆਂ 


ਰਸਤੇ ਵਿਚ ਮੈ ਉਸ ਨੂੰ ਕਿਹਾ, ਮੈ“ ਇਹ ਮੰਨਣ ਲਈ ਤਿਆਰ ਨਹੀ" ਹਾਂ ਕਿ 
ਭਾਰਤ ਅਮਰੀਕਾ ਹੈ । ਤੂੰ ਕੁਝ ਵੀ ਆਖ ! ਨਾ ਉਹ ਕਦੀ ਹੋ ਹੀ ਸਕਦਾ ਹੈ, ਨਾ 
ਉਹ ਕਦੀ ਹੋਵੇਗਾ ਹੀ । 

ਇਸ ਗੱਲ ਨੂੰ ਉਸ ਨੇ ਉਡਾ ਦਿੱਤਾ । ਉਸ ਨੂੰ ਚਾਹੀਦਾ ਸੀ ਕਿ ਉਹ ਇਸ ਗੱਲ 
ਦਾ ਜਵਾਬ ਦਿੰਦਾ । ਉਸ ਨੇ ਸਿਰਫ਼ ਇਤਨਾ ਆਖਿਆ, ''ਮੁਸ਼ਕਲ ਇਹ ਹੈ ਕਿ ਤੂ 
ਮੋਰੀ ਗੱਲ ਨਹੀ” ਸਮਝਦਾ । ` 

ਮੈੱ` ਕਿਹਾ, ਕਿਵੇ" ? ' 

''ਕਲਾਡ ਈਥਰਲੀ ਸਾਡੇ ਇਥੋ ਭਾਵੇ ਹੀ ਸਰੀਰ ਰੂਪ ਵਿਚ ਨਾ ਰਹੇ, ਪਰ 
ਆਤਮਾ ਦੀ ਉਹੋ ਜਿਹੀ ਬੇਚੈਨੀ ਰੱਖਣ ਵਾਲੇ ਲੌਕੀ` ਤਾਂ ਇਥੇ ਰਹਿ ਹੀ 
ਸਕਦੇ ਹਨ। 

ਮੋ ਅਵਿਸ਼ਵਾਸ ਪ੍ਰਗਟ ਕਰਕੇ ਉਸ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਪ੍ਰਗਟ 
ਕਰਦਿਆਂ ਹੋਇਆਂ ਕਿਹਾ, ਇਹ ਵੀ ਠੀਕ ਨਹੀ ਜਾਪਦਾ ।'' 

ਉਸ ਨੇ ਕਿਹਾ, ''ਕਿਉਂ ਨਹੀ” ! ਦੇਸ਼ ਦੇ ਪ੍ਰਤੀ ਈਮਾਨਦਾਰੀ ਰੱਖਣ ਵਾਲ 
ਲੌਕਾਂ ਦੇ ਦਿਲ ਵਿਚ, ਫੈਲੇ ਹੋਏ ਪਾਪ ਆਚਾਰਾਂ ਦੇ ਪ੍ਰਤੀ ਕੋਈ ਨਿੱਜੀ ਭਾਵਨਾ ਨਹੀ` 
ਰਹਿੰਦੀ ਕੀ $'' 

''ਜਮਝਿਆ ਨਹੀ” ।'' 

“ਮਤਲਬ ਇਹ ਕਿ ਅਜਿਹੇ ਬਹੁਤ ਸਾਰੇ ਲੌਕ ਹਨ ਜੋ ਪਾਪ-ਅਚਾਰ ਰੂਪੀ, 
ਸ਼ੋਸ਼ਣ ਰੂਪੀ ਡਾਕ੍ਹਆਂ ਨੂੰ ਆਪਣੀ ਛਾਤੀ ਤੇ ਬੈਠਿਆ ਸਮਝਦੇ ਹਨ । ਉਹ ਡਾਕੂ ਨਾ- 
ਕੇਵਲ ਬਾਹਰ ਦਾ ਆਦਮੀ ਹੈ, ਉਹ ਉਨ੍ਹਾਂ ਦੇ ਘਰ ਦਾ ਆਦਮੀ ਵੀ ਹੈ । ਸਮਝਣ 
ਦ) ਕਸ਼ਿਸ਼ ਕਰੋਂ । 

ਮੱ ਭਵਾਂ ਸੁਕੇੜ ਕੇ ਕਿਹਾ, “ਤਾਂ ਕੀ ਹੋਇਆ ?'' 

''ਇਹ ਕਿ ਉਸ “ਫੈਲੇ ਅਨਿਆਂ ਨੂੰ ਮਹਿਸੂਸ ਕਰਨ ਵਾਲੋਂ, ਪ੍ਰੰਤੂ ਉਸ ਦਾ 
ਵਿਰੋਧ ਨਾ ਕਰਨ ਵਾਲੋਂ ਲੋਕਾਂ ਦੀ ਆਤਮਾ ਵਿਚ ਨਿੱਜੀ ਪਾਪ ਭਾਵਨਾ ਰਹਿੰਦੀ ਹੀ 
ਹੈ, ਰਹਿਣੀ ਚਾਹੀਦੀ ਹੈ । ਈਥਰਲੀ ਵਿਚ ਅਤੇ ਉਨ੍ਹਾਂ ਵਿਚ ਇਹ ਬੁਨਿਆਦੀ ਏਕਤਾ 
ਅਤੇ ਸਾਂਝ ਹੈ ।'' 

“ਇਸ ਤੋ ਸਿੱਧ ਕੀ ਹੋਇਆ ?'' 

'ਇਸ ਤੋ ਇਹ ਸਿੱਧ ਹੋਇਆ ਕਿ ਤੇਰੇ ਵਰਗੇ ਸੁਚੇਤ, ਜਾਗਰੂਕ ਭਾਵਕ 
ਲੰਕ ਕਲਾਡ ਈਥਰਲੀ ਹਨ ।' 

ਉਸ ਨੇ ਮੇਰੇ ਦਿਲ ਵਿਚ ਖੰਜਰ ਮਾਰ ਦਿੱਤਾ । ਹ ਇਹ ਸੱਚ ਸੀ । ਬਿਲਕੁਲ 
ਸੱਚ । ਅਚੌਤਨਤਾ ਦੇ ਹਨੇਰੇ ਤਹਿਖਾਨੇ ਵਿਚ ਪਈ ਹੋਈ ਆਤਮਾ ਬਗ਼ਾਵਤ ਕਰਦੀ 
ਹੈ । ਸਾਰੀ ਆਤਮਾ ਪਾਪ-ਅਚਾਰਾਂ ਦੇ ਲਈ, ਆਪਣੇ ਆਪ ਨੂੰ ਜ਼ਿਮੇਂਦਾਰ ਸਮਝਦੀ 
ਹੈ । ਹਾਏ ! ਇਹ ਮੇਰਾ ਵੀ ਤਾਂ ਰੋਗ ਰਿਹਾ ਹੈ । 

ਮੈਂ ਆਪਣੇ ਚਿਹਰੇ ਨੂੰ ਸਖਤ ਬਣਾ ਲਿਆ । ਗੰਭੀਰ ਹੋ ਕੇ ਕਿਹਾ, ''ਪਰ, ਇਹ 


੭ ੦ _= ਹਨ _= ਸ# 


ਕਲਾਡ ਈਥਰਲੀ 
$1 


ਇੱਸ ਲਈ ਕਿ ਮੈ ਸੀ. ਆਈ. ਡੀ. ਹਾਂ ਅਤੇ ਮੈ ਤੇਰੀ ਸਕਰੀਨਿੰਗ ਕਰ,ਰਿਹਾ 
ਹਾਂ । ਮੈ' ਚਾਹੁੰਦਾ ਹਾਂ ਤੂੰ ਮੇਰੇ ਵਿਭਾਗ ਨਾਲ ਸੰਬੈਧਿਤ ਰਹੇ' । ਤੂੰ ਇਨਕਾਰ ਕਿਉ” 
ਕਰਦਾ ਹੈ' । ਕਹਿ ਕਿ ਇਹ ਤੇਰੀ ਅੰਤਰ-ਆਤਮਾ ਦੇ ਅਨੁਕੂਲ ਨਹੀ” ਹੈ । ` 

''ਤਾਂ ਕੀ ਮੈਨੂੰ ਟਟਲਣ ਲਈ ਤੂੰ ਇਹ ਗੱਲਾਂ ਕਰ ਰਿਹਾ ਸੀ ? ਅਤੇ, ਤੇਰੀਆਂ 
ਇਹ ਸਾਰੀਆਂ ਗੱਲਾਂ ਬਨਾਵਟੀ ਸਨ ? ਮੇਰੇ ਦਿਲ ਦਾ ਭੇਤ ਲੌਣ ਦੇ ਲਈ ਸਨ ? 
ਬਦਮਾਸ਼ ! 

ਮੈ ਤਾਂ ਸਿਰਫ਼ ਤੇਰੇ ਅਨੁਕਲ ਪ੍ਰਸੰਗਾਂ ਦੀਆਂ, ਜੋ ਹੋ ਸਕਦੀਆਂ ਸਨੇ ਉਹ 
ਗੱਲਾਂ ਹੀ ਤਾਂ ਕਰ ਰਿਹਾ ਸਾਂ । 


ਅੰਮਿ੍‌ਤਸਰ ਆ ਗਿਆ ਹੈ... 


--ਭੀਸ਼ਮ ਸਾਹਨ] 


ਗੱਡੀ ਦੇ ਡੱਥੇ ਵਿਚ ਬਹੁਤ ਮੁਸਾਫ਼ਰ ਨਹੀ' ਸਨ । ਮੇਰੇ ਸਾਹਮਣੇ ਵਾਲੀ ਸੀਟ ਤੇ 
ਬੈਠੇ ਸਰਦਾਰ ਜੀ ਬੜੀ ਦੇਰ ਤੋ” ਮੈਨੂੰ ਲਾਮ ਦੇ ਕਿੱਸੇ ਸੁਣਾਂਦੇ ਰਹੇ ਸਨ । ਉਹ ਲਾਮ 
ਦੇ ਦਿਨਾਂ ਵਿਚ ਬਰਮਾ ਦੀ ਲੜਾਈ ਵਿਚ ਹਿੱਸਾ . ਲੈ ਚੁੱਕੇ ਸਨ ਅਤੇ ਗੱਲ ਗੱਲ ਤੇ 
ਖੀ ਖੀ ਕਰਕੇ ਹੱਸਦੇ ਅਤੇ ਗੋਰੇ ਫ਼ੌਜੀਆਂ ਦਾ ਮਜ਼ਾਕ ਉੱ'ਡਾਂਦੇ ਰਹੇ ਸਨ । ਡੱਬੇ ਵਿਚ 
ਤਿੰਨ ਪਠਾਣ ਵਪਾਰੀ ਵੀ ਸਨ, ਉਨ੍ਹਾਂ ਵਿਚੋਂ ਇਕ ਹਰੇ ਰੌਗ ਦੀ ਪੁਸ਼ਾਕ ਪਾਈ 
ਉੱਪਰ ਵਾਲੀ ਬਰਥ ਤੇ ਲੱਟਿਆ ਹੋਇਆ ਸੀ । ਉਹ ਆਦਮੀ ਬੜਾ ਹੱਸਮੁਖ ਸੀ 
ਅਤੇ ਬੜੀ ਦੇਰ ਤੋ' ਮੇਰੇ ਨਾਲ ਵਾਲੀ ਸੀਟ ਤੇ ਬੈਠੇ ਇਕ ਦੁਬਲੇ ਪਤਲੇ ਜਿਹੇ ਬਾਬੁ 
ਦੇ ਨਾਲ ਉਸ ਦਾ ਮਜ਼ਾਕ ਚਲ ਰਿਹਾ ਸੀ । ਉਹ ਦੁਬਲਾ ਪਤਲਾ ਬਾਬੂ ਪਿਸ਼ਾਵਰ ਦਾ 
ਰਹਿਣ ਵਾਲਾ ਜਾਪਦਾ ਸੀ, ਕਿਉਕਿ ਕਦੇ ਕਦੇ ਉਹ ਆਪੇ ਵਿਚ ਪਸ਼ਤ 
ਵਿਚ ਗੱਲਾਂ ਕਰਨ ਲੱਗ ਪੈਦੇ ਸਨ । ਮੇਰੇ ਸਾਹਮਣੇ ਸੱਜੇ ਪਾਸੇ ਕੇਨੇ ਵਿਚ, ਇਕ 
ਬੁੱਢੀ ਮੂੰਹ-ਸਿਰ ਕੱਜੀ ਬੈਠੀ ਸੀ ਅਤੇ ਕਾਫੀ ਦੇਰ ਤੋ ਮਾਲਾ ਜਪ ਰਹੀ ਸੀ । ਇਥੇ 
ਕੁਝ ਲੋਕ ਰਹੇ ਹੋਣਗੇ । ਸੰਭਵ ਹੈ ਦੋ ਇਕ ਹੋਰ ਮੁਸਾਫ਼ਰ ਵੀ ਰਹੇ ਹੋਣ ਪਰ ਉਹ 
ਠੀਕ ਤਰ੍ਹਾਂ ਮੈਨੂੰ ਯਾਦ ਨਹੀ` । 

ਗੱਡੀ ਹਲਕੀ ਚਾਲ ਵਿਚ ਚਲਦੀ ਜਾ ਰਹੀ ਸੀ ਅਤੇ ਗੱਡੀ ਵਿਚ ਬੈਠੇ 
ਮੁਸਾਫ਼ਰ ਆਪੋ ਵਿਚ ਗੱਲਾਂ ਕਰ ਰਹੇ ਸਨ । ਬਾਹਰ ਕਣਕ ਦੇ ਖੇਤਾਂ ਵਿਚ 
ਹਲਕੀਆਂ ਹਲਕੀਆਂ ਲਹਿਰਾਂ ਉੱਠ ਰਹੀਆ ਸਨ । ਮੈਂ ਦਿਲ ਹੀ ਦਿਲ ਵਿਚ 
ਬਹੁਤ ਖੁਸ਼ ਸਾਂ, ਕਿਉਕਿ ਮੈ ਦਿੱਲੀ ਵਿਚ ਹੋਣ ਵਾਲਾ ਸੁਤਤਰਤਾ ਦਿਵਸ ਸਮਾਗਮ 
ਦੇਖਣ ਜਾ ਰਿਹਾ ਸਾਂ । 

ਉਨ੍ਹਾਂ ਦਿਨਾਂ ਦੇ ਬਾਰੇ ਵਿਚ ਸੋਚਦਾ ਹਾਂ, ਤਾਂ ਜਾਪਦਾ ਹੈ, ਅਸੀ” ਕਿਸੇ ਭਰਮ 
ਵਿਚ ਜੀ ਰਹੇ ਸਾਂ । ਸ਼ਾਇਦ ਸਮਾਂ ਬੀਤ ਜਾਣ ਤੇ ਬੀਤੇ ਦਾ ਸਾਰਾ ਵਪਾਰ ਹੀ ਭਰਮ 
ਵਿਚ ਬੀਤਿਆ ਜਾਪਦਾ ਹੈ । ਜਿਉਂ ਜਿਉ” ਭਵਿੱਖ ਦੇ ਦਰਵਾਜ਼ੇ ਖੁਲ੍ਹਦੇ ਜਾਂਦੇ ਹਨ, 
ਇਹ ਭਰਮ ਹੌਰ ਵੀ ਡੂੰਘਾ ਹੁੰਦਾ ਜਾਂਦਾ ਹੈ । 

ਉਨ੍ਹਾਂ ਦਿਨਾਂ ਵਿਚ ਹੀ ਪਾਕਿਸਤਾਨ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਸੀ 
ਅਤੇ ਲੋਕ ਤਰ੍ਹਾਂ ਤਰ੍ਹਾਂ ਦੇ ਅਨ੍ਮਾਨ ਲਾਣ ਲੱਗ ਪਏ ਸਨ ਕਿ ਭਵਿੱਖ ਵਿਚ ਜੀਵਨ 


ਅੰਮ੍ਰਿਤਸਰ ਆ ਗਿਆ ਹੈ... 53 


ਦੀ ਰੂਪ ਰੇਖਾ ਕਿਹੋ ਜਿਹੀ ਹੋਵੇਗੀ । ਪਰ ਕਿਸੇ ਦੀ ਵੀ ਕਲਪਨਾ ਬਹੁਤ ਦੂਰ ਤੱਕ 
ਨਹੀ ਸੀ ਜਾਂਦੀ । ਮੇਰੇ ਸਾਹਮਣੇ ਬੈਠੇ ਸਰਦਾਰ ਜੀ ਵਾਰ ਵਾਰ ਮੇਰੇ ਕੌਲ ਪੁੱਛ 
ਰਹੇ ਸਨ ਕਿ ਪਾਕਿਸਤਾਨ ਬਣ ਜਾਣ ਤੇ ਜਿਨਾਹ ਸਾਹਿਬ ਬੈਬਈ ਵਿਚ ਹੀ ਰਹਿਣਗੇਂ 
ਜਾ ਪਾਕਿਸਤਾਨ ਵਿਚ ਜਾ ਕੇ ਵਸ ਜਾਣਗੇ । ਮੋਰਾ ਹਰ ਵਾਰ ਇਹੀ ਜਵਾਬ 
ਹੈਦਾ--ਬੰਬਈ ਕਿਉ ਛੱਡਣਗੇ, ਪਾਕਿਸਤਾਨ ਵਿਚ ਆਉਦੇ ਜਾਂਦੇ ਰਹਿਣਗੇ, ਬੋਬਈ 
ਛੱਡ ਦੇਣ ਵਿਚ ਕੀ ਤੁਕ ਹੈ । ਲਾਹੌਰ ਅਤੇ ਗੁਰਦਾਸਪੁਰ ਬਾਰੇ ਵੀ ਅੰਦਾਜ਼ੇ -ਲਾਏ ਜਾ 
ਰਹੇ ਸਨ ਕਿ ਕਿਹੜਾ ਸ਼ਹਿਰ ਕਿਸ ਪਾਸੇ ਜਾਏਗਾ । ਮਿਲ ਬੈਠਣ ਦੇ ਢੰਗ ਵਿਚ, 
ਗੱਪ ਸ਼ੱਪ ਵਿਚ, ਹਾਸੇ ਮਜ਼ਾਕ ਵਿਚ ਕੋਈ ਖਾਸ ਫ਼ਰਕ ਨਹੀ ਆਇਆ ਸੀ । ਕੁਝ 
ਲੋਕੀ ਆਪਣੇ ਘਰ ਛੱਡ ਕੇ ਜਾ ਰਹੇ ਸਨ, ਜਦੋ” ਕਿ ਦੂਜੇ ਲੌਕੀ' ਉਨ੍ਹਾਂ ਦਾ ਮਜ਼ਾਕ 
ਉਡਾ ਰਹੇ ਸਨ । ਕੋਈ ਨਹੀ ਜਾਣਦਾ ਸੀ ਕਿ ਕਿਹੜਾ ਕਦਮ ਠੀਕ ਹੋਵੇਗਾ ਅਤੇ 
ਕਿਹੜਾ ਗ਼ਲਤ ! ਇਕ ਪਾਸੇ ਪਾਕਿਸਤਾਨ ਬਣ ਜਾਣ ਦਾ ਜੋਸ਼ ਸੀ ਅਤੇ ਦੂਜੇ ਪਾਸੇ 
ਹਿੰਦਸਤਾਨ ਦੇ ਆਜ਼ਾਦ ਹੋ ਜਾਣ ਦਾ ਜੋਸ਼ । ਜਗ੍ਹਾ ਜਗ੍ਹਾ ਫ਼ਜਾਦ ਵੀ ਹੋ ਰਹੇ ਸਨ, 
ਅਤੇ ਅਜ਼ਾਦੀ ਦੇ ਦਿਨ ਦੀਆਂ ਤਿਆਰੀਆਂ ਵੀ ਚਲ ਰਹੀਆਂ ਸਨ । ਇਸ ਪਿਛੋਕੜ 
ਵਿਚ ਲੱਗਦਾ, ਦੇਸ਼ ਆਜ਼ਾਦ ਹੋ ਜਾਣ ਤੇ ਫਸਾਦ ਆਪਣੇ ਆਪ ਬਦ ਹੋ ਜਾਣਗੇ । 
ਵਾਤਾਵਰਣ ਦੇ ਇਸ ਭਰਮ ਵਿਚ ਆਜ਼ਾਦੀ ਦੀ ਸੁਨਹਿਰੀ ਧੂੜ ਜਿਹੀ ਉੱਡ ਰਹੀ 
ਸੀ ਅਤੇ ਨਾਲ ਹੀ ਨਾਲ ਅਨਿਸ਼ਚਾ ਵੀ ਡੌਲ ਰਿਹਾ ਸੀ, ਅਤੇ ਇਸੇ ਅਨਿਸ਼ਚੇ ਦੀ 
ਹਾਲਤ ਵਿਚ ਕਿਸੇ ਕਿਸੇ ਵਕਤ ਭਵਿੱਖਤ ਦੇ ਰਿਸ਼ਤਿਆਂ ਦੀ ਰੂਪ ਰੋਖਾ ਝਲਕ ਦੇ 
ਜਾਂਦੀ ਸੀ । 

ਜਾਇਦ ਜਿਹਲਮ ਦਾ ਸਟੇਸ਼ਨ ਪਿੱਛੇ ਰਹਿ ਚੁੱਕਾ ਸੀ, ਜਦੋ` ਉੱਪਰ ਵਾਲੀ 
ਬਰਥ ਤੇ ਬੈਠੇ ਪਠਾਣ ਨੇ ਇਕ ਪੌਟਲੀ ਖੋਲ੍ਹ ਲਈ ਅਤੇ ਉਸ ਵਿਚ ਉਥਲਿਆ 
ਹੋਇਆ ਮਾਸ ਅਤੇ ਨਾਨ-ਰੋਟੀ ਦੇ ਟੁੱਕੜੇ ਕੱਢ ਕੱਢ ਕੇ ਆਪਣੇ ਸਾਥੀਆਂ ਨੂੰ ਦੇਣ 
ਲੱਗਾ । ਫਿਰ ਉਹ ਹਾਸੇ ਮਜ਼ਾਕ ਵਿਚ ਮੇਰੇ ਨਾਲ ਬੈਠੇ ਬਾਬੂ ਵੱਲ ਵੀ ਨਾਨ ਦਾ 
ਟੁੱਕੜਾ ਅਤੇ ਮਾਸ ਦੀ ਬੋਟੀ ਵਧਾ ਕੇ ਖਾਣ ਲਈ ਜ਼ੋਰ ਦੇਣ ਲੱਗਾ ਸੀ--ਖਾ ਲੰ ਬਾਬੂ, 
ਤਾਕਤ ਆਏਗੀ । ਹਮ ਜੈਸਾ ਹੋ ਜਾਏਗਾ । ਬੀਵੀ ਵੀ ਤੇਰੇਂ ਸਾਥ ਖੁਸ਼ ਰਹੇਗੀ । ਖਾ 
ਲੈ ਦਾਲ ਖੋਰ, ਤੂ ਦਾਲ ਖਾਤਾ ਹੈ ਇਸ ਲੀਏ ਦਰਬਲਾ ਹੈ... 

ਡੱਬੇ ਵਿਚ ਬੈਠੇ ਲੋਕੀ' ਹੱਸਣ ਲੱਗੇ ਸਨ । ਬਾਬੂ ਨੇ ਪਸ਼ਤੇ ਵਿਚ ਕੁਝ ਜਵਾਬ 
ਦਿੱਤਾ ਤੇ ਫਿਰ ਮੁਸਕਰਾਂਦਾ ਸਿਰ ਹਿਲਾਂਦਾ ਰਿਹਾ । 

ਇਸ ਤੇ ਦੂਜੇ ਪਠਾਣ ਨੇ ਹੁੱਸ ਕੇ ਕਿਹਾ, 'ਓ ਜ਼ਾਲਿਮ, ਅਮਾਰੇ ਹਾਥ ਸੇ ਨਈ 
ਲਤਾ ਏ ਤੋ ਅਪਨੇ ਹਾਥ ਸੌ ਉਠਾ ਲੋ [ ਖ਼ਦਾ ਕਸਮ ਘਰ ਕਾ ਗੋਸ਼ਤ ਏ, ਔਰ ਕਿਸੀ 
ਚੀਜ਼ ਕਾ ਨਈ ਏ ।'' 

ਉੱਪਰ ਬੈਠਾ ਪਠਾਣ ਚਮਕ ਕੇ ਬਿ '“ਓ ਖੰਜੀਰ ਕੇ ਤੁਖਮ, ਈਧਰ ਤੁਮ 
ਕੌਣ ਦੇਖਤਾ ਏ ? ਹਮ ਤਰੀ ਬੀਬੀ ਕੇ ਨਈ ਬੋਲੇਗਾ । ਓ ਤੂ ਅਮਾਰੇਂ ਸਾਥ ਬੋਟੀ 
ਤੋੜ । ਹਮ ਤੇਰੇ ਸਾਥ ਦਾਲ ਪੀਏਗਾ ...'' 


ਇਸ ਤੇ ਹਾਸਾ-ਮਜ਼ਾਕ ਹੋਇਆ , ਪਰ ਦੁਬਲਾ ਪਤਲਾ ਬਾਬੂ ਹੱਸਦਾ, ਸਿਰ ਹਿਲਾਂਦਾ 


54 ਸਮਕਾਲੀਨ ਹਿੰਦੀ ਕਹਾਣੀਆਂ 


ਰਿਹਾ ਅਤੈ ਕਦੀ ਕਦੀ ਦੇ ਸ਼ਬਦ ੫ਸ਼ਤੋ ਵਿਚ ਵ) ਆਖ ਦਿੰਦਾ । 

=-ਓ ਕਿਤਨਾ ਬੁਰਾ ਬਾਤ ਏ ਅਮ ਖਾਤਾ ਏਂ, ਔਰ ਤ੍ਰ ਅਮਾਰਾ ਮੂੰਹ ਦੇਖਤਾ 
ਏ...। ਸਾਰੇ ਪਠਾਣ ਮਸਤ ਸਨ । ਰ 

--ਇਹ ਇਸ ਲਈ ਨਹੀ' ਲੈਦਾ ਕਿ ਤੁਸੀ" ਹੱਥ ਨਹੀ” ਧੋਤੇ--ਹੱਟੇ ਕੱਟੇ 
ਸਰਦਾਰ ਜੀ ਬੌਲੇਂ ਅਤੇ ਬੋਲਦਿਆਂ ਹੀ ਖੀ ਖੀ ਕਰਨ ਲੱਗੇ । ਅੱਧ ਲੌਟੀ ਹਾਲਤ 
ਵਿਚ ਬੈਠੇ ਸਰਦਾਰ ਜੀ ਦਾ ਅੱਧਾ ਪੇਟ ਸੀਟ ਦੇ ਹੇਠਾਂ ਲਟਕ ਰਿਰਾ ਸੀ--ਤੁਸੀ' 
ਹੁਣੇ ਸੌ ਕੇ ਉਠੇ ਹੋ ਅਤੇ ਉਠਦਿਆਂ ਹੀ ਪੌਟਲੀ ਖੋਲ੍ਹ ਕੇ ਖਾਣ ਲੱਗ ਪਏ ਹੋ, ਇਸ 
ਲਈ ਬਾਬੁ ਜੀ ਤੁਹਾਡੇ ਹੱਥੋ` ਨਹੀਂ" ਲੈਦੇ, ਹੋਰ ਕੋਈ ਗੱਲ ਨਹੀ” ਅਤੇ ਸਰਦਾਰ ਜੀ 
ਨੇ ਮੇਰੇ ਵੱਲ ਵੇਖ ਕੇ ਅੱਖ ਮਾਰੀ ਅਤੇ ਫਿਰ ਖੀ ਖੀ ਕਰਨ ਲੱਗੇ । 

--ਮਾਸ ਨਈ ਖਾਤਾ ਏ, ਬਾਬੂ ਤੇ ਆਓ ਜਨਾਨਾ ਡੱਬੇ ਮੈ ਬੈਠੇ, ਈਧਰ ਕਿਆ 
ਕਰਤਾ ਏ ?--ਫਿਰ ਹਾਸਾ ਮਚਿਆ । 

ਡੱਬੇ ਵਿਚ ਹੋਰ ਵੀ ਅਨੇਕਾਂ ਮੁਸਾਫ਼ਰ ਸਨ, ਪਰ ਪੁਰਾਣੇ ਮੁਸਾਫ਼ਰ ਉਹੀ ਸਨ 
ਜੋ ਸਫ਼ਰ ਸ਼ੁਰੂ ਹੋਣ ਤੇ ਗੱਡੀ ਵਿਚ ਬੈਠੇ ਸਨ । ਬਾਕੀ ਮੁਸਾਫ਼ਰ ਉਤਰਦੇ ਚੜ੍ਹਦੇ ਰਹੇ 
ਸਨ । ਪੁਰਾਣੇ ਮੁਸਾਫ਼ਰ ਹੋਣ ਦੇ ਨਾਤੇ ਹੀ ਉਨ੍ਹਾਂ ਵਿਚ ਇਕ ਤਰ੍ਹਾਂ ਦੀ ਬੇਤਕਲੁਫੀ 
` ਆ ਗਈ ਸੀ । 

--ਓ ਈਧਰ ਆ ਕਰ ਬੋਠੇਂ । ਤੁਮ ਅਮਾਰੇ ਸਾਥ ਬੋਠੇ । ਆਓ, ਜ਼ਾਲਮ, ਕਿੱਸਾਂ- 
ਖਾਨੀ ਕੀ ਬਾਤ ਕਰੱਗੇ । 

ਉਸੇ ਸਮੇ` ਕਿਸੇ ਸਟੇਸ਼ਨ ਤੇ ਗੱਡੀ ਰੁਕੀ ਸੀ ਅਤੇ ਨਵੇ` ਮੁਸਾਫ਼ਰਾਂ ਦੀ ਭੀੜ 
ਅੰਦਰ ਆ ਗਈ ਸੀ । ਝਹੁਤ ਸਾਰੇ ਮੁਸਾਫ਼ਰ ਇਕੱਠਿਆਂ ਹੈ ਅੰਦਰ ਵੜਦੇ ਚਲੇ 
ਆਏ ਸਨ। 

--ਕਿਹੜਾ ਸਟੇਸ਼ਨ ਹੈ ? ਕਿਸੇ ਨੇ ਪੁੱਛਿਆ । 

--ਵਜੀਰਾਬਾਦ ਹੈ ਸ਼ਾਇਦ । ਮੈ ਬਾਹਰ ਵੱਲ ਵੇਖ ਕੇ ਕਿਹਾ । 

ਗੱਡੀ ਉੱਥੇ ਥੋੜ੍ਹੀ ਢੇਰ ਖੜ੍ਹੀ ਰਹੀ । ਪਰ ਛੁੱਟਣ ਤੋ“ ਪਹਿਲਾਂ ਇਕ ਛੋਟੀ ਜਿਹੀ 
ਘਟਨਾ ਘਟੀ । ਇਕ ਆਦਮੀ ਨਾਲ਼ ਵਾਲੋਂ ਡੱਬੇ ਵਿਚੋ` ਪਾਣੀ ਲੋਣ ਉਤਰਿਆ ਅਤੇ 
ਨਲਕੇ ਤੇ ਜਾ ਕੇ ਪਾਣੀ ਗੜਵੀ ਵਿਚ ਭਰ ਰਿਹਾ ਸੀ । ਜਦੋ ਉਹ ਦੌੜ ਕੇ ਡੱਥੇ ਵੱਲ 
ਮੁੜ ਆਇਆ ਤਾਂ ਪੂਰੀ ਤਰ੍ਹਾਂ ਭਰੀ ਗੜਵੀ ਵਿਚੋ" ਪਾਣੀ ਡਿੱਗ ਰਿਹਾ ਸੀ । ਪਰ ਜਿਸ 
ਢੰਗ ਨਾਲ ਉਹ ਨੱਸਿਆਂ ਸੀ ਉਸੇ ਨੇ ਬਹੁਤ ਕੁਝ ਦੱਸ ਦਿੱਤਾ ਸੀ । ਨਲਕੇ ਤੇ 
ਖਲੰਤੇ ਹੋਰ ਲੇਂਕੀ' ਵੀ ਤਿੰਨ ਜਾਂ ਚਾਰ ਆਦਮੀ ਰਹੇ ਹੋਣਗੇ--ਇਧਰ ਉੱਧਰ ਆਪੰ- 
ਆਪਣੇ ਡੱ'ਖਿਆਂ ਵੱਲ ਦੌੜ ਰਹੇ ਸਨ । ਇਸ ਤਰ੍ਹਾਂ ਘਬਰਾ ਕੇ ਨੱਸਦੇ ਲੌਕਾਂ ਨੂੰ ਮੈ 
ਦੇਖ ਚੁੱਕਾ ਸਾਂ । ਦੇਖਦਿਆਂ ਹੀ ਦੇਖਦਿਆਂ ਪਲੇਟਫਾਰਮ ਖ਼ਾਲੀ ਹੋ ਗਿਆ । ਪਰ 
ਡੱਥੋ ਦੇ ਅੰਦਰ ਅਜੇ ਵੀ ਹਾਸਾ ਮਜ਼ਾਕ ਚਲ ਰਿਹਾ ਸੀ । 

--ਕਿਧਰੇ ਕੋਈ ਗੜਬੜ ਹੈ, ਮੋਰੇ ਕੋਲ ਬੈਠੇ ਦੁਬਲੇ ਬਾਬੂ ਨੇ ਕਿਹਾ । 

ਕਿਧਰੇ ਕੁਝ ਸੀ, ਪਰ ਕੀ ਸੀ, ਕੋਈ ਵੀ ਸਪੱਸ਼ਟ ਨਹੀ` ਜਾਣਦਾ ਸੀ । ਮੈ” 
ਅਨੇਕਾਂ ਫਸਾਦ ਦੇਖ ਚੁੱਕਾ ਸਾਂ, ਇਸ ਲਈ ਵਾਤਾਵਰਣ ਵਿਚ ਹੋਣ ਵਾਲੀ ਛੋਟੀ ਜਿਹੀ 


ਅੰਮ੍ਰਿਤਸਰ ਆ ਗਿਆ ਹੈ... 55 


ਤਬਦੀਲੀ ਨੂੰ ਵੀ ਭਾਂਪ ਗਿਆ ਸਾਂ । ਨੱਸਦੇ ਬੇਦੇ, ਖਟਾਕ ਕਰਕੇ ਬਦ ਹੁੰਦੇ ਢਰਵਾਜ਼ੇ, 
ਘਰਾਂ ਦੀਆਂ ਛੱਤਾਂ ਤੇ ਖਲੋਤੇ ਲੌਕੀ', ਚੁੱਪ ਅਤੇ ਸੋਨਾਟਾ, ਸਾਰੇ ਫ਼ਸਾਦਾਂ ਦੇ 
ਚਿੰਨ੍ਹ ਸਨ । 

ਉਸੋਂ ਸਮੇ ਪਿਛਲੇ ਦਰਵਾਜ਼ੇ ਵਲੋ" ਜੌ ਪਲੇਟ ਫਾਰਮ ਵੱਲ ਨਾ ਖੁਲ੍ਹ ਕੇ ਦੂਸਰੇ 
ਪਾਸੇ ਖੁਲ੍ਹਦਾ ਸੀ, ਹਲਕਾ ਜਿਹਾ ਸ਼ੋਰ ਹੋਇਆ । ਕੋਈ ਮੁਸਾਫ਼ਰ ਅੰਦਰ ਵੜਨਾ 
ਚਾਹੁਦਾ ਸੀ । 

--ਕਿਧਰ ਵੜਦਾ ਆ ਰਿਹੈ', ਨਹੀਂ` ਹੈ ਜਗ੍ਹ' ! ਕਹਿ ਦਿਤੇ ਨਾ ਜਗ੍ਹਾ ਨਹੀ” 
ਹੈ, ਕਿਸੇ ਨੇ ਕਿਹਾ । 

--ਬੇਦ ਕਰ ਜੀ ਦਰਵਾਜ਼ਾ । ਐਵੇ ਹੀ ਮੁੰਹ ਚੁੱਕੀ ਵੜ ਆਂਦੇ ਹਨ. ..ਆਵਾਜ਼ਾਂ 
ਆ ਰਹੀਆਂ ਸਨ । 

ਜਿਤਨੀ ਦੇਰ ਕੋਈ ਮੁਸਾਫ਼ਰ ਡੱ ਬੇ ਦੇ ਬਾਹਰ ਖਲੌਤਾ ਅੰਦਰ ਆਉਣ ਦੀ 
ਕੋਸ਼ਿਸ਼ ਕਰਦਾ ਰਿਹਾ, ਅੰਦਰ ਬਠੇ ਮੁਸਾਫ਼ਰ ਉਸ ਦਾ ਵਿਰੋਧ ਕਰਦੇ ਰਹਿੰਦੇ ਹਨ । 
ਪਰ ਇਕ ਵਾਰ ਜਿਵੇ` ਕਿਵੇ ਉਹ ਅੰਦਰ ਆ ਜਾਏ ਤਾਂ ਉਸ ਦਾ ਵਿਰੋਧ ਖਤਮ ਹੋ 
ਜਾਂਦਾ ਹੈ ਅਤੇ ਉਹ ਮੁਸਾਫ਼ਰ ਜਲਦੀ ਹੀ ਡੱਥੇ ਦੀ ਦੁਨੀਆਂ ਦਾ ਨਿਵਾਸੀ ਬਣ 
ਜਾਂਦਾ ਹੈ ਅਤੇ ਅਗਲੋਂ ਸਟੇਸ਼ਨ ਤੇ ਉਹੀ ਸਭ ਤੋਂ ਪਹਿਲਾਂ ਬਾਹਰ ਖਲੌਤੇ ਮੁਸਾਫ਼ਰ 
ਨੂੰ ਬੋਲਣ ਲੱਗਦਾ ਹੈ--ਨਹੀ` ਹੈ ਜਗ੍ਹਾ, ਅਗਲੇ ਡੱਬੇ ਵਿਚ ਜਾਓ, ..ਵੜੀ 
ਆਉਦੇ ਹਨ... 

ਦਰਵਾਜ਼ੇ ਤੇ ਸ਼ੋਰ ਵਧਦਾ ਜਾ ਰਿਹਾ ਸੀ। ਉਸੇ ਦੌਰਾਨ ਮੌਲੋਂ ਕੁਚੈਲੋ 
ਕੱਪੜਿਆਂ ਅਤੇ ਲਟਕਦੀਆਂ ਮੁੱਛਾਂ ਵਾਲਾ ਇਕ ਆਦਮੀ ਦਰਵਾਜ਼ੇ ਵਿਚੋ ਅੰਦਰ 
ਆਉ'ਦਾ ਦਿਖਾਈ ਦਿੱਤਾ । ਮੋਲੋਂ ਕੱਪੜੇ, ਜ਼ਰੂਰ ਕਿਧਰੇ ਹਲਵਾਈ ਦੀ ਦੁਕਾਨ 
ਕਰਦਾ ਹੋਵੇਗਾ । ਉਹ ਲੋਕਾਂ ਦੀਆਂ ਸ਼ਿਕਾਇਤਾਂ-ਆਵਾਜ਼ਾਂ ਵੱਲ ਧਿਆਨ ਦਿੱਤੇ 
ਬਿਨਾਂ ਦਰਵਾਜ਼ੇ ਵੱਲ ਮੁੜ ਕੇ ਵੱਡਾ ਸਾਰਾ ਕਾਲੇ ਰੋਗ ਦਾ ਟਰੋਕ ਅੰਦਰ ਵੱਲ 
ਘਸੀਟਣ ਲੱਗਾ । 

-"ਆ ਜਾਓ, ਆ ਜਾਓ, ਤੁਸੀ` ਵੀ ਚੜ੍ਹ ਆਓ ! ਉਹ ਆਪਣੇ ਪਿੱਛੋ ਕਿਸੇ ਨੂੰ 
ਆਖੀ ਜਾ ਰਿਹਾ ਸੀ । ਇਸ ਸਮੇ` ਦਰਵਾਜ਼ੇ ਵਿਚ ਇਕ ਪਤਲੀ, ਸੁੱਕੀ ਜਿਹੀ ਔਰਤ 
ਨਜ਼ਰ ਆਈ ਅਤੇ ਉਸ ਦੇ ਪਿੱਛੇ ਸੌਲ੍ਹਾਂ ਸਤਾਰਾਂ ਸਾਲਾਂ ਦੀ ਸਾਂਵਲੀ ਜਿਹੀ ਇਕ 
ਕੁੜੀ ਅੰਦਰ ਆ ਗਈ । ਲੋਕੀ ਅਜੇ ਵੀ ਚਿਲਾਈ ਜਾ ਰਹੇ ਸਨ । ਸਰਦਾਰ ਜੀ ਨੂੰ 
ਕਹਨੀਆਂ ਦੇ ਸਹਾਰੇ ਉੱਠ ਕੇ ਬੈਠਣਾ ਪਿਆ । 

--ਬੋਦ ਕਰੋ ਜੀ ਦਰਵਾਜ਼ਾ, ਬਿਨਾਂ ਪੁੱਛੇ ਚੜ੍ਹੀ ਆਉਦੇ ਹਨ, ਆਪਣੇ ਪਿਓ 
ਦਾ ਘਰ ਸਮਝ ਰਖਿਆ ਨੇ । ਨਾਂ ਵੜਨ ਦਿਉਂ, ਕੀ ਕਰਦੇ ਹੋਂ, ਧੱਕ ਦਿਉ ਪਿੱਛੋ... 
ਹੋਰ ਲੋਕੀ` ਵੀ ਚੀਖ਼ ਰਹੇ ਸਨ । 

ਉਹ ਆਦਮੀ ਆਪਣਾ ਸਾਮਾਨ ਅੰਦਰ ਘਸੀਟੀ ਜਾ ਰਿਹਾ ਸੀ ਅਤੇ ਉਸ ਦੀ 
ਪਤਨੀ ਅਤੇ ਧੀ ਪਾਖਾਨੇ ਦੇ ਦਰਵਾਜ਼ੇ ਨਾਲ ਲੱਗ ਕੇ ਖਲੋਤੀਆਂ ਸਨ । 

--ਹੌਰ ਕੋਈ ਡੱਬਾ ਨਹੀ` ਮਿਲਿਆ ? ਔਰਤ ਜ਼ਾਤ ਨੂੰ ਵੀ ਇਥੇ ਚੁੱਕ 


56 ਸਮਕਾਲੀਨ ਹਿੰਦੀ ਕਹਾਣੀਆਂ 


ਲਿਆਇਆ ਹੈ ? 

ਉਹ ਆਦਮੀ ਪਸੀਨੇ ਨਾਲ ਤਰ ਸੀ ਅਤੇ ਹਫ਼ਦਾ ਹੋਇਆ ਸਾਮਾਨ ਅੰਦਰ 
ਘਸੀਟੀ ਜਾ ਰਿਹਾ ਸੀ । ਟਰੈਕ ਤੋ ਪਿੱਛੋ ਰੱਸੀਆਂ ਵਿਚ ਬੱਝੀਆਂ ਮੰਜੀ ਦੀਆਂ 
ਬਾਹੀਆਂ ਅੰਦਰ ਖਿੱਚਣ ਲੱਗਾ । 

--ਟਿਕਟ ਹੈ ਜੀ ਮੇਰੇ ਕੋਲ, ਮੈ" ਬਿਨਾਂ ਟਿਕਟ ਨਹੀ” ਹਾਂ । ਮਜਬੂਰੀ ਹੈ, 
ਸ਼ਹਿਰ ਵਿਚ ਫ਼ਸਾਦ ਹੋ ਗਿਆ ਹੈ । ਬੜੀ ਮੁਸ਼ਕਲ ਨਾਲ ਸਟੇਸ਼ਨ ਤੱਕ ਪਹੋਚਿਆ 
ਹਾਂ । ਇਸ ਤੇ ਡੱਬੇ ਵਿਚ ਬੈਠੇ ਬਹੁਤ ਸਾਰੇ ਲਕੀ” ਚੁੱਪ ਹੋ ਗਏ, ਪਰ ਬਰਥ ਤੇ ਬੈਠਾ 
ਪਠਾਣ ਉਛਲ ਕੇ ਬੋਲਿਆ--ਨਿਕਲ ਜਾਓ ਈਧਰ ਸੇ' ਦੇਖਤਾ ਨਈ ਏ ਈਧਰ 
ਜਗਾ ਨਈ ਏ । 

ਅਤੇ ਪਠਾਣ ਨੇ ਆ ਵੇਖਿਆ ਨਾ ਤਾਅ, ਅੱਗੇ ਵੱਧ ਕੇ ਉਪਰੋਂ ਹੀ ਉਸ ਮੁਸਾਫ਼ਰ 
ਦੇ ਲੱਤ ਜਮ੍ਹਾ ਦਿੱਤੀ, ਪਰ ਲੱਤ ਉਸ ਆਦਮੀ ਨੂੰ ਲੱਗਣ ਦੀ ਬਜਾਏ ਉਸ ਦੀ ਪਤਨੀ 
ਦੇ ਕਲੇਜੇ ਵਿਚ ਲੱਗੀ ਅਤੇ ਉਹ ਉਥੇ ਹੀ ਹਾਏ ਹਾਏ ਕਰਦੀ ਬੈਠ ਗਈ । 

ਉਸ ਆਦਮੀ ਕੌਲ ਮੁਸਾਫ਼ਰਾਂ ਦੇ ਨਾਲ ਉਲਝਣ ਵਾਸਤੇ ਵਕਤ ਨਹੀ” ਸੀ । 
ਉਹ ਬਰਾਬਰ ਆਪਣਾ ਸਮਾਨ ਅੰਦਰ ਘਸੀਟੀ ਜਾ ਰਿਹਾ ਸੀ । ਪਰ ਡੱਬੇ ਵਿਚ ਚੁੱਪ 
ਛਾ ਗਈ । ਮੰਜੀ ਦੀਆਂ ਬਾਹੀਆਂ ਤੋ` ਪਿੱਛੋ" ਵੱਡੀਆਂ ਵੱਡੀਆਂ ਗੈਠੜੀਆਂ 
ਆਈਆਂ । ਇਸ ਤੇ ਉਪਰ ਬੈਠੇ ਪਠਾਣ ਦੀ ਸਹਿਣ-ਸ਼ਕਤੀ ਮੁੱਕ ਗਈ । ਨਿਕਾਲੋਂ 
ਇਸੇਂ, ਕੌਨ ਏ ਯੇ ਉਹ ਚੀਖਿਆ । ਇਸ ਤੇ ਦੂਜੇ ਪਠਾਣ ਨੇ, ਜੋ ਹੇਠਾਂ ਦੀ ਸੀਟ ਤੇ 
ਬੈਠਾ ਸੀ ਉਸ ਆਦਮੀ ਦਾ ਸੈਦੂਕ ਦਰਵਾਜ਼ੇ ਵਿਚ" ਹੇਠਾਂ ਧੱਕ ਦਿੱਤਾ ਜਿਥੇ ਲਾਲ 
ਵਰਦੀ ਵਾਲਾ ਇਕ ਕੁਲੀ ਸਮਾਨ ਅੰਦਰ ਪਹੋਚਾ ਰਿਹਾ ਸੀ । 

ਉਸ ਦੀ ਪਤਨੀ ਨੂੰ ਚੋਟ ਲੱਗਣ ਤੇ ਕੁਝ ਮੁਸਾਫ਼ਰ ਚੁੱਪ ਹੋ ਗਏ ਸਨ । ਕੇਵਲ 
ਕੌਨੇ ਵਿਚ ਬੈਠੀ ਬੁੱਢੀ ਕੁਰਲਾ ਰਹੀ ਸੀ--ਓ ਨੇਕ ਬਖਤੋ, ਬੈਠਣ ਦਿਓ । ਆ ਜਾ 
ਧੀਏ, ਤੂੰ ਮੇਰੇ ਕੋਲ ਆ ਜਾ। ਔਖੇ ਸੌਖੇ ਹੋ ਕੇ ਸਫਰ ਕੱਟ ਲਵਾਂਗੇ । ਛੱਡੋ ਓ 
ਜ਼ਾਲਮ, ਬੈਠਣ ਦਿਓ । 

ਅਜੇ ਅੱਧਾ ਸਾਮਾਨ ਹੀ ਅੰਦਰ ਆ ਸਕਿਆ ਹੋਵੇਗਾ, ਜਦ“ ਅਚਾਨਕ ਗੱਡੀ 
ਚਲ ਪਈ । 

--ਰਹਿ ਗਿਆ ! ਸਮਾਨ ਰਹਿ ਗਿਆ ! ਉਹ ਆਦਮੀ ਪ੍ਰੇਸ਼ਾਨ ਜਿਹਾ ਹੋ ਕੇ 
ਚੀਖਿਆ । 

--ਪਿਤਾ ਜੀ, ਸਮਾਨ ਰਹਿ ਗਿਆ । ਪਾਖਾਨੇ ਦੇ ਦਰਵਾਜ਼ੇ ਨਾਲ ਖਲੌਤੀ ਲੜਕੀ 
ਸਿਰ ਤੋਂ ਪੈਰਾ ਤੱਕ ਕੰਬ ਰਹੀ ਸੀ ਅਤੇ ਚੀਖ ਰਹੀ ਸੀ । 

ਉਤਰੋਂ, ਹੇਠਾਂ ਉਤਰੋਂ, ਉਹ ਆਦਮੀ ਹੜਬੜਾ ਕੇ ਚੀਖਿਆ ਅਤੇ ਅੱਗੇ ਵੱਧ ਕੇ 
ਮੰਜੀ ਦੀਆਂ ਬਾਹੀਆਂ ਅਤੇ ਗੈਠੜੀਆਂ ਬਾਹਰ ਸੁਟਦਾ ਹੋਇਆ ਦਰਵਾਜ਼ੇ ਦਾ ਡੰਡਾ 
ਪਕੜ ਕੇ ਹੇਠਾਂ ਉਤਰ ਗਿਆ । ਉਸ ਦੇ ਪਿੱਛੇ ਉਸ ਦੀ ਡਰੀ ਹੋਈ ਧੀ ਅਤੇ ਫਿਰ 
ਉਸ ਦੀ ਪਤਨੀ ਕਲੇਜੇ ਨੂੰ ਦੋਹਾਂ ਹੱਥਾਂ ਨਾਲ ਦਬਾਈ ਹਾਏ ਹਾਏ ਕਰਦੀ ਹੇਠਾਂ 
ਉਤਰ ਗਈ । 


ਅੰਮਿ੍‌ਤਸਰ ਆ ਗਿਆ ਹੈ... 57 


--ਬਹੁਤ ਬੁਰਾ ਕੀਤਾ ਹੈ ਤੁਸਾਂ ਲੋਕਾਂ ਨੇ, ਬਹੁਤ ਬੁਰਾ ਕੀਤਾ ਹੈ । ਬੁੱਢੀ ਉੱਚੀ 
ਉੱਚੀ ਬੋਲ ਰਹੀ ਸੀ ਤੁਹਾਡੇ ਦਿਲ ਦਾ ਦਰਦ ਮਰ ਗਿਆ ਹੈ । ਛੋਟੀ ਜਿਹੀ ਬੱਚੀ 
ਉਸ ਦੇ ਨਾਲ ਸੀ । ਬੇ-ਰਹਿਮੋ', ਤੁਸਾਂ ਬਹੁਤ ਬੁਰਾ ਕੀਤਾ ਹੈ, ਧੱਕੇ ਦੇ ਕੇ ਉਤਾਰ 
ਦਿੱਤਾ ਹੈ । 

ਗੱਡੀ ਸੁੰਨੇ ਪਲੇਟਫਾਰਮ ਨੂੰ ਲੰਘਦੀ ਅੱਗੇ ਵੱਧ ਗਈ । ਡੱਥੇ ਵਿਚ ਵਿਆਕੁਲ 
ਜਿਹੀ ਚੁੱਪ ਛਾ ਗਈ । ਬੁੱਢੀ ਨੇ ਬੋਲਣਾ ਬਦ ਕਰ ਦਿੱਤਾ ਸੀ । ਪਠਾਣਾਂ ਦਾ ਵਿਰੋਧ 
ਕਰ ਸਕਣ ਦੀ ਕਿਸੇ ਵਿਚ ਹਿੰਮਤ ਨਹੀ` ਹੋਈ । 

ਤਾਂ ਹੀ ਮੇਰੇ ਕੋਲ ਬੈਠੇ ਬਾਬੂ ਨੇ ਮੈਰੀ ਬਾਂਹ ਤੇ ਹੱਥ ਰੱਖ ਕੇ ਕਿਹਾ--ਅੱਗ ਹੈ, 
ਵੇਖੋ ਅੱਗ ਲੱਗੀ ਹੈ । 

ਗੱਡੀ ਪਲੇਟਫਾਰਮ ਛੱਡ ਕੇ ਅੱਗੇ ਨਿਕਲ ਆਈ ਸੀ ਅਤੇ ਸ਼ਹਿਰ ਪਿੱਛੇ ਛੁੱਟ 
ਰਿਹਾ ਸੀ । ਤਾਂ ਹੀ ਸ਼ਹਿਰ ਵਲੋ` ਉਠਦੇ ਹੋਏ ਧੂੰਏ” ਦੇ ਬੱਦਲ ਅਤੇ ਉਨ੍ਹਾਂ ਵਿਚ ਉੱਠ 
ਰਹੇ ਅੱਗ ਦੇ ਸ਼ੋਅਲੇ ਨਜ਼ਰ ਆਉਣ ਲੱਗੇ ਸਨ। 

--ਫਸਾਦ ਹੋਇਆ ਹੈ । ਸਟੇਸ਼ਨ ਤੇ ਵੀ ਲੋਕ ਨੱਸ ਰਹੇ ਸਨ । ਕਿਧਰੇ ਫਸਾਦ 
ਹੋਇਆ ਹੈ। 

ਜਦ ਗੱਡੀ ਸ਼ਹਿਰ ਛੱਡ ਕੇ ਅੱਗੇ ਵੱਧ ਗਈ ਤਾਂ ਡੱਬੇ ਵਿਚ ਸੈਨਾਟਾਛਾ 
ਗਿਆ । ਮੈ ਮੁੜ ਕੇ ਡੱਬੇ ਦੇ ਅੰਦਰ ਵੇਖਿਆ ।ਦੁਬਲੇ ਬਾਬੂ ਦਾ ਚਿਹਰਾ ਪੀਲਾ ਪੈ 
ਗਿਆ ਸੀ ਅਤੇ ਮੱਥੇ ਤੇ ਪਸੀਨੇ ਦੀ ਪਰਤ ਕਿਸੇ ਮੁਰਦੇ ਦੇ ਮੱਥੇ ਵਾਂਗ ਚਮਕ ਰਹੀ 
ਸੀ । ਮੈਨੂੰ ਜਾਪਿਆ, ਜਿਵੇ ਆਪੋ ਆਪਣੀ ਜਗ੍ਹਾ ਤੇ ਬੈਠੇ ਸਾਰੇ ਮੁਸਾਫ਼ਰਾਂ ਨੇ ਆਪਣੇ 
ਆਸ ਪਾਸ ਬੈਠੇ ਲੌਕਾਂ ਦਾ ਜਾਇਜ਼ਾ ਲੈ ਲਿਆ ਹੈ । ਸਰਦਾਰ ਜੀ ਉੱਠ ਕੇ ਮੇਰੀ 
ਸੀਟ ਤੇ ਆ ਬੈਠੇ । ਹੇਠਾਂ ਵਾਲੀ ਸੀਟ ਤੇ ਬੋਠਾ ਪਠਾਣ ਉਠਿਆ ਅਤੇ ਆਪਣੇ ਦੋ 
ਸਾਥੀ ਪਠਾਣਾਂ ਦੇ ਨਾਲ ਉਪਰ ਵਾਲੀ ਬਰਥ ਤੇ ਚੜ੍ਹ ਗਿਆ । ਇਹੀ ਕਿਰਿਆ ਸ਼ਾਇਦ 
ਰੇਲ ਗੱਡੀ ਦੇ ਦੂਸਰੇ ਡੱਬਿਆਂ ਵਿਚ ਵੀ ਚਲ ਰਹੀ ਸੀ। ਡੱਬੇ ਵਿਚ ਤਨਾਓ ਆ 
ਗਿਆ । ਲੌਕਾਂ ਨੇ ਗੱਲਾਂ ਕਰਨੀਆਂ ਬੈਦ ਕਰ ਦਿੱਤੀਆਂ । ਤਿੰਨੋਂ ਦੇ ਤਿੰਨ ਪਠਾਣ 
ਉਪਰ ਵਾਲੀ ਬਰਥ ਤੇ ਇਕੱਠੇ ਚੁੱਪਚਾਪ ਹੇਠਾਂ ਵੱਲ ਵੇਖੀ ਜਾ ਰਹੇ ਸਨ । ਸਾਰੇ 
ਮੁਸਾਫ਼ਰਾਂ ਦੀਆਂ ਅੱਖਾਂ ਪਹਿਲਾਂ ਤੋ ਵੱਧ ਖੁਲ੍ਹੀਆਂ, ਜ਼ਿਆਦਾ ਸ਼ੋਕਾ ਜਿਹੀ 
ਵਿਚ ਲੱਗੀਆਂ । ਇਹੀ ਹਾਲਤ ਸ਼ਾਇਦ ਗੱਡੀ ਦੇ ਸਾਰੇ ਡੱਥਿਆਂ ਵਿਚ ਚਲ 
ਰਹੀ ਸੀ । 

--ਕਿਹੜਾ ਸਟੇਸ਼ਨ ਸੀ ਇਹ ? ਡੱਬੇ ਵਿਚ ਕਿਸੇ ਨੇ ਪੁੱਛਿਆ । 

--ਵਜੀਰਾਬਾਦ, ਕਿਸੇ ਨੇ ਉੱਤਰ ਦਿੱਤਾ । 

ਜਵਾਬ ਮਿਲਣ ਤੇ ਡੱਬੇ ਵਿਚ ਇਕ ਹੋਰ ਪ੍ਰਤੀਕ੍ਰਿਆ ਹੋਈ । ਪਠਾਣਾਂ ਦੇ 
ਮਨ ਦਾ ਤਨਾਓ ਝਟ ਢਿੱਲਾ ਪੈ ਗਿਆ, ਜਦ ਕਿ ਹਿੰਦੂ-ਸਿੱਖ ਮੁਸਾਫ਼ਰਾਂ 
ਦੀ ਚੁੱਪੀ ਹੋਰ ਜ਼ਿਆਦਾ ਗਹਿਰੀ ਹੋ ਗਈ । ਇਕ ਪਠਾਣ ਆਪਣੀ ਵਾਸਕਟ ਦੀ 
ਜੇਬ ਵਿਚੋ ਨਸਵਾਰ ਦੀ ਡੱਬੀ ਕੱਢ ਕੇ _ਸੁਘਣ ਲੱਗਾ । ਦੂਜੇ _ਪਠਨਾਣ 
ਵੀ ਆਪਣੀ ਆਪਣੀ ਡੱਬੀ ਕੱਢ ਕੇ ਨਸਵਾਰ ਚੜ੍ਹਾਣ ਲੱਗੇ । ਬੁੱਢੀ ਲਗਾਤਾਰ ਮਾਲਾ 


58 ਸਮਕਾਲੀਨ ਹਿੰਦੀ ਕਹਾਣੀਆਂ 


ਜਪੀ ਜਾ ਰਹੀ ਸੀ । ਕਿਸੇ ਕਿਸੇ ਵਕਤ ਉਸ ਦੇ ਰੋਂਨ ਬੁਦਬੁਦਾਂਦੇ ਨਜ਼ਰ ਆਉ ਦੇ, 
ਲੱਗਦਾ ਉਨ੍ਹਾਂ ਵਿਚੋ ਕੋਈ ਖੋਖਲੀ ਜਿਹੀ ਆਵਾਜ਼ ਨਿਕਲ ਰਹੀ ਹੈ 1 

ਅਗਲੇ ਸਟੇਸ਼ਨ ਤੇ ਜਦੋ` ਗੱਡੀ ਰੁਕੀਂ ਤਾਂ ਉਥੇ ਵੀ ਸੈਨਾਟਾ ਸੀ । ਕੋਈ ਪੰਛੀ 
ਤੱਕ ਨਹੀ ਫੜਕ ਰਿਹਾ ਸੀ । ਹਾਂ, ਇਕ ਮਾਸ਼ਕੀਂ, ਪਿੱਠ ਤੇ ਪਾਣੀ ਦੀ ਮਸ਼ਕ ਲੱਦੀ, 
ਪਲੇਟਫਾਰਮ ਲੰਘ ਕੇ ਆਇਆ ਅਤੇ ਮੁਸਾਫ਼ਰਾਂ ਨੂੰ ਪਾਣੀ ਪਿਲਾਣ ਲੱਗਾ । 

--ਲਉਂ, ਪੀਓ ਪਾਣੀ, ਪਾਣੀ ਪੀਓ । ਔਰਤਾਂ ਦੇ ਡੱਬੇ ਵਿਚ ਔਰਤਾਂ ਅਤੇ 
ਬੱਚਿਆਂ ਦੇ ਅਨੇਕਾਂ ਹੱਥ ਬਾਹਰ ਨਿਕਲ ਆਏ ਸਨ । 

--ਬਹੁਤ ਮਾਰ-ਕਾਟ ਹੋਈ ਹੈ, ਬਹੁਤ ਲੋਕੀ" ਮਰੋ ਹਨ । ਜਾਪਦਾ ਸੀ, ਉਹ 
ਇਸ ਮਾਰ-ਕਾਟ ਵਿਚ ਇਕੱਲਾ ਪੰਨ ਕਮਾਉਣ ਚਲਾ ਆਇਆ ਹੈ । 

ਗੱਡੀ ਸਰਕੀ ਤਾਂ ਅਚਾਨਕ ਬਾਰੀਆਂ ਦੇ ਪੱਲੇ ਦੜ੍ਹਾਏ ਜਾਣ ਲੱਗ ਪਏ । ਦੂਰ 
ਦੂਰ ਤੱਕ ਪਹੀਆਂ ਦੀ ਗੜਗੜਾਹਟ ਦੇ ਨਾਲ, ਬਾਰੀਆਂ ਦੇ ਪੱਲੇ ਚੜ੍ਹਾਉਣ ਦ 
ਆਵਾਜ਼ ਆਉਣ ਲੱਗੀ । 

ਕਿਸੇ ਅਨਜਾਣ ਸ਼ੋਕਾਵਸ ਦੁਬਲਾ ਬਾਬੁ ਮੇਰੇ ਕਲ ਵਾਲੀ ਸੀਟ ਤੱ ਉਠਿਆ 
ਅਤੇ ਦੋਂ ਸੀਟਾਂ ਦੇ ਵਿਚ ਫ਼ਰਸ਼ ਤੇ ਲੋਟ ਗਿਆ । ਉਸ ਦਾ ਚਿਹਰਾ ਅਜੇ ਵੀ ਮੁਰਦਿਆਂ 
ਵਰਗਾ ਪੀਲਾ ਹੋ ਰਿਹਾ ਸੀ । ਇਸ ਤੇ ਬਰਥ ਤੇ ਬੇਠਾ ਪਨਾਣ ਉਸ ਦਾ ਮਜ਼ਾਕ ਕਰਨ 
ਲੱਗਾ--ਓ ਬੇ-ਗ਼ੇਰਤ, ਤੁਮ ਮਰਦ ਏ ਕਿ ਔਟਤ ਏ ? ਸੀਟ ਪਰ ਸੇ ਉਠ ਕਰ ਨੀਚੇ 
ਲੇਟਤਾ ਏ । ਤੁਮ ਮਰਦ ਕੇ ਨਾਮਕ ਬਦਨਾਮ ਠਰਦਾ ਏ । ਉਹ ਬੋਲ ਰਿਹਾ ਸੀ ਅਤੇ 
ਬਾਰ ਬਾਰ ਹੱਸੀ ਜਾ ਰਿਹਾ ਸੀ । ਫਿਰ ਉਹ ਉਸ ਨੂੰ ਪਸ਼ਤ ਵਿਚ ਕੁਝ ਕਹਿਣ ਲੱਗਾ । 
ਬਾਬੂ ਚੁੱਪ ਕੀਤਾ ਲੋਟਿਆ ਰਿਹਾ । ਦੂਜੇ ਸਾਰੇ ਮੁਸਾਫ਼ਰ ਚੁੱਪ ਸਨ। ਡੱਬੇ ਦਾ 
ਵਾਤਾਵਰਣ ਬਝਲ ਬਣਿਆ ਹੋਇਆ ਸੀ । 

-ਏਸੇ ਆਦਮੀ ਕੇ ਅਮ ਡੱਬੇ ਮੋ ਬੈਠਨੇ ਨਈ ਦੇਗਾ । ਓ ਬਾਬੂ, ਤੁਮ ਅਗਲੇ 
ਸਟੇਸ਼ਨ ਪਰ ਉਤਰ ਜਾਓ ਅਤੇ ਜ਼ਨਾਨਾ ਡੱਬੇ ਮੈ ਬੈਠੇ । 

ਪਰ ਬਾਬੂ ਦੀ ਹਾਜਰ ਜਵਾਬੀ ਆਪਣੇ ਗਲੇ ਵਿਚ ਸੁੱਕ ਚਲੀ ਸੀ । ਹਕਲਾ ਕੇ 
ਚੁੱਪ ਹੋ ਰਿਹਾ । ਪਰ ਥੋੜ੍ਹ)ੋ ਦੇਰ ਬਾਅਦ ਉਹ ਆਪਣੇ ਆਪ ਸੀਟ ਤੇ ਜਾ ਬੈਠਾ ਅਤੇ 
ਦੇਰ ਤੱਕ ਆਪਣੇ ਕੱਪੜਿਆਂ ਦੀ ਧੁੜ ਝਾੜਦਾ ਰਿਹਾ । ਉਹ ਕਿਉ” ਉੱਠ ਕੇ ਫ਼ਰਸ਼ 
ਤੋਂ ਲੋਟ ਗਿਆ ਸੀ । ਸ਼ਾਇਦ ਉਸ ਨੂੰ ਡਰ ਸੀ ਕਿ ਬਾਹਰੋ' ਗੱਡੀ ਤੇ ਪਥਰਾਓ ਹੋਵੇਗਾ 
ਜਾਂ ਗੋਲੀ ਚਲੇਗੀ, ਸ਼ਾਇਦ ਇਸੇ ਕਾਰਣ ਬਾਰੀਆਂ ਦੇ ਪੱਲੋਂ ਚੜ੍ਹਾਏ ਜਾ ਰਹੇ ਸਨ । 

ਕੁਝ ਵੀ ਕਹਿਣਾ ਮੁਸ਼ਕਲ ਸੀ । ਸੋਭਵ ਹੈ ਕਿਸੇ ਇਕ ਮੁਸਾਫ਼ਰ ਨੇ ਕਿਸੇ ਕਾਰਣ 
ਬਾਰੀ ਦਾ ਪੱਲਾ ਚੜ੍ਹਾਇਆ ਹੋਵੇ ਅਤੇ ਉਸ ਦੀ ਦੇਖਾ ਦੇਖੀ ਬਿਨਾਂ ਸੋਚੇ ਸਮਝੇ ਧੜਾ- 
ਧੜ ਬਾਰੀਆਂ ਦੇ ਪੱਲੇ ਚੜ੍ਹਾਏ ਜਾਣ ਲੱਗ ਪਏ ਹੋਣ । 

ਬੋਝਲ ਅਨਿਸ਼ਚਿਤ ਜਿਹੇ ਵਾਤਾਵਰਣ ਵਿਚ ਸਫ਼ਰ ਕੱਟਣ ਲੱਗਾ । ਰਾਤ ਕਾਲੀ 
ਹੋਣ ਲੱਗੀ ਸੀ । ਡੱਬੇ ਦੋ ਮੁਸਾਫ਼ਰ ਸਹਿਮੇ ਅਤੇ ਡਰੋ ਜਿਉ” ਦੇ ਤਿਉ” ਬੈਠੇ ਸਨ । 
ਕਦੀ ਗੱਡੀ ਦੀ ਚਾਲ ਅਚਾਨਕ ਟੁੱਟ ਕੇ ਹਲਕੀ ਪੈ ਜਾਂਦੀ ਤਾਂ ਲੋਕੀ" ਇਕ ਦੂਜੇ ਵੱਲ 
ਵੇਖਣ ਲੱਗਦੇ । ਕਦੀ ਰਸਤੇ ਵਿਚ ਹੀ ਰੁਕ ਜਾਂਦੀ ਤਾਂ ਡੱਬੇ ਦੇ ਅੰਦਰ ਦਾ ਸੰਨਾਟਾ 


ਅੰ ਮਿਰਿਤਸਰ ਆ ਗਿਆ ਹੈ.., 59 


ਹੋਰ ਵੀ ਡੂੰਘਾ ਹੋ ਜਾਂਦਾ । ਕੇਵਲ ਪਠਾਣ ਨਿਸ਼ਚਿੰਤ ਬੇਠੇ ਸਨ । ਹਾਂ, ਉਨ੍ਹਾਂ ਨੇ ਵੀ 
ਗੱਲਾਂ ਕਰਨੀਆਂ ਛੱਡ ਦਿੱਤੀਆਂ ਸਨ ਕਿਉਕਿ ਉਨ੍ਹਾਂ ਦੀ ਗੱਲਬਾਤ ਵਿਚ ਕੌਈ ਵੀ 
ਸ਼ਾਮਲ ਹੋਣ ਵਾਲਾ ਨਹੀ ਸੀ । 

ਹੌਲੇ ਹੌਲੇ ਪਠਾਣ ਉੱਘਣ ਲੱਗੇ, ਜਦ ਕਿ ਦੂਜੇ ਮੁਸਾਫ਼ਰ ਫਟੀਆਂ ਵਟੀਆਂ 
ਅੱਖਾਂ ਨਾਲ ਖਲਾਅ ਵਿਚ ਵੇਖੀ ਜਾ ਰਹੇ ਸਨ । ਬੱਢੀ ਮੂੰਹ ਸਿਰ ਲਪੇਟੀ, ਪੈਰ ਸੀਟ 
ਤੇ ਚੜ੍ਹਾਈ ਬੈਠੀ ਬੈਠੀ ਸੌ ਗਈ ਸੀ । ਉੱਪਰ ਵਾਲੀ ਬਰਥ ਤੇ ਇਕ ਪਠਾਣ ਨੇ, ਅੱਧ 
ਲੋਟਿਆਂ ਹੀ ਕੁੜਤੇ ਦੀ ਜੇਬ ਵਿਚੋ" ਕਾਲੇ ਮਣਕਿਆਂ ਦੀ ਤਸਬੀਹ (ਮਾਲਾ) ਕੱਢ 
ਲਈ ਅਤੇ ਉਸ ਨੂੰ ਹੌਲੀ ਹੌਲੀ ਫੇਰਨ ਲੱਗਾ । 

ਬਾਰੀ ਦੋ ਬਾਹਰ ਆਕਾਸ਼ ਵਿਚ ਚਨ ਨਿਕਲ ਆਇਆ ਅਤੇ ਚਾਨਣੀ ਵਿਚ 
ਬਾਹਰ ਦੀ ਦੁਨੀਆ ਹੋਰ ਵੀ ਅਨਿਸ਼ਚਿਤ, ਹੋਰ ਵੀ ਜ਼ਿਆਦਾ ਭੇਤਭਰੀ ਹੋ ਗਈ । 
ਕਿਸੇ ਕਿਸੇ ਵਕਤ ਦੂਰ ਕਿਸੇ ਪਾਸੇ ਅੱਗ ਦੇ ਭਾਂਬੜ ਉੱਠਦੇ ਨਜ਼ਰ ਆਉਦੇ, ਕੋਈ 
ਦਾਹਿਰ ਸੜ ਰਿਹਾ ਸੀ । ਗੱਡੀ ਕਿਸੇ ਵਕਤ ਚਿੰਘਾੜਦੀ ਹੋਈ ਅੱਗੇ ਵੱਧਣ ਲੱਗਦੀ, 
ਫਿਰ ਕਿਸੇ ਵਕਤ ਉਸ ਦੀ ਚਾਲ ਹਲਕੀ ਪੇ ਜਾਂਦੀ ਅਤੇ ਮੀਲਾਂ ਤੱਕ ਹੌਲੀ ਚਾਲ 
ਨਾਲ ਚਲਦੀ ਰਹਿੰਦੀ । 

ਅਚਾਨਕ ਦਬਲਾ ਬਾਬੂ ਬਾਰੀ ਤੋ ਬਾਹਰ ਵੇਖ ਕੇ ਉੱਚੀ ਆਵਾਜ਼ ਵਿਚ 
ਬੋਲਿਆ--ਹਰਬੋਜਪੁਰਾ ਨਿਕਲ ਗਿਆ ਹੈ । ਉਸ ਦੀ ਆਵਾਜ਼ ਵਿਚ ਉਤੇਜਨਾ ਸੀ, 
ਉਹ ਜਿਵੇ` ਚੀਖ ਕੇ ਬੋਲਿਆ ਸੀ। ਡੱਬੇ ਦੇ ਸਾਰੇ ਲੱਕੀ ਉਸ ਦੀ ਆਵਾਜ਼ ਸੁਣ ਕੇ 
ਚੋਕ ਗਏ । ਉਸੇ ਵਕਤ ਡੱਥੇ ਦੇ ਬਹੁਤੇ ਮੁਸਾਫ਼ਰਾਂ ਨੇ ਜਿਵੇਂ ਉਸ ਦੀ ਆਵਾਜ਼ ਸੂਣ 
ਕੇ ਪਾਸਾ ਪਰਤਿਆ । 

-ਖੋਂ ਬਾਬੂ, ਚਿੱਲਾਤਾ ਕਿਉ ਏ ? ਤਸਬੀਹ ਵਾਲਾ ਪਠਾਣ ਚੰਕ ਕੱ 
ਬੋਲਿਆ--ਈਧਰ ਉਤਰੋਗਾ ਤੁਮ ? ਜੋਜੀਰ ਖੀ'ਚੂ ਅਤੇ ਖੀ ਥੀ ਕਰਕੇ ਹੱਸ ਪਿਆ ? 
ਸਪੱਸਟ ਹੈ ਉਹ ਹਰਬੋਸਪੁਰਾ ਦੀ ਸਥਿਤੀ ਤੋ` ਅਤੇ ਉੱਸ ਦੇ ਨਾਂ ਤੱ ਅਣਜਾਣ ਸੀ । 

ਬਾਬੂ ਨੇ ਕਈ ਉੱਤਰ ਨਹੀ” ਦਿੱਤਾ, ਸਿਰਫ਼ ਸਿਰ ਹਿਲਾ ਦਿੱਤਾ ਅਤੇ ਇਕ 
ਅੱਧ ਵਾਰ ਪਠਾਣ ਵੱਲ ਵੇਖ ਕੇ ਫਿਰ ਬਾਰੀ ਤੱ ਬਾਹਰ ਝਾਂਕਣ ਲੱਗਾ । 

ਡੱਬੇ ਵਿਚ ਫਿਰ ਚੁੱਪ ਛਾ ਗਈ । ਇੰਜਣ ਨੇ ਸੀਟੀ ਦਿੱਤੀ ਅਤੇ 
ਉਮ ਦੀ ਰਫ਼ਤਾਰ ਟੁਟ ਗਈ । ਥੋੜ੍ਹੀ ਦੇਰ ਬਾਅਦ ਖਟਾਕ ਦੀ ਆਵਾਜ਼ 
ਹੋਈ, ਸ਼ਾਇਦ ਗੱਡੀ ਨੇ ਲਾਈਨ ਬਦਲੀ ਸੀ । ਬਾਬੂ ਨੇ ਝਾਕ ਕੇ ਉਸ ਪਾਸੇ ਵੇਖਿਆ 
ਜਿਸ ਪਾਸੇ ਗੱਡੀ ਵਧਦੀ ਜਾ ਰਹੀ ਸੀ । 


ਸ਼ਹਿਰ ਆ ਗਿਆ ਹੈ । ਉਹ ਫਿਰ ਉੱਚੀ ਆਵਾਜ਼ ਵਿਚ ਚੀ ਖਿਆ--ਅੰਮ੍ਰਿਤਸਰ 
ਆ ਗਿਆ ਹੈ । ਉੱਸ ਨੇ ਫਿਰ ਤੋਂ ਕਿਹਾ ਅਤੇ ਉਛਲ ਕੇ ਖਲੋ ਗਿਆ ਅਤੇ ਉੱਪਰ 
ਵਾਲੀ ਬਰਥ ਤੋਂ ਲੋਟੇ ਪਠਾਣ ਨੂੰ ਸੰਬੋਧਨ ਕਰਕੇ ਚਿਲਾਇਆ--ਓਏ ਪਠਾਣ ਦੇ 
ਬੱਚੇ ! ਹੇਠਾਂ ਉਤਰ ਤੋਰੀ ਮਾਂ ਦੀ...ਹੇਠਾਂ ਉਤਰ, ਤੇਰੀ ਉਸ ਪਠਾਣ ਬਣਾਣ 
ਵਾਲੇ ਦੀ ਮੇ... 

ਬਾਬੂ ਚਿੱਲਾਣ ਲੱਗਾ ਸੀ ਅਤੇ ਚੀਖ਼ ਚੀਖ ਕੇ ਗਾਲ੍ਹਾਂ ਬਕਣ ਲੱਗਾ ਸੀ । 


60 ਸਮਕਾਲੀਨ ਹਿੰਦੀ ਕਹਾਣੀਆਂ 


ਤਸਬੀਹ ਵਾਲੇ ਪਠਾਣ ਨੋ ਪਾਸਾ ਪਰਤਿਆ ਅਤੇ ਬਾਬੂ ਵੱਲ ਵੇਖ ਕੇ ਬੋਲਿਆ--ਓਂ 
ਕਿਆ ਏ ਬਾਬੂ ? ਅਮ ਕੌ ਕੁਛ ਥੋਲਾ ? 

ਬਾਬੂ ਨੂੰ ਉਤੇਜਿਤ ਵੇਖ ਕੇ ਦੂਜੇ ਮੁਸਾਫ਼ਰ ਵੀ ਉੱਠ ਬੈਠੇ । 

---ਹੇਠਾਂ ਉਤਰ, ਤੇਰੀ ਮੈ`...ਔਰਤ ਨੂੰ ਲੱਤ ਮਾਰਦਾ ਏਂ, ਹਰਾਮਜ਼ਾਦੇ ਤੇਰੀ 
ਉਸ... 

--ਓ ਬਾਬੂ, ਬਕ ਬਕ ਨਈ ਕਰੋਂ । ਓ ਖੰਜੀਰ ਕੇ ਤੁਖ਼ਮ, ਗਾਲੀ ਮਤ ਬਕ, 
ਅਮ ਨੇ ਬੋਲ ਦੀਆ । ਅਮ ਤਮਾਰਾ ਜ਼ਬਾਨ ਖੀ`ਚ ਲੰਗਾ । 

--ਗਾਲੂ ਦਿੰਦਾ ਏ” ਮਾਦਰ...ਬਾਬ੍ਹ ਚਿੱਲਾਇਆ ਅਤੇ ਉੱਛਲ ਕੇ ਸੀਟ ਤੇ ਚੜ੍ਹ 
ਗਿਆ । ਉਹ ਸਿਰ ਤੋ” ਪੈਰਾਂ ਤੱਕ ਕੰਬ ਰਿਹਾਂ ਸੀ । 

---ਬਸ ਬਸ, ਸਰਦਾਰ ਜੀ ਬੋਲੋ--ਇਹ ਲੜਨ ਦੀ ਜਗ੍ਹਾ ਨਹੀ” ਹੈ। ਥੋੜ੍ਹੀ ਦੇਰ 
ਦਾ ਸਫ਼ਰ ਬਾਕੀ ਹੈ, ਆਰਾਮ ਨਾਲ ਬੋਠੋ । 

__ਤੇਰੀ ਮੈ“ ਲੱਤ ਨਾ ਭੈਨਾਂ ਤਾਂ ਆਖੀ', ਗੱਡੀ ਤੇਰੇ ਪਿਓ ਦੀ ਹੈ ? ਬਾਬੂ 
ਚਿੱਲਾਇਆ ] 

__ਓ ਅਮ ਨੇ ਕਿਆ ਬੋਲਾ । ਸਭੀ ਲੌਕ ਉਸ ਕੋ ਨਿਕਾਲਤਾ ਥਾ, ਅਮ ਨੇ ਭੀ 
ਨਿਕਾਲਾ ਯੋ ਈਦਰ ਅਮ ਕੋ ਗਾਲੀ ਦੇਤਾ ਏ । ਅਮ ਈਸ ਕਾ ਜ਼ਬਾਨ ਖੀ`ਚ ਲਗਾ । 

ਬੱਢੈ ਫਿਰ ਬੋਲ ਉੱਠੀ, ਉਹ ਜੀਣ ਜੋਗਿਓ ਆਰਾਮ ਨਾਲ ਝੇਠੋ । ਉਹ 
ਰੱਬ ਦਿਓ ਬੋਦਿਓ, ਬਦਿਓ ਕੁਝ ਹੋਸ਼ ਕਰੋ । 

ਉਸ ਦੇ ਹੋਠ ਕਿਸੇ ਪ੍ਰੋਤ ਦੇ ਹੰਠਾਂ ਵਾਂਗ ਫੜਫੜਾਈ ਜਾ ਰਹੇ ਸਨ ਅਤੇ ਉਨ੍ਹਾਂ 
ਵਿਚੋ' ਕਮਜ਼ੋਰ ਜਿਹੀ ਫੁਸਫੁਸਾਹਟ ਸੁਣਾਈ ਢੇ ਰਹੀ ਸ । 

ਬਾਬੂ ਚੀਖ਼ੀ ਜਾ ਰਿਹਾ ਸੀ--ਆਪਣੇ ਘਰ ਵਿਚ ਸ਼ੋਰ ਬਣਦਾ ਸੀ । ਹੁਣ ਬੋਲ, 
ਤੇਰ ਮੈ ਉਸ ਪਠਾਣ ਬਣਾਣ ਵਾਲੇ ਦੀ... 

ਉਸੇ ਸਮੇ` ਗੱਡੀ ਅੰਮ੍ਰਿਤਸਰ ਪਲੇਟ ਫਾਰਮ ਤੋਂ ਰੁਕੀ । ਪਲੇਟ ਫਾਰਮ ਲੋਕਾਂ 
ਨਾਲ ਖਚਾਖਚ ਭਰਿਆ ਰੋਇਆ ਸੀ । ਪਲੇਟ ਫਾਰਮ ਤੇ ਖਲੌਤੇ ਲੋਕੀ” ਝਾਂਕ ਝਾਂਕ ਕੇਂ 
ਡੱ-ਬਿਆਂ ਦੇ ਅੰਦਰ ਵੇਖਣ ਲੱਗੇ । ਵਾਰ ਵਾਰ ਲੋਕੀ" ਇਕੋ ਸੁਆਲ ਪੁੱਛ ਰਹੇ ਸਨ-- 
ਪਿੱਛੇ ਕੀ ਹੋਇਆ ਹੈ ? ਕਿੱਥੇ ਫਸਾਦ ਹੋਇਆ ਹੈ । 

ਖ਼ਚਾਖਚ ਭਰੇ ਪਲੋਟ ਫਾਰਮ ਤੇ ਸ਼ਾਇਦ ਇਸੇ ਗੱਲ ਦੀ ਚਰਚਾ ਚਲ ਰਹੀ ਸੰ 
ਕਿ ਪਿੱਛੋ ਕੀ ਹੋਇਆ ਹੈ । ਪਲੇਟ ਫਾਰਮ ਭੇ ਖੜੇ ਦੋ ਤਿੰਨ ਖੋਮਚੇ ਵਾਲਿਆਂ ਤੇਂ 

ਮੁਸਾਫ਼ਰ ਟੁੱਟ ਪਏ ਸਨ । ਸਾਰਿਆਂ ਨੂੰ ਅਚਾਨਕ ਭੁੱਖ ਪਿਆਸ ਪ੍ਰੇਸ਼ਾਨ ਕਰਨ ਲੱਗੀ 

ਸੀ । ਇਸੇ ਦੌਰਾਨ ਤਿੰਨ ਚਾਰ ਪਠਾਣ ਸਾਡੇ ਡੱਬੇ ਦੇ ਬਾਹਰ ਆ ਗਏ ਅਤੇ 
ਬਾਰੀ ਵਿਚੋਂ ਝਾਂਕ ਝਾਂਕ ਕੇ ਅੰਦਰ ਵੇਖਣ ਲੱਗੇ । ਆਪਣੇਂ ਪਠਾਣ ਸਾਥੀਆਂ ਤੇ ਨਜ਼ਰ 
ਪੈ'ਦਿਆਂ ਹੀ ਉਨ੍ਹਾਂ ਨਾਲ ਪਸ਼ਤੋ ਵਿਚ ਕੁਝ ਬੋਲਣ ਲੱਗੇ । ਮੈ ਮੁੜ ਕੇ ਵੇਖਿਆ, 
ਬਾਬੂ ਡੱਬੇ ਵਿਚ ਨਹੀ” ਸੀ । ਪਤਾ ਨਹੀ ਕਦੋਂ ਉਹ ਡੱਬੇ ਵਿਚੋਂ ਨਿਕਲ ਗਿਆ 
ਸੀ । ਮੇਰਾ ਮੱਥਾ ਠਣਕਿਆ । ਗੁੱਸੇ ਵਿਚ ਉਹ ਪਾਗ਼ਲ ਹੁਦਾ ਜਾ ਰਿਹਾ ਸੀ । ਪਤਾ 
ਨਹੀ ਕੀ ਕਰ ਬੈਠੇ । ਮਰ ਇਸੇ ਡੱਬੇ ਵਿਚ ਤਿੰਨੋ` ਪਠਾਣ ਆਪਣੀਆਂ ਆਪਣੀਆਂ 


ਅੰਮ੍ਰਿਤਸਰ ਆ ਗਿਆ ਹੈ... 61 


ਗੈਠੜੀਆਂ ਚੁੱਕ ਕੇ ਬਾਹਰ ਨਿਕਲ ਗਏ ਅਤੇ ਆਪਣੇ ਪਠਾਣ ਸਾਥੀਆਂ ਦੇ ਨਾਲ ਗੱਡੀ 
ਦੇ ਅਗਲੇ ਕਿਸੇ ਡੱਬੇ ਵੱਲ ਵੱਧ ਗਏ । ਜੋ ਵੰਡ ਪਹਿਲਾਂ ਹਰ ਇਕ ਡੱਥੇਂ ਦੇ ਅੰਦਰ 
ਹੁੰਦੀ ਰਹੀ ਸੀ, ਹੁਣ ਸਾਰੀ ਗੱਡੀ ਵਿਚ ਹੋਣ ਲੱਗੀ ਸੀ । 

ਖੋਮਚੇ ਵਾਲਿਆਂ ਦੇ ਆਸੇ ਪਾਸੋ` ਭੀੜ ਹੱਟਣ ਲੱਗੀ ਸੀ । ਲੋਕ ਆਪ ਆਪਣੇ 
ਡੱਬੇ ਵਿਚ ਮੁੜਨ ਲੱਗੇ । ਉਸੇ ਸਮੇ ਅਚਾਨਕ ਇਕ ਪਾਸਿਉਂ ਮੈਨੂੰ ਉਹ ਬਾਬੂ 
ਆਉਦਾ ਵਿਖਾਈ ਦਿੱਤਾ । ਉਸ ਦਾ ਚਿਹਰਾ ਅਜੇ ਵੀ ਬਹੁਤ ਪੀਲਾ ਸੀ ਅਤੇ ਮੱਥੇ 
ਤੇ ਵਾਲਾਂ ਦੀ ਲਟ ਖਿਲਰੀ ਹੋਈ ਸੀ । ਨੇੜੇ ਪਹੁੰਚਿਆ, ਤਾਂ ਮੈ` ਵੇਖਿਆ ਉਸ ਨੇ ਆਪਣੇ 
ਸੱਜੇ ਹੱਥ ਵਿਚ ਲਹੇ ਦੀ ਇਕ ਛੜ ਫੜੀ ਹੋਈ ਸੀ । ਪਤਾ ਨਹੀ” ਉਹ ਉਸ ਨੂੰ 
ਕਿੱਥ ਮਿਲ ਗਈ ਸੀ । ਡੱਬੇ ਵਿਚ ਵੜਦਿਆਂ ਉਸ ਨੇ ਛੜ ਨੂੰ ਆਪਣੀ ਪਿੱਠ ਦੇ 
ਪਿੱਛੇ ਕਰ ਲਿਆ ਅਤੇ ਮਰੇ ਨਾਲ ਵਾਲੀ ਸੀਟ ਦੇ ਹੇਠਾਂ ਸਰਕਾ ਦਿੱਤਾ । ਸੀਟ ਤੇ 
ਬੈਠਦਿਆਂ ਹੀ ਉਸ ਦੀਆਂ ਨਜ਼ਰਾਂ ਪਠਾਣ ਨੂੰ ਦੇਖਣ ਲਈ ਉਪਰ ਉੱਠੀਆਂ । ਪਰ ਡੱਬੇ 
ਵਿਚ ਪਠਾਣਾਂ ਨੂੰ ਨਾ ਵੇਖ ਕੇ ਉਹ ਹੜਬੜਾ ਕੇ ਚਾਰੇ ਪਾਸੇ ਵੇਖਣ ਲੱਗਾ । 

--ਨਿਕਲ ਗਏ ਹਰਾਮੀ, ਮਾਦਰ...ਸਾਰੇ ਦੇ ਸਾਰੋ ਨਿਕਲ ਗਏ । ਫਿਰ ਉਹ 
ਸਟਪਟਾ ਕੇ ਉੱ`ਠਿਆ ਅਤੇ ਚੀਖ਼ ਕੇ ਬੋਲਿਆ--ਤਸਾਂ ਉਨ੍ਹਾਂ ਨੂੰ ਜਾਣ ਕਿਉ 
ਦਿੱਤਾ ? ਤੁਸੀ` ਸਾਰੇ ਨਾਮਰਦ ਹੋ, ਬੁਜ਼ਦਿਲ । 

ਪਰ ਗੱਡੀ ਵਿਚ ਭੀੜ ਬਹੁਤ ਸੀ । ਬਹੁਤ ਸਾਰੇ ਨਵੇਂ ਮੁਸਾਫ਼ਰ ਆ ਗਏ ਸਨ । 
ਕਿਸੇ ਨੇ ਉਸ ਵੱਲ ਖਾਸ ਧਿਆਨ ਨਹੀ” ਦਿੱਤਾ । 

ਗੱਡੀ ਸਰਕਣ ਲੱਗੀ ਤਾਂ ਉਹ ਫਿਰ ਮੇਰੇ ਨਾਲ ਵਾਲੀ ਸੀਟ ਤੇ ਆ ਬੈਠਿਆ 
ਪਰ ਉਹ ਬਹੁਤ ਉਤੇਜਿਤ ਸੀ ਅਤੇ ਲਗਾਤਾਰ ਬੁੜਬੁੜਾਈ ਜਾ ਰਿਹਾ ਸੀ । 

ਹੌਲੇ ਹੌਲੇ ਹਿਚਕੌਲੇਂ ਖਾਂਦੀ ਗੱਡੀ ਅੱਗੇ ਵੱਧਣ ਲੱਗੀ । ਡੱਬੇ ਦੇ ਪੁਰਾਣੇ 
ਮੁਸਾਫਰਾਂ ਨੇ ਪੇਟ ਭਰ ਕੇ ਪੂੜੀਆਂ ਖਾ ਲਈਆਂ ਸਨ ਅਤੇ ਪਾਣੀ ਪੀ ਲਿਆ ਸੀ । 
ਗੱਡੀ ਉਸ ਇਲਾਕੇ ਤੋਂ" ਅੱਗੋ ਵੱਧਣ ਲੱਗੀ ਸੀ, ਜਿਥੇ ਉਨ੍ਹਾਂ ਦੇ ਜਾਨ ਮਾਲ ਨੂੰ 
ਖਤਰਾ ਨਹੀ` ਸੀ । 

ਨਵੇਂ' ਮੁਸਾਫ਼ਰ ਗੱਲਾਂ ਕਰ ਰਹੇ ਸਨ। ਹੌਲ ਹੌਲ ਗੱਡੀ ਫਿਰ ਆਮ ਰਫ਼ਤਾਰ ਨਾਲ 
ਚਲਣ ਲੱਗੀ ਸ । ਕੁਝ ਹੀ ਦੇਰ ਬਾਅਦ ਲੌਕ ਉੱਘਣ ਵੀ ਲੰ ਗੇ ਸਨ । ਪਰ ਬਾਬੂ 
ਅਜੇ ਵੀ ਫਟੀਆਂ ਫਟੀਆਂ ਅੱਖਾਂ ਨਾਲ ਸਾਹਮਣੇ ਵੱਲ ਵੇਖੀ ਜਾ ਰਿਹਾ ਸੀ । ਵਾਰ 
ਵਾਰ ਮੇਰੇ ਕੋਲੋ ਪੁੱਛਦਾ ਕਿ ਪਠਾਣ ਡੱ'ਥੇ ਵਿਚੋ ਨਿਕਲ ਕੇ ਕਿਸ ਪਾਸੇ ਗਏ ਹਨ । 
ਉਸ ਦੇ ਸਿਰ ਤੇ ਜਨੂੰਨ ਸਵਾਰ ਸੀ । 

ਗੱਡੀ ਦੇ ਹਿਚਕੋਲਿਆਂ ਵਿਚ ਮੈ ਆਪ ਉਘਣ ਲੱਗਾ ਸਾਂ । ਡੱਬੇ ਵਿਚ ਲੇਟ 
ਸਕਣ ਦੇ ਲਈ ਜਗ੍ਹਾ ਨਹੀ" ਸੀ । ਬੈਠਿਆਂ ਬੈਠਿਆਂ ਹੀ ਨੀਦਰ ਵਿਚ ਮੇਰਾ ਸਿਰ 
ਕਦੀ ਇਕ ਪਾਸੇ ਝੁਕ ਜਾਂਦਾ, ਕਦੀ ਦੂਜੇ ਪਾਸੇ ਨੂੰ । ਕਿਸੇ ਕਿਸੇਂ ਵਕਤ ਝਟਕੇ ਨਾਲ 
ਮੇਰੀ ਨੀ'ਦਰ ਟੁੱਟਦੀ ਮੈਨੂੰ ਸਾਹਮਣੇ ਦੀ ਸੀਟ ਤੇ ਲੌਮੇ ਪਏ ਸਰਦਾਰ ਜੀ 
ਏ ਘੁਰਾੜੇ ਸੁਣਾਈ ਦਿੰਦੇ । ਆੰਮਿਤਸਰ ਪਹੁੰਚਣ ਤੋ ਬਾਅਦ ਸਰਦਾਰ 
ਜੀ ਫਿਰ ਤੋ ਸਾਹਮਣੇ ਵਾਲੀ ਸੀਟ ਤੇ ਲੱਤਾਂ ਪਸਾਰ ਕੇ ਲੋਟ ਗਏ ਸਨ । ਡੱਥੇਂ ਵਿਚ 


62 ` ਸਮਕਾਲੀਨ ਹਿੰਦੀ ਕਹਾਣੀਆਂ 


ਤਰ੍ਹਾਂ ਤਰ੍ਹਾਂ ਦੀਆਂ ਵਿੰਗੀਆਂ ਟੇਂਢੀਆਂ ਮੁਦ੍ਰਾਵਾਂ ਵਿਚ ਮੁਸਾਫ਼ਰ ੫੬ ਹੋਏ ਸਨ । ਉਨ੍ਹਾਂ 
ਦੀਆਂ ਭਿਆਨਕ ਸ਼ਕਲਾਂ ਵੇਖ ਕੇ ਜਾਪਦਾ, ਡੱਥਾ ਲਾਸ਼ਾਂ ਨਾਲ ਭਰਿਆ ਪਿਆ ਹੈ । 
ਕੌਲ ਬੈਠੇ ਬਾਬੂ ਤੇ ਨਜ਼ਰ ਪੈਦੀ ਤਾਂ ਕਦੀ ਤਾਂ ਉਹ ਬਾਰੀ ਤੋ` ਬਾਹਰ ਮੂੰਹ ਕੀਤੀ 
ਵੇਖ ਰਿਹਾ ਹੁੰਦਾ, ਕਦੀ ਦੀਵਾਰ ਨਾਲ ਪਿੱਠ ਲਾਈ ਤਣ ਕੇ ਬੈਠਾ ਨਜ਼ਰ ਆਉ'ਦਾ । 

ਕਿਸੇ-ਕਿਸੇ ਵਕਤ ਗੁੱਡੀ ਕਿਸੇ ਸਟੇਸ਼ਨ ਤੇ ਰੁਕਦੀ ਤਾਂ ਪਹੀਆਂ ਦੀ ਗੜਗੜਾਹਟ 
ਬੇਦ ਹੋਣ ਤੋਂ ਚੁੱਪ ਜਿਹੀ ਛਾ ਜਾਂਦੀ । ਉਸ ਸਮੇ ਲੱਗਦਾ, ਜਿਵੇ ਪਲੇਟਫਾਰਮ ਤੇ 
ਕੁਝ ਡਿੱਗਿਆ ਹੈ, ਜਾਂ ਜਿਵੇ' ਕੋਈ ਮੁਸਾਫ਼ਰ ਗੱਡੀ ਵਿਚ ਉਤਰਿਆ ਹੈ ਅਤੇ ਮੈ' 
ਝਟਕੇ ਨਾਲ ਉੱਠ ਕੇ ਬੈਠ ਜਾਂਦਾ। 

ਇਸੇਂ ਤਰ੍ਹਾਂ ਇਕ ਵਾਰ ਜਦੋ ਮੋਰੀ ਨੀ'ਦਰ ਟੁੱਟੀ ਤਾਂ ਗੱਡੀ ਦੀ ਰਫ਼ਤਾਰ ਹਲਕੀ 
ਪੈ ਗਈ ਸੀ ਅਤੇ“ਡੱਬੇ ਵਿਚ ਹਨੇਰਾ ਸੀ । ਮੈ` ਉਸੇ ਤਰ੍ਹਾਂ ਅੱਧਲੇਟਿਆਂ ਬਾਰੀ 
ਵਿਚੋ" ਬਾਹਰ ਵੇਖਿਆ । ਦੂਰ, ਪਿੱਛੇ ਵੱਲ ਕਿਸੇ ਸਟੇਸ਼ਨ ਦੇ ਸਿਗਨਲ ਦੀਆਂ ਲਾਲ 
ਬੱਤੀਆਂ ਚਮਕ ਰਹੀਆਂ ਸਨ । ਸਪੱਸ਼ਟ ਸੀ ਗੱਡੀ ਕੋਈ ਸਟੇਸ਼ਨ ਲੰਘ ਕੇ ਆਈ ਸੀ । 
ਪਰ ਅਜੇ ਤੱਕ ਉੱਸ ਨੇ ਤੇਜ਼ ਰਫ਼ਤਾਰ ਨਹੀ ਪਕੜੀ ਸੀ । 

ਡੱਬੇ ਦੇ ਬਾਹਰ ਮੇਨੂੰ ਹਲਕੀਆਂ ਜਿਹੀਆਂ ਅਸਪੱਸ਼ਟ ਆਵਾਜ਼ਾਂ ਸੁਣਾਈ ਦਿੱਤੀਆਂ । 
ਦੂਰ ਹੀ ਇਕ ਹਲਕਾ ਜਿਹਾ ਕਾਲਾ ਪੁੰਜ ਨਜ਼ਰ ਆਇਆ । ਨੀਂਦਰ ਦੀ ਖੁਮਾਰੀ ਵਿਚ 
ਮੋਰੀਆਂ ਅੱਖਾਂ ਕੁਝ ਦੇਰ ਤੱਕ ਉਸ ਤੇ ਲੱਗੀਆਂ ਰਹੀਆਂ । ਫਿਰ ਮੈ" ਉਸ ਨੂੰ ਸਮਝ 
ਸਕਣ ਦਾ ਵਿਚਾਰ ਛੱਡ ਦਿੱਤਾ । ਡੱਬੇ ਦੇ ਅੰਦਰ ਹਨੇਰਾ ਸੀ, ਬੱਤੀਆਂ ਬੁਝੀਆਂ 
ਹੱਈਆਂ ਸਨ । ਪਰ ਬਾਹਰ ਲੱਗਦਾ ਸੀ, ਪਹੁ ਫਟਣ ਵਾਲੀ ਹੈ । 

ਮੌਰੀ ਪਿੱਠ ਪਿੱਛੋਂ, ਡੱਬੇ ਦੇ ਬਾਹਰ ਕਿਸੇ ਚੀਜ਼ ਨੂੰ ਖੁਰਚਣ ਵਰਗੀ ਆਵਾਜ਼ 
ਆਈ । ਮੈ ਦਰਵਾਜ਼ੇ ਵੱਲ ਮੁੜ ਕੇ ਵੇਖਿਆ । ਡੱਬੇ ਦਾ ਦਰਵਾਜ਼ਾ ਬੋਦ ਸੀ । ਮੈਨੂੰ 
ਫਿਰ ਤ` ਦਰਵਾਜ਼ਾ ਖੁਰਚਣ ਦੀ ਆਵਾਜ਼ ਸੁਣਾਈ ਦਿੱਤੀ, ਫਿਰ ਸੈ ਸਾਫ਼ ਸਾਫ਼ 
ਸੁਣਿਆ ਲਾਠੀ ਨਾਲ ਕਈ ਆਦਮੀ ਡੱਬੇ ਦਾ ਦਰਵਾਜ਼ਾ ਖਟਖਟਾ ਰਿਹਾ ਸੀ । ਮੋ” 
ਝਾਕ ਕੋ ਬਾਰ ਤ" ਬਾਹਰ ਵੇਖਿਆ । ਸੱਚਮੁੱਚ ਇਕ ਆਦਮੀ ਡੱਬੇ ਦੀਆਂ ਦੋ 
ਪੰੜੀਆਂ ਚੜ੍ਹ ਆਇਆ ਸੀ । ਉਸ ਦੋ ਮੰਢੇ ਤੇ ਇਕ ਗੈਠੜੀ ਝੁਲ ਰਹੀ ਸੀ ਅਤੇ ਹੱਥ 
ਵਿਚ ਲਾਠੀ ਸੀ । ਉਸ ਨੂੰ ਬਦਰੈਗ ਜਿਹੇ ਕੱਪੜੇ ਪਾਏ ਹੋਏ ਸਨ ਅਤੇ ਉਸ ਨੇ ਦਾੜ੍ਹੀ 
ਰੱਖੀ ਹੋਈ ਸੀ । ਫਿਰ ਮੋਰੀ ਨਜ਼ਰ ਬਾਹਰ ਹੇਠਾਂ ਵੱਲ ਗਈ । ਗੱਡੀ ਦੇ ਨਾਲ ਨਾਲ਼ 
ਇਕ ਔਰਤ ਨੰਗੇ ਪੈਰ ਦੌੜਦੀ ਆ ਰਹੀ ਸੀ । ਉਸ ਨੇ ਦੋ ਗੈਠੜੀਆਂ 
ਚੁੰਕ ਰੱਖੀਆਂ ਸਨ । ਭਾਰ ਦੇ ਕਾਰਣ ਉਸ ਤੋ ਦੌੜਿਆ ਨਹੀ ਜਾ ਰਿਹਾ ਸੀ । 
ਡੱਬੇ ਦੇ ਪਾਇਦਾਨ ਤੇ ਖਲੌਤਾ ਆਦਮੀ ਵਾਰ ਵਾਰ ਉਸ ਵੱਲ ਮੁੜਕੇ ਵੇਖ ਰਿਹਾ 
ਸੀ ਅਤੇ ਹਫ਼ਦਾ ਹੋਇਆ ਆਖੀ ਜਾ ਰਿਹਾ ਸੀ, ''ਆ ਜਾ, ਆ ਜਾ, ਤੂੰ ਵੀ ਚੜ੍ਹ 
ਆਆਜਾ।' 

ਦਰਵਾਜ਼ੇ ਤੋਂ ਫਿਰ ਤੋਂ ਲਾਠੀ ਫਟਫਟਾਣ ਦੀ ਆਵਾਜ਼ ਆਈ, "'ਥੌਲ੍ਹੋ ਜੀ 
ਦਰਵਾਜ਼ਾ, ਖ਼ੁਦਾ ਦੇ ਵਾਸਤੇ ਦਰਵਾਜ਼ਾ ਖੌਲ੍ਹ ।'' 

ਉਹ ਆਦਮੀ ਹਫ ਰਿਹਾ ਸੀ, "ਖ਼ੁਦਾ ਦੇ ਲਈ ਦਰਵਾਜ਼ਾਂ ਖੌਲ੍ਹੋ । ਮੇਰੇ ਨਾਲ 


ਅੰਮਿ੍‌ਤਸਰ ਆ ਗਿਆ ਹੈ, ,. 63 


ਔਰਤ ਹੈ । ਗੱਡੀ ਨਿਕਲ ਜਾਏਗੀ ।...'' 

ਅਚਾਨਕ ਮੈ ਵੇਖਿਆ ਬਾਬੂ ਹੜਬੜਾ ਕੇ ਉੱਠ ਖਲੌਤਾ ਅਤੇ ਦਰਵਾਜ਼ੇ ਦੇ ਕੇਲ 
ਜਾ ਕੇ ਦਰਵਾਜ਼ੇ ਤੇ ਲੱਗੀ ਬਾਰੀ ਵਿਚੋ ਮੂੰਹ ਬਾਹਰ ਕੱਢ ਕੇ ਬੋਲਿਆ, “'ਕੰਣ ਹੈ 7 
ਇਧਰ ਜਗ੍ਹਾ ਨਹੀ" ਹੈ । 

ਬਾਹਰ ਖਲੌਤਾ ਆਦਮੀ ਫਿਰ ਗਿੜਗਿੜਾਉਣ ਲੱਗਾ, ''ਖ਼ੁਦਾ ਦੇ ਵਾਸਤੇ ਗੱਡੀ 
ਨਿਕਲ ਜਾਏਗੀ... ` 

ਅਤੇ ਉਹ ਆਦਮੀ ਬਾਰੀ ਵਿਚ ਆਪਣਾ ਹੱਥ ਅੰਦਰ ਪਾ ਕੇ ਦਰਵਾਜ਼ਾ ਖੋਲ੍ਹਣ 
ਦੇ ਲਈ ਸਿਟਕਣੀ ਟਟੋਲਣ ਲੱਗਾ । 

ਨਹੀ" ਹੈ ਜਗ੍ਹਾ, ਕਹਿ ਦਿਤੈ, ਉਤਰ ਜਾ ਗੱਡੀ ਤੋ` । ਬਾਬੂ ਚੀਖਿਆ ਅਤੇ ਉਸੇ 
ਪਲ ਅੱਗੇ ਵੱਧ ਕੇ ਦਰਵਾਜ਼ਾ ਖਲ੍ਹ ਦਿੱਤਾ । 

ਯਾ ਅੱਲਹ ! ਉਸ ਆਦਮੀ ਦੇ ਅਸਪੱਸ਼ਟ ਜਿਹੇ ਸ਼ਬਦ ਸੁਣਾਈ ਦਿੱਤੇ । 
ਦਰਵਾਜ਼ਾ ਖੁਲ੍ਹਣ ਨਾਲ ਜਿਵੇ ਉਸ ਨੇ ਸੁੱਖ ਦਾ ਸਾਹ ਲਿਆ ਹੋਵੇਂ । 

ਉਸੇ ਵਕਤ ਮੈ ਬਾਬੂ ਦੇ ਹੱਥ ਵਿਚ ਛੜ ਨੂੰ ਚਮਕਦਿਆਂ ਵੇਖਿਆ । ਇਕ 
ਹੀ ਜ਼ੋਰਦਾਰ ਵਾਰ ਬਾਬੂ ਨੇ ਉਸ ਮੁਸਾਫ਼ਰ ਦੇ ਸਿਰ ਤੇ ਕੀਤਾ ਸੀ । ਮੈ ਵੇਖਦਿਆਂ 
ਹੀ ਡਰ ਗਿਆ ਅਤੇ ਮੋਰੀਆਂ ਲੱਤਾਂ ਕੌਬ ਗਈਆਂ । ਮੈਨੂੰ ਲੱਗਾ, ਜਿਵੇ ਛੜ ਦੇ ਵਾਰ 
ਦਾ ਉਸ ਆਦਮੀ ਤੇ ਕੋਈ ਅਸਰ ਨਹੀ” ਹੋਇਆ । ਉਸ ਨੇ ਦੋਵੇ' ਹੱਥਾਂ ਨਾਲ ਅਜੇ ਵੀ 
ਡੋਡੇ ਨੂੰ ਫੜਿਆ ਹੋਇਆ ਸੀ । ਮੋਢੇ ਤੇ ਲਟਕਦੀ ਗੈਠੜੀ ਖਿਸਕ ਕੇ ਉਸ ਦੀ ਕੋਹਣੀ 
ਤੇ ਆ ਗਈ ਸੀ । 

ਉਸ ਸਮੋ ਅਚਾਨਕ ਉਸ ਦੇ ਚਿਹਰੇ ਤੇ ਲਹੂ ਦੀਆਂ ਦੋ ਤਿੰਨ ਧਾਰਾਵਾਂ 
ਇਕੱਠੀਆਂ ਫੁੱਟ ਪਈਆਂ । ਹਨੇਰੇ ਵਿਚ ਮੈਨੂੰ ਉਸ ਦੇ ਖੁਲ੍ਹੇ ਹਠ ਅਤੇ ਚਮਕਦੇ ਦੇਦ 
ਨਜ਼ਰ ਆਏ । ਉਹ ਦੇ ਇਕ ਵਾਰ 'ਯਾ ਅੱਲਾਹ !' ਬੋਲਿਆ ਅਤੇ ਫਿਰ ਉਸ ਦੇ 
ਪੈਰ ਲੜਖੜਾ ਗਏ । ਉਸ ਦੀਆਂ ਅੱਖਾਂ ਨੇ ਬਾਬੂ ਵੱਲ ਵੇਖਿਆ, ਅੱਧ-ਖੁਲ੍ਹੀਆਂ ਅੱਖਾਂ, 
ਜੋ ਹੌਲੇ ਹੌਲੇ ਸਕੜਦੀਆਂ ਜਾ ਰਹੀਆਂ ਸਨ, ਜਿਵੇਂ' ਉਸ ਨੂੰ ਪਛਾਨਣ ਦੀ ਕੋਸ਼ਿਸ਼ 
ਕਰ ਰਹੀਆਂ ਹੌਣ ਕਿ ਉਹ ਕੌਣ ਹੈ ਅਤੇ ਉਸ ਤੋ ਕਿਸ ਦੁਸ਼ਮਣੀ ਦਾ ਬਦਲਾ ਲੰ 
ਰਿਹਾ ਹੈ । ਇਸ ਦੌਰਾਨ ਹਨੇਰਾ ਕੁਝ ਹੋਰ ਘੱਟ ਗਿਆ ਸੀ । ਉਸ ਦੇ ਹੋਂਠ ਮੁੜ ਕੇ 
ਫੜਫੜਾਏ ਅਤੇ ਉਨ੍ਹਾਂ ਵਿਚ ਉਸ ਦੇ ਸਫ਼ੇਦ ਦੈਦ ਫਿਰ ਤੱ ਝਲਕ ਪਏ । ਮੰਨੂੰ 
ਜਾਪਿਆ, ਜਿਵੇ` ਉਹ ਮੁਸਕਰਾਇਆ ਹੈ, ਪਰ ਅਸਲ ਵਿਚ ਕੇਵਲ ਤ੍ਰਾਸ ਦੇ ਕਾਰਣ 
ਹੀ ਉਸ ਦੇ ਹੋਠਾਂ ਵਿਚ ਵੱਲ ਪੈਣ ਲੱਗ ਸਨ । 

ਹੇਠਾਂ ਪਟੜੀ ਦੇ ਨਾਲ ਨਾਲ ਦੌੜਦੀ ਔਰਤ ਬੁੜਬੁੜਾਈ ਅਤੇ ਕੌਸੀ ਜਾ ਰਹੀ 
ਸੀ । ਉਸ ਨੂੰ ਅਜੇ ਵੀ ਪਤਾ ਨਹੀ` ਲੱਗਾ ਸੀ ਕਿ ਹੋਇਆ ਕੀ ਹੈ । ਉਹ ਅਜੇ ਵੀ 
ਸ਼ਾਇਦ ਇਹੀ ਸਮਝ ਰਹੀ ਸੀ ਕਿ ਗਠੜੀ ਦੇ ਕਾਰਣ ਉਸ ਦਾ ਪਤੀ ਗੱਡੀ ਤੇ 
ਠੀਕ ਤਰ੍ਹਾਂ ਚੜ੍ਹ ਨਹੀ ਪਾ ਰਿਹਾ ਹੈ, ਕਿ ਉਸ ਦਾ ਪੈਰ ਜਮ ਨਹੀ" ਪਾ ਰਿਹਾ 
ਹੈ । ਉਹ ਗੱਡੀ ਦੇ ਨਾਲ ਨਾਲ ਨੱਸਦੀ ਹੋਈ, ਆਪਣੀਆਂ ਦੋ ਗੋਠੜੀਆਂ ਦੇ 
ਬਾਵਜੂਦ ਆਪਣੇ ਪਤੀ ਦੇ ਪੈਰ ਨੂੰ ਫੜ ਕੇ ਪੌੜੀ ਤੇ ਟਿਕਾਣ ਦੀ ਕੋਸ਼ਿਸ਼ 


64 ਸਮਕਾਲੀਨ ਹਿੰਦੀ ਕਹਾਣੀਆਂ 


ਕਰ ਰਹੀ ਸੀ । 

ਉਸੇ ਸਮੇ ਅਚਾਨਕ ਡੰਡੇ ਤੋਂ ਉਸ ਆਦਮੀ ਦੇ ਦੋਵੇ' ਹੱਥ ਛੁੱਟ ਗਏ ਅਤੇ 
ਉਹ ਕੱਟੇ ਦਰੱਖ਼ਤ ਵਾਂਗ ਹੇਠਾਂ ਜਾ ਡਿੱਗਾ । ਉਸ ਦੇ ਡਿੱਗਦਿਆਂ ਹੀ ਔਰਤ ਨੇ 
ਦੌੜਨਾ ਬਦ ਕਰ ਦਿੱਤਾ, ਜਿਵੇਂ` ਦੋਹਾਂ ਦਾ ਸਫ਼ਰ ਇਕੱਠਿਆਂ ਹੀ ਖਤਮ ਹੋ 
ਗਿਆ ਹੋਵੇ । 

ਬਾਬੂ ਅਜੇ ਵੀ ਮੇਰੇ ਨੇੜੇ, ਡੱਬੇ ਦੇ ਖੁਲ੍ਹੇ ਦਰਵਾਜ਼ੇ ਵਿਚ ਬੱਤ ਦਾ ਬੱਤ ਬਣਿਆ 

ਖਲੋਤਾ ਸੀ, ਲੰਹੇ ਦੀ ਛੜ ਅਜੇ ਵੀ ਉਸ ਦੇ ਹੱਥ ਵਿਚ ਸੀ । ਮੈਨੂੰ ਜਾਪਿਆ, ਜਿਵੇ 

ਉਹ ਛਤ ਨੂੰ ਸੁੱਟ ਦੇਣਾ ਚਾਹਦਾ ਹੈ, ਪਰ ਉਸ ਨੂੰ ਸੁੱਟ ਨਹੀ" ਪਾ ਰਿਹਾ । ਉਸ ਦਾ 
ਹੱਥ ਜਿਵੇ' ਉੱਠ ਨਹੀ ਰਿਹਾ ਸੀ । ਮੇਰਾ ਸਾਹ ਅਜੇ ਵੀ ਫੁਲਿਆ ਹੋਇਆ ਸੀ 
ਅਤੇ ਡੱਥੇ ਦੇ ਹਨੇਰੇ ਕੋਨੇ ਵਿਚ ਮੈ` ਬਾਰੀ ਨਾਲ ਜੁੜ ਕੇ ਬੈਠਾ ਉਸ ਵੱਲ ਵੇਖੀ ਜਾ 
ਰਿਹਾ ਸਾਂ। 

ਫਿਰ ਉਹ ਆਦਮੀ ਖੜਾ-ਖੜਾ ਹਿੱਲਿਆ । ਕਿਸੇ ਅਨਜਾਣੀ ਪ੍ਰੇਰਨਾ ਦੇ ਵਸ 
ਉਹ ਇਕ ਕਦਮ ਅੱਗੇ ਵੱਧ ਆਇਆ ਅਤੇ ਦਰਵਾਜ਼ੇ ਵਿਚੋ ਬਾਹਰ ਪਿੱਛੇ ਵੱਲ 
ਵੇਖਣ ਲੱਗਾ । ਗੱਡੀ ਅੱਗੇ ਨਿਕਲਦੀ ਜਾ ਰਹੀ ਸੀ। ਦੂਰ, ਪਟੜੀ ਦੇ ਕਿਨਾਰੇ 
ਹਨੇਰਾ ਪੰਜ ਵਰਗਾ ਨਜ਼ਰ ਆ ਰਿਹਾ ਸੀ । 

ਬਾਬੂ ਦਾ ਸਰੀਰ ਹਰਕਤ ਵਿਚ ਆਇਆ । ਇਕੋਂ ਝਟਕੇ ਵਿਚ ਉਸ ਨੇ ਛੜ 
ਨੂੰ ਡੱਬੇ ਤੇ ਬਾਹਰ ਸੁੱਟ ਦਿੱਤਾ । ਫਿਰ ਮੁੜ ਕੇ ਡੱਥੇ ਦੇ ਅੰਦਰ ਸੱਜੇ ਖੱਬੇ ਵੇਖਣ 
ਲੱਗਾ । ਸਾਰੇ ਮੁਸਾਫ਼ਰ ਸੁੱਤੇ ਹੋਏ ਸਨ । ਮੇਰੇ ਵੱਲ ਉਸ ਦੀ ਨਜ਼ਰ ਨਹੀ” ਉੱਠੀ । 

ਥੋੜ੍ਹੀ ਦੇਰ ਤੱਕ ਉਹ ਖੜਾ ਡੌਲਦਾ ਰਿਹਾ, ਫਿਰ ਉਸ ਨੇ ਮੁੜ ਕੇ ਦਰਵਾਜ਼ਾ 
ਬੈਦ ਕਰ ਦਿੱਤਾ । ਉਸ ਨੇ ਧਿਆਨ ਨਾਲ ਆਪਣੇ ਕੱਪੜਿਆਂ ਵੱਲ ਵੇਖਿਆ, ਆਪਣੇ 
ਦੋਹਾਂ ਹੱਥਾਂ ਵੱਲ ਵੇਖਿਆ । ਫਿਰ ਇਕ ਇਕ ਕਰਕੇ ਆਪਣੇ ਦੋਹਾਂ ਹੱਥਾਂ ਨੂੰ ਨੱਕ ਦੇ 
ਕੋਲ ਲਿਜਾ ਕੇ ਸੁਘਿਆ, ਜਿਵੇ ਉਹ ਜਾਣਨਾ ਚਾਹੁਦਾ ਹੋਵੇ ਕਿ ਉਸ ਦੇ ਹੱਥਾਂ ਵਿਚ” 
ਖੂਨ ਦੀ ਬੂ ਤਾਂ ਨਹੀ ਆ ਰਹੀ ਹੈ । ਫਿਰ ਉਹ ਦੱਬੇ ਪੈਰੀ` ਚਲਦਾ ਹੋਇਆ 
ਆਇਆ ਅਤੇ ਮੇਰੇ ਨਾਲ ਵਾਲੀ ਸੀਟ ਤੇ ਬੈਠ ਗਿਆ । 


ਹੌਲੀ-ਹੌਲੀ ਹਨੇਰਾ ਘਟਣ ਲੱਗਾ, ਦਿਨ ਖੁਲ੍ਹਣ ਲੱਗਾ । ਸਾਫ਼ ਸੁਥਰੀ ਜਿਹੀ 
ਰੌਸ਼ਨੀ ਚਾਰੇ ਪਾਸੇ ਫੈਲਣ ਲੱਗੀ । ਕਿਸੇ ਨੇ ਜੋਜ਼ੀਰ ਖਿੱਚ ਕੇ ਗੱਡੀ ਨੂੰ ਖੜਿਆਂ 
ਨਹੀ ਕੀਤਾ ਸੀ, ਛੜ ਖਾ ਕੇ ਡਿੱਗਾ ਉਸ ਦਾ ਸਰੀਰ ਮੀਲਾਂ ਪਿੱਛੇ ਰਹਿ ਗਿਆਸੀ। . 
ਸਾਹਮਣੇ ਕਣਕ ਦੇ ਖੇਤਾਂ ਵਿਚ ਫਿਰ ਤੌ ਹਲਕੀਆਂ ਹਲਕੀਆਂ ਲਹਿਰੀਆਂ ਉੱਠਣ 
ਲੱਗੀਆਂ ਸਨ । 


ਸਰਦਾਰ ਜੀ ਸਰੀਰ ਖੁਰਕਦੇ ਉੱਠ ਬੈਠੇ । ਮੇਰੇ ਕੌਲ ਬੈਠਾ ਬਾਬੂ, ਦੋਵੇ" ਹੱਥ 
ਸਿਰ ਦੇ ਪਿੱਛੇ ਰੱਖ ਸਾਹਮਣੇ ਪਾਸੇ ਵੇਖੀ ਜਾ ਰਿਹਾ ਸੀ । ਰਾਤ ਭਰ ਵਿਚ ਉਸ ਦੇ 
ਚਿਹਰੇ ਤੇ ਦਾੜ੍ਹੀ ਦੇ ਛੋਟੇ ਛੋਟੇ ਵਾਲ ਉੱਗ ਆਏ ਸਨ । ਆਪਣੇ ਸਾਹਮਣੇ ਬੈਠਾ 
ਫੇਖ ਕੇ ਸਰਦਾਰ ਜੀ ਉਸ ਦੇ ਨਾਲ ਗੱਲਾਂ ਕਰਨ ਲੱਗੋਂ । ਬੜੇ ਦਿਲ ਵਾਲਾ ਹੈਂ 
ਬਾਬੂ, ਦੁਬਲਾ ਪਤਲਾ ਹੈ, ਪਰ ਵੱਡੇ ਗੁਰਦੇ ਵਾਲਾ ਹੈ । ਬੜੀ ਹਿੰਮਤ ਵਿਖਾਈ 


ਅੰਮ੍ਰਿਤਸਰ ਆ ਗਿਆ ਹੈ... 65 


ਹੈ । ਤੇਰੋ ਕੇਲੋ' ਡੁਰ ਕੇ ਹੀ ਉਹ ਪਠਾਣ ਡੱਬੇ ਵਿਚੋ ਨਿਕਲ ਗਏ । ਇਥੇ ਹੀ ਬੈਠੇ 
ਰਹਿੰਦੇ ਤਾਂ ਇਕ ਨਾ ਇਕ ਖੋਪੜੀ ਤੂੰ ਜ਼ਰੂਰ ਠੀਕ ਕਰ ਦਿੰਦਾ...ਅਤੇ ਸਰਦਾਰ ਜੀ 
ਹੱਸਣ ਲੱਗੇ । 

ਬਾਬੂ ਜਵਾਬ ਵਿਚ ਮੁਸਕਰਾਇਆ--ਇਕ ਭਿਆਨਕ ਜਿਹੀ ਮੁਸਕਰਾਹਟ ਅਤੇ 
ਦੇਰ ਤੱਕ ਸਰਦਾਰ ਦੇ ਚਿਹਰੇ ਵੱਲ ਵੇਖਦਾ ਰਿਹਾ । 


ਦੀਮਕ 


--ਰਾਮਕੁਮਾਰ 


ਬਦ ਦਰਵਾਜ਼ੇ ਨੂੰ ਅਚਾਨਕ ਕਿਸੇ ਦੇ ਖੜਕਾਉਣ ਦੀ ਆਵਾਜ਼ ਸੁਣਕੇ ਉਂਹ 
ਚੌਂਕ ਗਿਆ । ਇਸ ਵਲੋ ਕੰਣ ਹੋ ਸਕਦਾ ਹੈ? ਇਸ ਘਬਰਾਹਟ ਵਿਚ ਮੰਜੇ 
ਤੋ” ਉੱਠ ਕੇ ਦਰਵਾਜ਼ੇ ਦੀ ਚਿਟਖਣੀ ਖੌਲ੍ਹਣਾ ਅਸੰਭਵ ਜਿਹਾ ਹੀ ਜਾਪਿਆ । ਉਸ ਨੇ 
ਦੋਹਾਂ ਬਾਰੀਆਂ ਤੇ ਨਜ਼ਰ ਸੁੱਟੀ ਜੋ ਬਦ ਸਨ । ਉਸ ਨੂੰ ਇਹ ਸੋਚ ਕੇ ਤਸੱਲੀ ਹੋਈ 
ਕਿ ਕੋਈ ਕਮਰੇ ਦੇ ਅੰਦਰ ਨਹੀ” ਆ ਸਕਦਾ । ਸ਼ਾਇਦ ਇਸ ਕੁਵੇਲੇ ਜੋ 
ਦਰਵਾਜ਼ਾ ਖੜਕਾ ਰਿਹਾ ਹੈ, ਉਹ ਕੁਝ ਦੇਰ ਬਾਅਦ ਆਪੇ ਮੁੜ ਜਾਏਗਾ । ਸ਼ਾਇਦ 
ਮੁੜ ਹੀ ਗਿਆ ਹੋਵੇ, ਨਹੀ” ਤਾਂ ਫਿਰ ਖੜਕਾਉ”ਦਾ । ਪਰ ਕੌਣ ਹੋ ਸਕਦਾ ਹੈ ਅਤੇ 
ਕਿਸ ਉਦੇਸ਼ ਨਾਲ ਆਇਆ ਹੈ, ਇਹ ਜਾਨਣ ਦੀ ਉਤਸੁਕਤਾ ਵੀ ਘੱਟ ਨਹੀ` ਸੀ । 

ਉਸੇ ਪਲ ਫਿਰ ਕਿਸੇ ਨੇ ਦਰਵਾਜ਼ੇ ਨੂੰ ਛੋਹਿਆ। ਉਹ ਤੁਰਤ ਮੰਜੇ ਤੱ 


ਉੱਠ ਖਲੌਤਾ । ਪਜ਼ਾਮੋ ਦੀਆਂ ਸਲਵੱਟਾਂ ਨੂੰ ਸਿੱਧਾ ਕੀਤਾ, ਪਜਾਮਾ ਕਾਫੀ ਗੈਦਾ ਹੈ, 
ਪ੍ਰੰਤੂ ਉਸ ਨੂੰ ਉਤਾਰ ਕੇ ਪੈੱਟ ਪਹਿਨਣ ਦਾ ਵਕਤ ਨਹੀ” ਸੀ । ਸਰਦੀ ਨਾਲ ਉਸ 
ਦਾ ਸਾਰਾ ਸਰੀਰ ਕੌਬ ਉੱਠਿਆ । ਸਰਦੀਆਂ ਦੀਆਂ ਰਾਤਾਂ ਵਿਚ ਉਹ ਅੱਠ ਵਜੇ ਹੀ 
ਬਿਸਤਰ ਵਿਚ ਵੜ ਜਾਂਦਾ ਸੀ ਅਤੇ ਠੰਡੀ ਹਵਾ ਤੋ ਬਚਣ ਦੇ ਲਈ ਰਜਾਈ ਨੂੰ 
ਤਿੰਨਾਂ ਪਾਸਿਆਂ ਤੋ ਦਬਾ ਲੋ'ਦਾ ਸੀ । ਤੀਜੀ ਵਾਰ ਕਮਜ਼ੋਰ ਦਰਵਾਜ਼ੇ ਦੇ ਦੋਵੇ ਹਿੱਸੇ 
ਜ਼ੋਰ ਨਾਲ ਚਰਮਰਾ ਉੱਠੇ । ਉਸ ਨੂੰ ਸ਼ੈਕਾ ਹੋਈ ਕਿ ਹੁਣ ਜੇ ਤੁਰਤ ਦਰਵਾਜ਼ਾ 
ਨਾ ਖੋਲ੍ਹਿਆ ਗਿਆ ਤਾਂ ਇਸ ਵਾਰ ਉਹ ਉਸ ਦੇ ਉਪਰ ਡਿੱਗ ੫ਵੇਗਾ । ਉਹ ਤੋਜ਼ੀ 
ਨਾਲ ਅੱਗੇ ਵਧਿਆ ਅਤੇ ਚਿਟਖਣੀ ਖੋਲ੍ਹ ਦਿੱਤੀ । 

ਛੱਤ ਤੇ ਫੋਲੋ ਅੰਧਕਾਰ ਵਿਚ ਇਕ ਧੁਦਲੀ ਜਿਹੀ ਸ਼ਕਲ ਵਿਖਾਈ ਦਿੱਤੀ, 
ਜਿਸ ਦੀ ਹੋਂਦ ਇਕ ਭੂਤ ਜਾਂ ਕਿਸੇ ਪਰਛਾਵੇ“ ਤੇ“ ਵੱਧ ਨਹੀ” ਸੀ । 

“ਕੌਣ ਹੈ ?' ਆਪਣੇ ਡਰ ਨੂੰ ਦੂਰ ਕਰਨ ਦੇ ਵਿਚਾਰ ਨਾਲ ਉਹ ਜ਼ਰਾ ਉੱਚੀ 
ਆਵਾਜ਼ ਵਿਚ ਚਿੱਲਾਇਆ । 

ਆਕ੍ਰਿਤੀ ਨੂੰ ਕੌਈ ਉੱਤਰ ਨਹੀ” ਦਿੱਤਾ, ਪਰ ਭਿਜਕਦਿਆਂ ਹੋਇਆਂ ਇਕ 
ਕਦਮ ਅੱਗੇ ਵਧਿਆ, ਜਿਸ ਨਾਲ ` ਦਰਵਾਜ਼ੇ ਤੋ ਬਾਹਰ ਆਉਦੀ ਰੌਸ਼ਨੀ ਵਿਚ 
ਚਿਹਰਾ ਪਛਾਣਿਆ ਗਿਆਂ । 


ਦੀਮੋਕ 6$ੱ 


"ਤੁਸੀ... ਬੜੀ ਮੁਸ਼ਕਲ ਨਾਲ ਉਸ ਦੋ ਮੂੰਹ ਵਿਚੋ" ਆਵਾਜ਼ ਨਿਕਲੀ । 
ਉਸ ਦੇ ਪੈਰ ਛੱਤ ਵਿਚ ਧਸ ਜਿਹੇ ਗਏ ਅਤੇ ਜੇ ਉਹ ਦਰਵਾਜ਼ੇ ਦਾ ਸਹਾਰਾ ਨਾ 
ਲੈਦਾ ਤਾਂ ਸ਼ਾਇਦ ਉਹ ਡਿੱਗ ਪੈਦਾ । ਉਸ ਦਾ ਸਿਰ ਕੁਝ ਪਲਾਂ ਦੇ ਲਈ ਬੜੀ 
ਤੇਜ਼ੀ ਨਾਲ ਘੁੰਮ ਗਿਆ ਸੀ । 

ਉਹ ਆਪ ਹੀ ਕਮਰੇਂ ਦੇ ਅੰਦਰ ਆ ਗਏ । ਹੱਥ ਵਿਚ ਕੇਵਲ ਇਕ ਥੈਲਾ ਸੀ, 
ਜੋ ਉਨ੍ਹਾਂ ਨੇ ਕੌਨੇ ਵਿਚ ਰੱਖ ਦਿੱਤਾ ਅਤੇ ਫਿਰ ਚਾਰਪਾਈ ਤੇ ਬੈਠ ਗਏ, ਕਿਉ'ਕਿ ਪੂਰ 
ਕਮਰੇ ਵਿਚ ਬੈਠਣ ਦੀ ਇਕ ਉਹੀ ਥਾਂ ਸੀ । 

''ਬਿਨਾਂ ਕਦੀ ਖ਼ਬਰ ਦਿੱਤੇ--ਇਸ ਵਕਤ... 
ਅੱਖਾਂ ਤੇ ਵਿਸ਼ਵਾਸ਼ ਨਹੀ" ਕਰ ਪਾ ਰਿਹਾ ਸੀ । 

ਉਨ੍ਹਾਂ ਦੇ ਚਿਹਰੇ 'ਤੇ ਇਕ ਨਜ਼ਰ ਪਾਂਦਿਆਂ ਹੀ ਉਸ ਨੂੰ ਇਹ ਵੀ ਲੱਗਾ ਕਿ ਕੁਝ 
ਵੀ ਕਹਿਣ ਦੀ ਸ਼ਕਤੀ ਉਨ੍ਹਾਂ ਵਿਚ ਨਹੀ" ਸੀ । ਉਨ੍ਹਾਂ ਦਾ ਪੀਲਾ ਸਗੜਿਆ ਹੋਇਆ 
ਚਿਹਰਾ, ਅੰਦਰ ਨੂੰ ਧੱਸੀਆਂ ਹੋਈਆਂ ਅੱਖਾਂ, ਜਿਨ੍ਹਾਂ ਵਿਚ ਰੌਸ਼ਨੀ ਨਾ ਰਣ ਦਾ ਭਰਮ 
ਸਹਿਜ ਵਿਚ ਹੀ ਹੋ ਸਕਦਾ ਸੀ, ਰੋਲਗੱਡੀ ਦੀ ਧੂੜ ਨਾਲ ਭਰੇ ਕੱਪੜੋ--ਉਹ 
ਵੇਖਦਾ ਰਿਹਾ ਅਤੇ ਉਹ ਅੱਖਾਂ ਝੁਕਾਈ ਫ਼ਰਸ਼ ਵੱਲ ਵੇਖਦੇ ਰਹੇ, ਜਿਵੇ ਉਸ ਦਾ 
ਫ਼ੈਸਲਾ ਸੁਣਨ ਦਾ ਇੰਤਜ਼ਾਰ ਕਰ ਰਹੇ ਹਨ । 

“ਅੱਜ ਬਹੁਤ ਥੱਕੇ ਹੋਏ ਲੱਗਦੇ ਰੋ । ਮੂੰਹ ਹੱਥ ਧੋ ਲਉ । ਮੈ ਚਾਰ ਬਣਾ 
ਦਿੰਦਾ ਹਾਂ।` ਰ 

ਉਨ੍ਹਾਂ ਨੇ ਉਸ ਦੀ ਗੱਲ ਸੁਣੀ ਨਹੀ । ਉਸ ਨੇ ਪਲ ਭਰ ਦੇ ਲਈ ਉਨ੍ਹਾਂ ਦੇ 
ਚਿਹਰੇ ਤੇ ਇਕ ਨਜ਼ਰ ਸੁੱਟੀ, ਪਰ ਕੁਝ ਵੀ ਵਿਖਾਈ ਨਹੀ ਦਿੱਤਾ । ਉਹ ਵੇਖਣਾ ਵੀ 
ਕੀ ਚਾਹੁੰਦਾ ਸੀ ? ਪਰ ਉਹ ਕਿਉ ਆਏ ? ਇਥੇ ਆਉਣ ਦੀ ਹਿੰਮਤ ਉਨ੍ਹਾਂ ਨੇ ਕਿਵੇ 
ਕੀਤੀ, ਜਦੋ ਕਿ ਅੱਠ ਸਾਲਾਂ ਵਿਚ ਉਨ੍ਹਾਂ ਵਿਚਕਾਰ ਇਕ ਪੰਸਟ ਕਾਰਡ ਤੱਕ ਦਾ 
ਸੰਬਧ ਨਹੀ ਸੀ । ਸੀ ਕੇਵਲ ਇਕ ਕੌਡਿਆ ਵਾਲੀ ਤਾਰ ਜੌ ਬਾਰ ਬਾਰ ਤਰੋੜੇ ਮਰੋੜੇ 
ਜਾਂਣ ਤੇ ਇਤਨੀ ਉਲਝ ਚੁੱਕੀ ਸੀ, ਜਿਸ ਨੂੰ ਪਾਰ ਕਰਨ ਦੇ ਲਈ ਬਹੁਤ ਸਾਰਾ ਸਮਾਂ 
ਅਤੇ ਧੀਰਜ ਦੀ ਲੋੜ ਸੀ ਜੋ ਉਨ੍ਹਾਂ ਦੋਹਾਂ ਵਿਚੋ` ਕਿਸੇ ਕੋਲ ਨਹੀਂ ਸੀ । ਉਹ ਉਸ ਦੇ 
ਪਾਰ ਕਿਉ ਆਏ ! 

ਕਮਰੇ ਦੇ ਇਕ ਕੱਨੇ ਵਿਚ ਜ਼ਮੀਨ ਤੇ ਰੱਖੋ ਸਟੋਵ ਨੂੰ ਬਾਲ ਕੇ ਉਸ ਨੇ ਦ 
ਪਿਆਲਿਆਂ ਦਾ ਪਾਣੀ ਮਾਪ ਕੇ ਉਬਲਣ ਲਈ ਰੱਖ ਦਿੱਤਾ । ਸਟੋਵ ਦਾ ਧੂਆਂ ਕਮਰੇ 
ਵਿਚ ਫੈਲਣ ਲੱਗਾ । ਉਸ ਨੇ ਦਰਵਾਜ਼ਾ ਖੌਲ੍ਹ ਦਿੱਤਾ, ਜਿਸ ਨਾਲ ਠੰਡੀ ਹਵਾ ਦਾ 
ਇਕ ਝੌਕਾ ਉਸ ਨੂੰ ਕੌਬਾ ਗਿਆ । ਦਿਨ ਭਰ ਦੀ ਬਕਾਵਟ ਨਾਲ ਉਸ ਦਾ ਸਰੀਰ 
ਇਤਨਾ ਕਮਜ਼ੋਰ ਰੋ ਚੁੱਕਾ ਸੀ ਕਿ ਉਸ ਦੀ ਇਛਾ ਚਾਰਪਾਈ 'ਤੇ ਲਟ ਜਾਣ 
ਦੀ ਹੋ ਰਹੀ ਸੀ । ਉਹ ਇਹ ਵੀ ਸੌਚ ਰਿਹਾ ਸੀ ਕਿ ਉਹ ਕਿੱਥੇ ਸੋਣਗੇ, ਨਾਲ ਕੋਈ 
ਬਿਸਤਰਾ ਵੀ ਨਹੀ ਸੀ । ਕੀ ਉਹ ਉਮੀਦ ਕਰ ਰਹੇ ਸਨ ਕਿ ਉੱਸ ਦੇ ਕੋਲ ਇਕ 
ਖਾਲੀ ਬਿਸਤਰਾ ਵੀ ਹੋਵੇਗਾ ? ਇਕ ਫੱਟਿਆ ਹੋਇਆ ਪੁਰਾਣਾ ਕੇਬਲ ਕਿਧਰੇ 
ਪਿਆ ਹੋਵੇਗਾ । 


ਉਹ ਅਜੇ ਤੱਕ ਆਪਣੀਆਂ 


6$ ਸਮਕਾਲੀਨ ਹਿੰਦੀ ਕਹਾਣੀਆਂ 


ਸਟੌਵ ਦੀ ਲੌਅ ਭਭਕਣ ਲੱਗੀ ਸੀ ਅਤੇ' ਉਹ ਸੋਚ ਰਿਹਾ ਸੀ ਕਿ ਕੀ ਪਾਣੀ ਦੇ 
ਉਬਲਣ ਤੱਕ ਉਹ ਬਲਦੀ ਰਹੇਗੀ । ਮੰਜ਼ੇ 'ਤੇ ਅਚਾਨਕ ਹੀ ਨਜ਼ਰ ਗਈ ਤਾਂ 
ਲੱਗਾ ਜਿਵੇ' ਉਂਹ ਸੌ ਰਹੇ ਹੋਣ । ਉਹ ਸੌ" ਹੀ ਰਹੇ ਸਨ, ਇਕ ਝਪਕੀ ਆ ਗਈ ਸੀ । 
ਸਿਰ ਮੌਢੇ ਦੇ ਸਹਾਰੇ ਟਿਕ ਗਿਆ ਸੀ, ਮੂੰਹ ਖੁਲ੍ਹਾ ਸੀ, ਜਿਸ ਦੇ ਅੰਦਰ ਦੋ ਪੀਲ 
ਦੋਦ ਕਮਰੇ ਦੀ ਹਲਕੀ ਰੌਸ਼ਨੀ ਵਿਚ ਵੀ ਚਮਕ ਰਹੇ ਸਨ । ਉੱਸ ਨੂੰ ਸ਼ੱਕ ਰੋਇਆ ਕਿ 
ਕਿਧਰੇ ਉਹਨਾਂ ਦਾਂ ਸਾਹ ਰੁੱਕ ਤਾਂ ਨਹੀ ਗਿਆ, ਪਰ ਨੇੜੇ ਆਉਣ ਤੇ ਹਲਕੀ! 
ਆਵਾਜ਼ ਵਿਚ ਉਨ੍ਹਾਂ ਦਾ ਘੁਰਾੜਾ ਸੁਣ ਕੋ ਉਸ ਦੀ ਚਿੰਤਾ ਖਤਮ ਹੋਈ । ਪਾਣੀ 
ਉਬਲਣ ਲੱਗਾ ਸੀ । ਜੂਠੇ ਪਿਆਲੇ ਨੂੰ ਚੂਲੀ ਭਰ ਪਾਣੀ ਨਾਲ ਸਾਫ਼ ਕਰਕੇ ਉਸ ਨੇ 
ਇਕ ਕੱਪ ਚਾਹ ਉਨ੍ਹਾਂ ਦੇ ਲਈ ਤਿਆਰ ਕਰ ਦਿੱਤੀ । ਆਪਣੇਂ ਲਈ ਦੁੱਧ ਨਾ ਹੋਣ 
ਕਾਰਣ ਚਾਹ ਪੀਣ ਦਾ ਮੋਹ ਉਸ ਨੂੰ ਛੱਡਣਾ ਪਿਆ । 

“ਲਉ ਚਾਹ...ਫਿਰ ਮੂੰਹ ਹੱਥ ਧੋ ਲੈਣਾ ,..'' 

ਉਹ ਚੌਕ ਕੇ ਜਾਗ ਗਏ । ਗਰਮ ਚਾਹ ਦਾ ਪਹਿਲਾ ਘੁੱਟ ਪੀ'ਦਿਆਂ ਹੀ ਉਨ੍ਹਾਂ 
ਦੇ ਚਿਹਰੇ ਤੇ ਜ਼ਿੰਦਗੀ ਹੋਣ ਦੇ ਧਦਲੇ ਜਿਹੇ ਚਿੰਨ੍ਹ ਉਭਰਣ ਲੱਗੇ । ਉਨ੍ਹਾਂ ਦੀਆਂ 
ਅੱਖਾਂ ਹੌਲੀ ਹੌਲੀ ਕਮਰੇ ਦਾ ਨਿਰੀਖਣ _ਕਰਨ ਲੱਗੀਆਂ, _ਕੁਝ _ ਆਪਣੀ 
ਉਤਸੁਕਤਾ ਮਿਟਾਣ ਦੇ ਲਈ ਅਤੇ ਕੁਝ ਉਸ ਦੀ ਸਥਿਤੀ ਦੀ ਜਾਂਚ ਪੜਤਾਲ ਕਰਨ 
ਦੇ ਲਈ । ਇਹ ਕਮਰਾ, ਕਮਰੇ ਦੀ ਇਕ ਅਰਸੇ ਤੋ” ਸਫ਼ੇਦੀ ਨਾ ਕਰਵਾਈਆਂ 
ਹੋਈਆਂ ਦੀਵਾਰਾਂ, ਇਹ ਧੂੜ, ਇਹ ਗੰਦਗੀ, ਕਬਾੜੀ ਦੀ ਦੁਕਾਨ ਵਰਗਾ ਕਮਰੇ ਵਿਚ 
ਫੇਲਿਆ ਸਮਾਨ ਅਤੇ ਉਸ ਦਾ ਮੁਰਝਾਇਆ, ਸੁੱਕਾ ਚਿਹਰਾ ਜਿਸ ਵਿਚੋ ਇਕ ਇਕ 
ਬੁੰਦ ਕਰਕੇ ਜ਼ਿੰਦਗੀ ਨਿਚੜਦੀ ਹੋਈ ਵਹਿ ਕੇ ਉਸ ਤੋ` ਵੱਖ ਹੋ ਗਈ । ਪਰ ਉਹ ਬੋਲ 
ਕੁਝ ਵੀ ਨਹੀ` । ਇਕ ਤਮਾਸ਼ਬੀਨ ਵਾਂਗ _ਉਹ ਸਭ ਕੁਝ ਵੇਖਦੇ ਰਹੇ । ਉਸ ਨੂੰ 
ਹਲਕਾ ਜਿਹਾ ਅਹਿਸਾਸ ਹੋ ਗਿਆ ਉਹ ਦੇਖਣ ਆਏ ਹਨ, ਕਿ ਸੈ! ਕਿਸ ਹਾਲਤ 
ਵਿਚ ਰਹਿੰਦਾ ਹਾਂ, ਕਿਵੇ ਆਪਣਾ ਗੁਜ਼ਾਰਾ ਕਰਦਾ ਹਾਂ । ਘਰ ਛੱਡ ਕੇ ਆਪਣੇ ਪੈਰਾਂ 
ਤੇ ਕਿਵੇ ਖੜਾ ਹੋਇਆ ਹਾਂ । ਅਚਾਨਕ ਕਟਹਿਰੇ, ਜਿਹੀ ਹਾਲਤ ਵਿਚ ਆਪਣੇ ਆਪ 
ਨੂੰ ਪਾ ਕੇ ਉਸ ਦਾ ਗੁੱਸਾ ਹੋਰ ਵੀ ਵੱਧ ਗਿਆ । 

ਇਕ ਵਾਰ ਉਨ੍ਹਾਂ ਦੇ ਚਿਹਰੇ 'ਤੇ ਨਜ਼ਰ ਪੈਂਦਿਆਂ ਹੀ ਉਸ ਨੂੰ ਲੱਗਾ ਜਿਵੇਂ ਉਹ 
ਮੁਸਕਰਾ ਰਹੇ ਹਨ । ਇਕੋਂ ਹੀ ਨਜ਼ਰ ਵਿਚ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗ 
ਗਿਆ ਹੋਵੇ । ਪਰ ਕਿਹਾ ਕੁਝ ਨਹੀ` । ਕਿਸ ਹਾਲਤ ਵਿਚ ਮੂੰਹ ਬੋਦ ਰੱਖਣਾ ਚਾਹੀਦਾ 
ਹੈ, ਇਸ ਦਾ ਸਹੀ ਅਨੁਮਾਨ ਉਹ ਲਾ ਲੈਦੇ ਸਨ । ਉਹ ਤਾਂ ਇਸ ਹਾਲਤ ਦੇ ਲਈ 
ਵੀ ਤਿਆਰ ਹੋ ਕੇ ਆਏ ਸਨ ਕਿ ਜੇ ਉਸ ਨੇ ਕਮਰੇ ਦੇ ਅੰਦਰ ਆਉਣ ਦੀ ਇਜਾਜ਼ਤ 
ਨਾਂ ਦਿੱਤੀ ਤਾਂ ਉਹ ਕੀ ਕਰਨਗੇ । 

“ਕਈ ਵਾਰ ਤੇਰੇ ਘਰ ਆਉਣ ਦੀ ਗੱਲ ਮੇਰੇ ਦਿਲ ਵਿਚ ਉੱਠੀ ਸੀ... ਉਹ 
ਝਿਜਕਦਿਆਂ ਹੋਇਆਂ ਹਲਕੀ ਆਵਾਜ਼ ਵਿਚ ਬੋਲੇ, ''ਪਰ ਹਿੰਮਤ ਨਹੀ” ਹੁੰਦੀ ਸੀ ।' 

ਉਹ ਹੱਸਣ ਲੱਗਾ । ਜਾਣ ਬੁਝ ਕੇ ਜ਼ੋਰ ਨਾਲ ਹੱਸਿਆ, ਜਿਸ ਨਾਲ ਉਹ ਉਨ੍ਹਾਂ 
`ਦੇ ਦਿਲ ਦੀ ਹਾਲਤ ਦਾ ਅਨੁਮਾਨ ਲਾ ਸਕੇ, ''ਕਿਉ” ? 


ਦੀਮਕ 69 


ਪਰ. ਉਸ ਦੇ ''ਕਿਉ`'' ਦਾ ਜਵਾਬ ਦੇਣ ਦੀ ਬਜ਼ਾਏ ਉਹ ਚਾਹ ਪੀ'ਦੇ ਰਹੇ । 

''ਤੁਸੀ` ਵੇਖਣਾ ਚਾਹੈਦੇ ਸੀ ਕਿ ਮੋ ਕਿਵੇ ਰਹਿੰਦਾ ਹਾਂ ।'' ਉਹ ਖੜਾ-ਖੜਾ 
ਜੋਸ਼ ਵਿਚ ਬੱਲਿਆ, ''ਹੁਣ ਤਾਂ ਵੇਖ ਲਿਆ ਨਾ? ਇਹ ਕਮਰਾ, ਇਹ 
ਸਾਮਾਨ ਅਤੇ ਇਹ ਮੈ',..ਕੱਲ੍ਹ ਸਵੇਰੇ ਸੂਰਜ ਦੀ ਰੌਸ਼ਨੀ ਵਿਚ ਹੌਰ ਵੀ ਚੈਗੀ ਤਰ੍ਹਾਂ 
ਵੇਖ ਲੌਣਾ ।'' 

ਉਨ੍ਹਾਂ ਨੇ ਕੁਝ ਆਰਾਮ ਨਾਲ ਜੇਬ ਵਿਚੋਂ ਬੀੜੀ ਦਾ ਬੰਡਲ ਕੱਢ ਕੇ ਇਕ ਬੀੜੀ 
ਸੁਲਗਾ ਲਈ । ਸਰਦੀ ਤੋ` ਬਚਣ ਲਈ ਪੈਰ ਉਪਰ ਘਸੀਟ ਲਏ । 

“ਪਰ... ਉਸ ਦੀ ਉਤੇਜਨਾ ਵੱਧ ਗਈ ਸੀ, ''ਤੁਸੀ` ਇਥੇ ਆਏ ਕਿਵੇ ?" 
ਬਹੁਤਾ ਕਹਿਣ ਦੀ ਹਿੰਮਤ ਇੰਨੇ ਸਾਲਾਂ ਦੇ ਵਕਫੇ ਬਾਅਦ ਵੀ ਉਹ ਆਪਣੇ 
ਵਿਚ ਜੁਟਾ ਨਹੀ” ਪਾ ਰਿਹਾ ਸੀ । ਅਚਾਨਕ ਉਸ ਨੇ ਇਹ ਵੀ ਮਹਿਸੂਸ ਕੀਤਾ ਕਿ 
ਉਨ੍ਹਾਂ ਦੇ ਆਉ'ਦਿਆਂ ਹੀ ਇਤਨੀ ਉਤੇਜਨਾ ਵਿਖਾਣਾ ਉਸ ਦੀ ਕਮਜ਼ੋਰੀ ਨੂੰ ਹੀ 
ਪ੍ਰਗਟ ਕਰੇਗਾ । 

'ਅਜੇ ਮੈ ਬਹੁਤ ਥੱਕਿਆ ਹੋਇਆ ਹਾਂ । ਸਾਰਾ ਦਿਨ ਗੱਡੀ ਵਿਚ ਬੈਠਿਆਂ 
ਬੈਠਿਆਂ...ਕੀ ਮੇਰੇ ਸੌਣ ਦਾ ਪ੍ਰਬੰਧ ਹੋ ਸਕੇਗਾ ?'' 

''ਤੁਹਾਡਾ ਬਿਸਤਰ ?'' 

'ਮੈਰੇ ਕੋਲ ਕੁਝ ਨਹੀ' ਹੈ...'' 

ਉਹ ਪੁੱਛਣਾ ਚਾਹੁਦਾ ਸੀ ਕਿ ਕੀ ਉਹ ਇਥੇ ਦੂਜੇ ਬਿਸਤਰੇ ਦੀ ਉਮੀਦ ਲੈ ਕੇ 
ਆਏ ਸਨ, ਪਰ ਉਸ ਸਮੇ" ਉਸ ਦੀ ਵਿਅਰਥਤਾ ਉੱਸ ਨੇ ਮਹਿਸੂਸ ਕੀਤੀ ਅਤੇ ਚੁੱਪਚਾਪ 
ਕਮਰੇ ਦੇ ਦੂਸਰੇ ਕੌਨੇ ਵਿਚ ਮੋਲੋਂ, ਫਟੇ ਕੱਪੜਿਆਂ ਅਤੇ ਦੂਸਰੇ ਸਾਮਾਨ ਦੇ ਹੇਠ” 
ਇਕ ਪੁਰਾਣਾ ਘਿਸਿਆ, ਫਟਿਆ ਹੋਇਆ ਕੰਬਲ ਕੱਢਿਆ ਅਤੇ ਬਾਹਰ ਛੱਤ 
'ਤੇ ਝਾੜਨ ਦੇ ਲਈ ਲੋ ਗਿਆ। 

“ਤੁਸੀ ਉੱਠੋਂ ਤਾਂ ਬਿਸਤਰ ਵਿਛਾ ਦਿਆਂ । ਇਥੇ ਹੀ ਸੌਣ ਦੀ ਜਗ੍ਹਾ ਕੱਢਣੀ 
ਹੋਵੇਗੀ ,,,'' 

ਉਹ ਜੱਤੀ ਪਾ ਕੇ ਬਾਹਰ ਛੱਤ ਤੈ ਆ ਗਏ । ਹਨੇਰੇ ਵਿਚ ਆਸ ਪਾਸ ਕੁਝ ਵੀ 
ਵਿਖਾਈ ਨਹੀ” ਦੇ ਰਿਹਾ ਸੀ, ਕੇਵਲ ਦੂਰ ਇਕ ਕੌਨੇ ਵਿਚ ਕੁਝ ਬਿਖਰੀਆਂ ਹੋਈਆਂ 
ਧੈੰਦਲੀਆਂ ਰੌਸ਼ਨੀਆਂ ਕਿਸੇ ਬਸਤੀ ਦੀ ਹੋਂਦ ਦਾ ਅਹਿਸਾਸ ਕਰਵਾਂਦੀਆਂ ਸਨ । 
ਸਰਦੀਆਂ ਦੀ ਹਵਾ ਰਾਤ ਦੇ ਸੈਨਾਟੇ ਵਿਚ ਉਨ੍ਹਾਂ ਨੂੰ ਮਨਹੂਸ ਜਿਹੀ ਜਾਪੀ । ਕਿਹੋ 
ਜਿਹਾ ਅਜੀਬ ਮਨਹੂਸ ਜਿਹਾ ਸ਼ਹਿਰ ਵੀ ਹੈ,..ਇਥੇ ਭਲਾ ਕੋਈ ਕਿਵੇ" ਰਹਿ ਸਕਦਾ 
ਹੈ ? ਪਰ ਲੋਕੀ' ਫਿਰ ਵੀ ਰਹਿੰਦੇ ਹੀ ਹੋਣਗੇ । ਬੱਚੂ ਵੀ ਰਹਿੰਦਾ ਹੈ । ਬੱਚੂ ਵੀ 
ਬਹੁਤ ਅਜੀਬ ਜਿਹਾ ਦਿਖਾਈ ਦੇ ਰਿਹਾ ਹੈ, ਬਹੁਤ ਬਦਲ ਵੀ ਗਿਆ ਹੈ । 

'ਕਮਰੇ ਵਿਚ ਆ ਜਾਓ, ਬਿਸਤਰ ਵਿਛਾ ਦਿੱਤਾ ਹੈ ।' ਉਸ ਦੀ ਆਵਾਜ਼ ਸੁਣ 
ਕੇ ਉਹ ਚੌਕ ਜਿਹੇ ਪਏ । 

“ਖਾਣਾ ਤਾਂ ਤੁਸੀ" ਖਾ ਕੇ ਹੀ ਆਏ ਹੋਵੋਗੇ ! ਇਥੇ ਕੁਝ ਨਹੀ' ਹੈ । ਤਿੰਨ ਦਿਨ 
ਪੁਰਾਣੀ ਡਬਲਰੋਟੀ ਦੇ ਦੋ ਟੋਸਟ ਬਚੇ ਹੋਏ ਹਨ 1 ਉਸ ਦੀ ਆਵਾਜ਼ ਵਿਚ 


70 ਸਮਕਾਲੀਨ ਹਿੰਦੀ ਕਹਾਣੀਆਂ 


ਕੜਵਾਹਟ ਪਹਿਲਾਂ ਤੋ ਜ਼ਿਆਦਾ ਵੱਧ ਗਈ ਸੀ । ਉ 

ਉਹ ਉਂਦਾਸੀ ਭਰੀ ਆਵਾਜ਼ ਵਿਚ ਬੋਲੋ, ''ਮੈ' ਸਟੇਸ਼ਨ ਤੇ ਹੀ ਖਾ ਲਿਆ 
ਸੀ... 

'ਤੁਸੀ` ਇਸ ਚਾਰਪਾਈ ਤੇ ਸੌ" ਜਾਉ । ਮੈ" ਹੇਠਾਂ...। 

''ਮੈ` ਹੇਠਾਂ ਸੌ ਜਾਂਦਾ ਹਾਂ ਮੈਨੂੰ ਤਾਂ ਆਦਤ ਹੈ..." 

''ਤੁਸੀ` ਤਾਂ ਉਪਰ ਹੀ...ਕੱਲ੍ਹ ਵੇਖਿਆ ਜਾਏਗਾ ।'' 

ਕਮਰੇ ਦੀ ਬੱਤੀ ਬੁੰਝ ਜਾਣ ਤੇ ਦੋਹਾਂ ਨੂੰ ਬੋਨ੍ਹਣ ਵਾਲੇ ਕਮਜ਼ੋਰ ਤਾਰ ਅਚਾਨਕ 
ਟੁੱਟ ਗਏ । ਉਹ ਦੋ ਦੀਪ ਬਣ ਗਏ ਜੋ ਹੌਲੇ ਹੌਲੇ ਵਹਾਅ ਦੇ ਨਾਲ ਇਕ ਦੂਜੇ ਤੋ 
ਦੂਰ ਹੁੰਦੇ ਗਏ । ਕੇਬਲ ਨਾਲ ਮੂੰਹ ਸਿਰ ਢੱਕ ਕੇ ਬੱਚੂ ਦੇ ਦਿਲ ਵਿਚ ਉਹੀ ਇਕ 
ਗੱਲ ਰਹਿ ਰਹਿ ਕੇ ਘੁੰਮ ਰਹੀ ਸੀ, ਜਿਸ ਨਾਲ ਉਸ ਦਾ ਗੁੱਸਾ ਅਤੇ ਖਿੱਝ ਡੂਘਿਆਈ 
ਵਿਚ ਘਸੀਟੀ ਲਈ ਜਾ ਰਹੇ ਸਨ । ਉਨ੍ਹਾਂ ਦੇ ਇਥੇ ਅਚਾਨਕ ਆਉਣ ਦਾ ਕਿਹੜਾ 
ਕਾਰਣ ਹੋ ਸਕਦਾ ਹੈ, ਜੋ ਉਹ ਅਜੇ ਤੱਕ ਸਮਝ ਨਹੀ` ਸਕਿਆ । ਪਹਿਲਾਂ ਚਿੱਠੀ 
ਲਿਖ ਕੇ ਉਸ ਨੂੰ ਇਸ ਸਥਿਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਕਰ ਦਿੱਤਾ 
ਹੁੰਦਾ । ਪਰ ਸ਼ਾਇਦ ਉਨ੍ਹਾਂ ਨੂੰ ਸੋਕਾ ਸੀ ਕਿ ਤਾਂ ਉਹ ਉਨਾਂ ਨੂੰ ਇਥੇ ਆਉਣ ਤ` 
ਰੋਕਦਾ ਜਾਂ ਛੁੱਟੀ ਲੈ ਕੇ ਉਹੀ ਕੁਝ ਦਿਨਾਂ ਦੇ ਲਈ ਚ੍ਲਾ ਜਾਦਾ । ਪਰ ਹੁਣ ਕੱਲ 
ਦਿਨ ਦੀ ਰੌਸ਼ਨੀ ਵਿਚ ਉਨ੍ਹਾਂ ਦੀ ਸ਼ਕਲ ਸੂਰਤ, ਉਨ੍ਹਾਂ ਦੀ ਗੱਲਬਾਤ, ਉਨ੍ਹਾਂ ਦੀਆਂ 
ਆਦਤਾਂ, ਉਨ੍ਹਾਂ ਦੀ ਗੇਧ ਨੂੰ ਕਿਵੇ ਸਹਿਣ ਕਰੇਗਾ ? ਦਿਲ ਵਿਚ ਉੱਠਦੇ ਸੁਆਲਾਂ 
ਦੇ ਜਾਲਾਂ ਵਿਚ ਫ਼ਸ ਕੇ ਫੱਟੇ ਕੇਬਲ ਅਤੇ ਦਰੀ ਦੇ ਵਿਚ ਸੈਗੜੇ ਹੋਏ ਉਸ ਨੂੰ ਸਰਦ 
ਨਹੀ” ਲੱਗ ਰਹੀ ਸੀ । ਪਰ ਅੱਖਾਂ ਵਿਚ ਨੀ'ਦਰ ਦਾ ਕੋਈ ਪਤਾ ਨਹੀ” ਸੀ । ਉਪਰ 
ਮੰਜ਼ੇ ਤੋਂ ਪਿਤਾ ਦੇ ਘੁਰਾੜਿਆਂ ਦੀ ਤੇਜ਼ ਆਵਾਜ਼ ਸੁਣ ਕੇ ਉਸ ਦਾ ਗੁੱਸਾ ਹੋਰ 
ਵੀ ਵੱਧ ਗਿਆ । ਇਸ ਕਮਰੇ ਵਿਚ ਮੋਰੀ ਮੰਜ਼ੀ ਤੇ ਲੋਟ ਕੇ ਪਹਿਲੇ ਦਿਨ 
ਨੀਦਰ ਦੀ ਸਮੱਜਿਆ ਉਹਨਾਂ ਦੇ ਸਾਹਮਣੇ ਨਹੀ” ਆਈ । ਉਸ ਦੀ ਇੱਛਾ ਹੋ 
ਰਹੀ ਸੀ ਕਿ ਉਨ੍ਹਾਂ ਨੂੰ ਝੰਜੋੜ ਕੇ ਉਹ ਉੱਠਾ ਦੇਵੇ ਅਤੇ ਆਖੇ ਕਿ ਉਹ ਲੋਟ ਸਕਦੇ 
ਹਨ, ਪਰ ਸੌ ਨਹੀ` ਸਕਦੇ, ਇਹ ਅਧਿਕਾਰ ਉਨ੍ਹਾਂ ਨੇ ਗੁਆ ਦਿੱਤਾ ਹੈ । 

ਕਿੰਨੇ ਰੀ ਦਿਨਾਂ ਤੱਕ ਉਹ ਰਾਤ ਭੂਤ ਵਾਂਗ ਉਸ ਦੇ ਨਾਲ ਚਿਮੜੀ ਰਹੀ ਸੀ, 
ਜਿਸ ਤੱ ਛੁਟਕਾਰਾ ਪਾਉਣਾ ਉਸ ਨੂੰ ਅਸੋਭਵ ਜਿਹਾ ਜਾਪਣ ਲੱਗਾ ਸੀ । ਇੰਨੇ ਸਾਲਾਂ 
ਤੋਂ ਬਾਅਦ ਵੀ ਉਹ ਦਿ੍‌ਿਸ਼ ਬਹੁਤ ਸਪੱਸ਼ਟ ਰੂਪ ਵਿਚ ਉਸ ਦੇ ਸਾਹਮਣੇ ਘੁੰਮਦਾ 
ਰਹਿੰਦਾ ਸੀ । ਉਹ ਇਕ ਛੋਟਾ ਜਿਹਾ ਬੈਗ ਲਟਕਾਈ ਘਰ ਨੂੰ ਹਮੇਸ਼ਾਂ ਦੇ ਲਈ ਛੱਡ 
ਆਇਆ ਸੀ । ਉਹ ਬਦ ਬਾਰੀ ਦੇ ਸ਼ੀਸ਼ੇ ਵਿਚੋ" ਉਸ ਦੀ ਆਗਿਤੀ. ਨੂੰ ਧੁਦਲਾ 
ਹੁਦਿਆਂ ਵੇਖ ਰਹੇਂ ਸਨ, ਪਰ ਉਸ ਨੂੰ ਰੋਕਣ ਦਾ ਇਕ ਵੀ ਸ਼ਬਦ ਉਨ੍ਹਾਂ ਦੇ ਮੂੰਹ ਵਿਚੋਂ 
ਨਿਕਲ ਨਹੀ` ਸਕਿਆ ਸੀ । ਜੇ ਉਹ ਆਖਦੇ ਤਾਂ ਸ਼ਾਇਦ ਉਸ ਦੀ ਕਮਜ਼ੋਰੀ ਘਰ 
ਛੱਡਣ ਦੇ ਉਸ ਦੇ ਇਰਾਦੇ ਨੂੰ ਢਿੱਲਿਆਂ ਬਣਾ ਦਿੰਦੀ...ਅਜਿਹਾ ਬਾਅਦ ਵਿਚ 
ਉਹ ਕਦੀ ਕਦੀ ਸੋਚਦਾ ਸੀ । ਉਹ ਉਸ ਪਲ ਕਿੰਨੇ ਬੇਸਹਾਰਾ, ਕਿੰਨੇ ਟੁੱਟੇ ਹੋਏ 
ਜਾਪ ਰਹੇ ਸਨ, ਉਨ੍ਹਾਂ ਦੀਆਂ ਅੱਖਾਂ ਵਿਚ ਇਕ ਤਰ੍ਹਾਂ ਦਾ ਖਾਠੀਪਨ 


11 


ਦੀਮਕ 71 


ਸੀ, ਜੋ ਉਸ ਨੇ ਪਹਿਲਾਂ ਕਦੀ ਨਹੀਂ ਵੇਖਿਆ ਸੀ.। ਉਹ ਸ਼ਾਇਦ ਉਸ ਨੂੰ 
ਕੁਝ ਕਹਿਣਾ ਚਾਹੁੰਦੇ ਸਨ, ਪਰ ਹਿੰਮਤ ਨਹੀ` ਜੁਟਾ ਪਾ ਰਹੇ ਸਨ। ਜਾਂ ਸ਼ਾਇਦ ਇਹ 
ਉਸ ਦਾ ਭਰਮ ਹੀ ਸੀ ਕਿਉਕਿ ਉਨ੍ਹਾਂ ਦੀ ਸ਼ਖਸੀਅਤ ਵਿਚ ਇਸ ਤਰ੍ਹਾਂ ਦੀ 
ਭਾਵੁਕਤਾ ਲਈ ਕੋਈ ਜਗ੍ਹਾ ਨਹੀ ਸੀ, ਇਹ ਗੱਲ ਉਹ ਜਾਣਦਾ ਸੀ । ਕਈ ਦਿਨਾਂ 
ਤੱਕ ਉਨ੍ਹਾਂ ਦਾ ਚਿਹਰਾ ਉਸ ਦੀਆਂ ਅੱਖਾਂ ਦੇ ਸਾਹਮਣੇ ਟਿਕ ਜਾਂਦਾ ਸੀ। ਉਸਰਾਂਤ 
ਨੂੰ ਉਸ ਨੇ ਕੇਵਲ ਆਪਣੀ ਹੀ ਗੱਲ ਸੋਚੀ ਸੀ, ਭਾਵੇਂ ਉਸ ਦੀਆਂ ਜੇਬਾਂ ਲੱਗਭਗ 
ਖਾਲੀ ਹੀ ਸਨ, ਪਰ ਉਸ ਦੀ ਉਮਰ, ਉਸ ਦਾ ਸਰੀਰ, ਆਪਣੇ ਲਈ ਕਿਧਰੇ ਇਕ 
ਕੌਨਾ ਬਣਾ ਲੈਣ ਦੀ ਸਮਰੱਥਾ ਰੱਖਦਾ ਸੀ, ਇਸ ਦੇ ਉਲਟ ਉਹ ਅਪਾਹਜ ਜਿਹੇ 
ਬਣਦੇ ਜਾ ਰਹੇ ਸਨ, ਜਿਨ੍ਹਾਂ ਨੂੰ ਕਿਸੇ ਸਹਾਰੇ ਦੀ ਲੌੜ ਸੀ । ਕੇਵਲ ਉਹੀ ਉਹ ਸਹਾਰਾ 
ਬਣ ਸਕਦਾ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ । 

ਮਾਂ ਦੀ ਅਚਾਨਕ ਮੌਤ ਤੇ ਬਾਅਦ ਉਸ ਘਰ ਵਿਚ ਉਹ ਦੋਵੇ` ਕੇਵਲ ਅਜਨਬੀ 
ਹੀ ਨਹੀ` ਬਣ ਗਏ ਸਨ, ਸਗੋ ਦੋਹਾਂ ਵਿਚਲਾ ਤਨਾਉ ਪੱਥਰ ਦੀ ਦੀਵਾਰ ਬਣਦਾ 
ਜਾ ਰਿਹਾ ਸੀ । ਉਨ੍ਹਾਂ ਦੀਆਂ ਆਪਣੀਆਂ ਸਮੱਸਿਆਵਾਂ ਸਨ--ਆਰਥਕ ਪ੍ਰੇਸ਼ਾਨੀਆਂ, 
ਜੋ ਨਵਾਂ ਕੰਮ ਸ਼ੂਰੂ ਕੀਤਾ ਸੀ, ਉਹ ਠੀਕ ਢੇਗ ਨਾਲ ਨਹੀ` ਚਲ ਰਿਹਾ ਸੀ, ਸਰੀਰ 
ਵਿਚ ਲੱਗੀਆਂ ਬੀਮਾਰੀਆਂ ਕਦੀ ਬਹੁਤੀ ਤਕਲੀਫ਼ ਦੇਣ ਲੱਗਦੀਆਂ ਸਨ । ਪਤਨੀ ਦੀ 
ਮੌਤ ਤੋ ਬਾਅਦ ਉਨ੍ਹਾਂ ਦਾ ਇਕੱਲਾਪਨ ਵੀ ਅਖਰਣ ਲੱਗਾ ਸੀ । ਉਸ ਦੀ 
ਆਪਣੀ ਚੌਥੀ ਨੌਕਰੀ ਸੀ, ਪਰ ਨਾ ਚੈਗੀ ਤਨਖ਼ਾਹ ਸੀ, ਨਾ ਭਵਿੱਖ ਦੀ ਕੋਈ 
ਸੁਰੱਖਿਆ । ਪਹਿਲੀ ਤਾਰੀਖ਼ ਨੂੰ ਜਦੋ" ਉਹ ਉਨ੍ਹਾਂ ਦੀ ਮੇਜ਼ ਤੇ ਤਨਖ਼ਾਹ ਦੇ ਰੁਪਏ 
ਰੱਖਣ ਜਾਂਦਾ ਤਾਂ ਉਹ ਬਹੁਤ ਨਫ਼ਰਤ ਦੇ ਨਾਲ ਉਸ ਨੂੰ ਅਤੇ ਉਨ੍ਹਾਂ ਰੁਪਿਆਂ ਨੂੰ 

ਵੇਖਦੇ ਸਨ, ਜਿਸ ਨਾਲ ਉਸ ਦਾ ਦਿਲ ਨਫ਼ਰਤ ਨਾਲ ਭਰ ਜਾਂਦਾ ਸੀ। 

ਹਰ ਵਾਰ ਉਸ ਨੂੰ ਸ਼ੈਕਾ ਹੁੰਦੀ ਸੀ ਕਿ ਉਹ ਰੁਪਏ ਉਸ ਨੂੰ ਵਾਪਸ ਮੌੜ ਦੇਣਗੇਂ, 
ਪਰ ਉਸ ਦੇ ਚਲਿਆਂ ਜਾਣ ਦੇ ਬਾਅਦ ਉਨ੍ਹਾਂ ਨੂੰ ਗਿਣ ਕੇ ਉਹ ਲੋਹੇ ਦੀ ਅਲਮਾਰੀ 
ਵਿਚ ਰੱਖ ਕੇ ਤਾਲਾ ਬੰਦ ਕਰ ਦਿੰਦੇ ਸਨ । ਮਾਂ ਦੀ ਮੌਤ ਦੇ ਬਾਅਦ ਘਰ ਛੱਡ ਦੇਣ 
ਦਾ ਵਿਚਾਰ ਵੀ ਕਈ ਵਾਰ ਉਸ ਦੇ ਦਿਲ ਵਿਚ ਆਇਆ ਸੀ, ਪਰ ਕਈ ਕਾਰਣਾਂ 
ਕਰਕੇ ਉਹ ਉਸ ਨੂੰ ਪੂਰਾ ਨਹੀ ਕਰ ਸਕਿਆ । ਸਭ ਤੋ ਵੱਡਾ ਕਾਰਣ ਉਸ ਦੀ 
ਆਪਣੀ ਕਮਜ਼ੋਰੀ, ਆਤਮਵਿਸ਼ਵਾਸ਼ ਦੀ ਘਾਟ, ਆਪਣੀ ਬੁਜ਼ਦਿਲੀ ਸੀ । ਜ਼ਿੰਦਗੀ 
ਵਿਚ ਵਰ੍ਹਿਆਂ ਤੋ" ਚਲਿਆ ਆ ਰਿਹਾ ਇਕ ਸਿਲਸਿਲਾ--ਉਸ ਨੂੰ ਤੋੜ ਕੇ ਆਪਣੇ 
_ ਲਈ ਵੱਖਰੇ ਰਸਤੇ ਦੀ ਭਾਲ ਕਰਨ ਦੀ ਲੋੜ ਇਕ ਬੇਕਾਰ ਜਿਹੀ ਜ਼ਿਮੇ'ਦਾਰੀ 0 
ਮਹਿਸੂਸ ਹੁੰਦੀ ਸੀ, ਜਿਸ ਤੋ ਉਹ ਸਦਾ ਬੱਚਦਾ ਰਿਹਾ । ਉਸ ਦੀ ਇਸ ਕਮਜ਼ੋਰੀ ਤੋਂ 
ਪਿਤਾ ਵੀ ਜਾਣੂ ਸਨ । 

ਮਾਂ ਦੇ ਕਮਰੇ ਵਿਚ ਇਕ ਛੋਟੀ ਜਿਹੀ ਅਲਮਾਰੀ ਸੀ, ਜਿਸ ਤੇ ਸਦਾ ਇਕ 
ਲਾਹੌਰੀ ਤਾਲਾ ਲਟਕਿਆ ਰਹਿੰਦਾ ਸੀ । ਉਸ ਦੇ ਅੰਦਰ ਉਨ੍ਹਾਂ ਦੀ ਇਕ ਆਪਣੀ 
ਨਿੱਜੀ ਛੋਟੀ ਜਿਹੀ ਦੁਨੀਆਂ ਸੀ, ਜਿਸ ਵਿਚ ਉਨ੍ਹਾਂ ਦੇ ਪਚਵਿੰਜਾ ਵਰ੍ਹਿਆਂ ਦੇ ਕੁਝ 
ਅਵਸ਼ੇਸ਼ ਕੁਝ ਚਿੰਨ੍ਹ ਸੁਰੱਖਿਅਤ ਰੱਖੋ ਹੋਏ ਸਨ | ਵਰ੍ਹਿਆਂ ਪੁਰਾਣੀ ਉਨ੍ਹਾਂ ਦੀ ਮਾਂ, 


72 ਸਮਕਾਲੀਨ ਹਿੰਦੀ ਕਹਾਣੀਆਂ 


ਭੈਣਾਂ, ਪਤੀ ਦੀਆਂ ਚਿੱਠੀਆਂ, ਆਪਣੇ ਕੁਝ ਬਹੁਤ ਪੁਰਾਣੇ ਕੱਪੜੇ ਜੋ ਸ਼ਾਇਦ ਉਨ੍ਹਾਂ 
ਨੂੰ ਬੀਤੇ ਵਰ੍ਹਿਆਂ ਦੀਆਂ ਕੁਝ ਯਾਦਾਂ ਦੀ ਯਾਦ ਦੁਆਂਦੇ ਸਨ, ਕੁਝ ਧੁੰਦਲੀਆਂ 
ਜਿਹੀਆਂ ਫੋਟੋਆਂ, ਜਿਨ੍ਹਾਂ ਵਿਚ ਚਿਹਰੇ ਪਛਾਨਣੇ ਆਸਾਨ ਨਹੀ ਸਨ । ਬਚਪਨ ਵਿਚ 
ਪਿਤਾ ਦੀ ਗ਼ੈਰ ਹਾਜ਼ਰੀ ਵਿਚ ਜਦੋਂ ਕਦੀ ਮਾਂ ਅਲਮਾਰੀ ਦਾ ਤਾਲਾ ਖੋਲ੍ਹਦੀ ਤਾਂ 
ਉਤਸਾਹ ਨਾਲ ਭਰਿਆ ਉਹ ਸਿੱਧਾ ਉਨ੍ਹਾਂ ਕੋਲ ਆ ਜਾਂਦਾ ਸੀ, ਪਰ ਉਹ ਝਿੜਕ ਕੇ 
ਉਸ ਨੂੰ ਦੂਰ ਇਕ ਕੋਨੇ ਵਿਚ ਬਿਠਾ ਦਿੰਦੀ ਸੀ ਅਤੇ ਜੋ ਸਾਮਾਨ ਉਹ ਦੇਖਣ ਦੀ 
ਜ਼ਿੱਦ ਕਰਦਾ ਤਾਂ ਕਦੀ ਦੂਰੋਂ, ਕਦੀ ਕੋਲ ਆ ਕੇ ਉਸ ਨੂੰ ਇਕ ਝਲਕ ਵਿਖਾ ਦਿੰਦੀ, 
ਪਰ ਕਦੀ ਉਸ ਨੂੰ ਹੱਥ ਨਾ ਲਾਉਣ ਦਿੰਦੀ । ਕਦੀ ਕਦੀ ਉਨ੍ਹਾਂ ਸਾਰਿਆਂ ਦਾ ਸੇਖੋਪ 
ਵਿਚ ਕੁਝ ਇਤਿਹਾਸ ਵੀ ਦਸਦੀ ਜਾਂਦੀ ਅਤੇ ਉਨ੍ਹਾਂ ਦੀ ਅੱਖਾਂ ਵਿਚ ਉਨ੍ਹਾਂ ਯਾਦਾਂ 
ਦੀ ਪਰਛਾਈ' ਮੰਤਰਾਉਣ ਲੱਗਦੀ । 

"ਸਭ ਜਿਵੇ ਇਕ ਸੁਪਨੇ ਵਾਂਗ ਸੀ,..'" ਉਹ ਇਕ ਲੰਮਾ ਸਾਹ ਭਰ ਕੇ 

ਕਹਿੰਦੀ । ਉਸ ਦੇ ਲਈ ਸਾਰੀ ਅਲਮਾਰੀ ਵਿਚ ਸਭ ਤੋਂ' ਵੱਡੀ ਖਿੱਚ ਸੀ, ਗਹਿਣਿਆਂ 

ਦੀ ਇਕ' ਛੋਟੀ ਜਿਹੀ ਸੈਦੂਕੜੀ, ਜਿਸ ਦੇ ਅੰਦਰ ਪੁਰਾਣੇ ਘਿਸੇ ਹੋਏ ਮਖ਼ਮਲੀ 
ਡੱਥਿਆਂ ਵਿਚ ਉਨ੍ਹਾਂ ਦੇ ਗਹਿਣੇ ਰੱਖੋ ਹੋਏ ਸਨ । ਉਸ ਦੇ ਜ਼ਿੱਦ ਕਰਨ ਤੇ ਉਹ ਉਸ 
ਸੰਦੂਕੜੀ ਨੂੰ ਵੀ ਖੌਲ੍ਹਦੀ ਅਤੇ ਡੱਬਿਆਂ ਦੇ ਹਰ ਗਹਿਣੇ ਦਾ ਨਿਰੀਖਣ ਕਰਦੀ । 
ਮੌਤੀਆਂ ਦਾ ਜੜਾਊ ਹਾਰ, ਗਲੇ ਦਾ ਨਵਰਤਨ, ਚੂੜੀਆਂ, ਵੱਡੀ ਜਿਹੀ ਨੱਥ, ਕੈਨਾਂ 
ਦੀਆਂ ਹੀਰੇਂ ਦੀਆਂ ਤਰਕੀਆਂ, ਪੁਖਰਾਜ ਅਤੇ ਨੀਲਮ ਦੀਆਂ ਅੰਗੂਠੀਆਂ ,,.ਉਹ 
ਛੋਟੀ ਜਿਹੀ ਉੱਗਲੀ ਵਿਚ ਅੰਗੂਠੀ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਹੱਸਣ ਲੱਗਦੀ, 
“ਓਏ, ਜਦੋ ਵੱਡਾ ਹੋ ਜਾਏ'ਗਾ ਤਾਂ ਪਾਈ` । ਹੋਰ ਇਹ ਸਾਰੇ ਗਹਿਣੇਂ ਵੀ ਤੇਰੀ 
ਵਹੁਟੀ ਲਈ ਹੀ ਹਨ ।' 

ਉਸ ਦੀ ਮੌਤ ਦੇ ਬਾਅਦ ਪਿਤਾ ਨੇ ਉਸ ਦੇ ਸਾਹਮਣੇ ਨਾ ਕਦੀ ਉਸ ਅਲਮਾਰੀ 
ਨੂੰ ਖੋਲ੍ਹਿਆ, ਨਾ ਹੀ ਕਦੀ ਇਸ ਦੇ ਬਾਰੇ ਵਿਚ ਉਸ ਨੂੰ ਕੁਝ ਕਿਹਾ । ਉਸ ਦਾ 
ਵਿਸ਼ਵਾਸ਼ ਸੀ ਕਿ ਉਸ ਦੀ ਗ਼ੈਰ ਹਾਜ਼ਰੀ ਵਿਚ ਉਨ੍ਹਾਂ ਨੇ ਜ਼ਰੂਰ ਉਹ ਖੌਲ੍ਹੀ ਹੋਵੇਗੀ 
ਅਤੇ ਸਾਰੇ ਸਮਾਨ ਖਾਸ ਕਰਕੇ ਗਹਿਣਿਆਂ ਨੂੰ ਵੇਖਿਆ ਪਰਖਿਆ ਹੋਵੇਗਾ । 
ਗਹਿਣਿਆਂ ਦੀ ਸੈਦੂਕੜੀ ਨੂੰ ਆਪਣੀ ਲੋਹੇ ਦੀ ਅਲਮਾਰੀ ਦੇ ਅੰਦਰ ਰੱਖ ਦਿੱਤਾ 
ਹੋਵੇਗਾ । ਫਿਰ ਸੌਚਿਆ ਕਿ ਉਹ ਸਾਰੇਂ ਗਹਿਣੇ ਤਾਂ ਉਸ ਦੀ ਵਹੁੱਟੀ ਦੇ ਲਈ ਸਨ 
ਅਤੇ ਜਦੋ" ਉਸ ਦੇ ਵਿਆਹ ਦੀ ਕੋਈ ਚਰਚਾ ਹੀ ਨਹੀਂ' ਹੋਈ ਤਾਂ ਉਨ੍ਹਾਂ ਠੇ ਵੀ ਇਸ 
ਦੇ ਬਾਰੇ ਵਿਚ ਕੁਝ ਨਹੀ ਕਿਹਾ । ਪਰ ਇਕ ਗੱਲ ਉਸ ਨੂੰ ਦੁੱਖ ਦਿੰਦੀ ਸੀ--ਮਾਂ ਨੇ 
ਆਪਣੇ ਗਹਿਣਿਆਂ ਨੂੰ ਪਿਤਾ ਦੀਆਂ ਨਜ਼ਰਾਂ ਤੋਂ ਸਦਾ ਦੂਰ ਰੱਖਿਆ । ਉਨ੍ਹਾਂ ਨੂੰ 
ਪਿਤਾ ਤੇ ਵਿਸ਼ਵਾਸ਼ ਨਹੀਂ ਸੀ ਅਤੇ ਕੇਵਲ ਉਹੀ ਉਨ੍ਹਾਂ ਦੀ ਆਪਣੀ ਜਾਇਦਾਦ ਸੀ, 
ਜਿਸ ਨੂੰ ਆਪਣੇ ਕੌਲ ਸੁਰੱਖਿਅਤ ਰੱਖਣਾ ਚਾਹੁੰਦੀ ਸੀ । ਅਤੇ ਹੁਣ,...ਪਿਤਾ ਨੇ 
ਬਹੁਤ ਸੁਭਾਵਕ ਢੈਗ ਨਾਲ ਉਸ ਤੇ ਆਪਣਾ ਅਧਿਕਾਰ ਕਰ ਲਿਆ ਸੀ ਜੋ ਸ਼ਾਇਦ 
ਠੀਕ ਵੀਸੀ। 


_ ਪਿਤਾ ਦੇ ਕਾਰੋਬਾਰ ਦੀਆਂ ਸਮੱਸਿਆਵਾਂ ਵਿਚ ਉਸ ਨੇ ਕਦੀ ਕੋਈ ਦਿਲਚਸਪੀ 


ਦੀਮਕੰ $੧ 


ਨਹੀ ਲਈ ਅਤੇ ਨਾਂ ਹੀ ਉਹ ਕਦੀ ਕ੍ਰਝ ਦੱਸਦੇ ਸਨ । ਮਾਂ ਨੂੰ ਵੀ ਕੁਝ ਪਤਾ ਨਹੀਂ 
ਰਹਿੰਦਾ ਸੀ । ਪਰ ਥੋੜ੍ਹਾ ਬਹੁਤ ਇੰਨਾ ਉਹ ਜਾਣਦਾ ਸੀ ਕਿ ਇਕ ਦੇ ਬਾਅਦ ਇਕੇ 
ਕੌਮ ਉਹ ਸ਼ੁਰੂ ਕਰਦੇ ਰਹਿੰਦੇ ਸਨ, ਕੁਝ ਬੈਦ ਰੋ ਜਾਂਦੇ ਸਨ, ਕੁਝ ਥੌੜ੍ ਸਮੇ' ਦੇ 
ਲਈ ਸਫ਼ਲ ਹੋ ਕੇ ਫੀਰ ਘਾਟੇ ਵੱਲ ਤੇਜ਼ੀ ਨਾਲ ਵੱਧਣ ਲੱਗਦੇ ਸਨ, ਉਨ੍ਹਾਂ ਦਾ ਜੌੜ 
ਤੋੜ ਕਰਦਿਆਂ- ਰਹਿਣ ਵਿਚ ਹੀ ਉਹ ਜ਼ਿਆਦਾ ਰੁੱਝੇ ਰਰਿੰਦੇ ਸੇਨ, ਜਿਸ ਕਰਕੇ 
ਘਰ ਅਤੇ ਪਰਿਵਾਰ ਦੇ ਲਈ ਉਨ੍ਹਾਂ ਕੋਲ ਨਾ ਵਕਤ ਹੁੰਦਾ ਸੀ, ਨਾ ਹੀ ਉਨ੍ਹਾਂ ਵਿਚ 
ਦਿਲਚਸਪੀ ਸੀ । ਮਾਂ ਦੀ ਮੌਤ ਦੇ ਬਾਅਦ ਇਹ ਸੂਤਰ ਵੀ ਟੁੱਟ ਗਿਆ । 

ਇਕ ਰਾਤ ਉਹ ਘਰ ਨਹੀਂ ਮੁੜੇ । ਉਹ ਦੇਰ ਤੱਕ ਇੰਤਜ਼ਾਰ ਕਰਦਾ ਰਿਹਾ । 
ਉਸ ਦੀ ਘਬਰਾਹਟ ਵੱਧਦੀ ਗਈ । ਫਿਰ ਇਕ ਜਾਣ ਪਛਾਣ ਵਾਲ ਘਰ ਆਏ ਅਤੇ 
ਉਸ ਦੱਸਿਆ ਕਿ ਆਪਣੇ ਵਪਾਰ ਦੇ ਕਿਸੇ ਜੁਰਮ ਵਿਚ ਉੱਸ ਦੇ ਪਿਤਾ ਗ੍ਰਿਫਤਾਰ ਰੋ 
ਗਏ ਹਨ । ਕੱਲ੍ਹ ਸਵੇਰੇ ਉਸ ਨੂੰ ਜੇਲ੍ਹ ਵਿਚ ਬੁਲਾਇਆ ਹੈ, ਜਿੱਥੇ ਉਸ ਨੂੰ ਸਭ ਪਤਾ 
ਲੱਗ ਜਾਏਗਾ । ਉਹ ਹੈਰਾਨ-ਪ੍ਰੰਸਾਨ ਜਿਹਾ ਰਹਿ ਗਿਆ । ਉਹ ਜਾਣਦਾ ਸੀ ਕਿ 
ਕੋਈ ਵੀ ਗ਼ੈਰ-ਕਾਨੂੰਨੀ ਕਦਮ ਉਠਾਣਾ, ਉਨ੍ਹਾਂ ਲਈ ਸਾਧਾਰਣ ਜਿਹੀ ਗੱਲ ਸੀ, ਪਰ 
ਉਸ ਹੱਦ ਤੱਕ ਹੀ ਜਿਸ ਨਾਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪੁਜੇ । 
ਅਜਿਹਾ ਉਹ ਵਰ੍ਹਿਆਂ ਤ ਕਰਦੇ ਆਏ ਸਨ । ਇਨ੍ਹਾਂ ਗੱਲਾਂ ਵਿਚ ਉਨ੍ਹਾਂ ਦਾ ਦਿਮਾਗ਼ 
ਬਹੁਤ ਤੇਜ਼ੀ ਨਾਲ ਚਲਦਾ ਸੀ ਅਤੇ ਆਪਣੇ ਬਚਾਓ ਦਾ ਰਸਤਾ ਸਦਾ ਲੱਭ ਲਿਆ 
ਕਰਦੇ ਸਨ । ਪਰ ਇਸ ਵਾਰ ਫਸ ਗਏ । ਫਸ ਜਾਣ ਦੇ ਬਾਅਦ ਬਾਹਰ ਨਿਕਲਣ 
ਵਿਚ ਉਨ੍ਹਾਂ ਨੂੰ ਕੋਈ ਖ਼ਾਸ ਮੁਸ਼ਕਲ ਨਹੀਂ ਹੋਈ । ਇਕ ਮਹੀਨਾ ਬਾਅਦ ਹੀ ਉਹ 
ਜੇਲ੍ਹ ਤੋ ਬਾਹਰ ਆ ਗਏ । ਪਰ ਇਸ ਘਟਨਾ ਨਾਲ ਉਸ ਇਕ ਮਹੀਨੇ ਦੇ ਦੌਰਾਨ 
ਉਸ ਵਿਚ ਇਕ ਬਹੁਤ ਵੱਡੀ ਤਬਦੀਲੀ ਆ ਗਈ । ਉਸ ਨੇ ਆਪਣੇ ਆਪ ਨੂੰ 
ਵਰ੍ਹਿਆਂ ਤੋਂ ਬਣੇ ਹੋਏ ਮੱਕੜੀ ਦੇ ਜਾਲੇ ਤ` ਆਜ਼ਾਦ ਕਰ ਲਿਆ, ਸਾਰੇ ਬੋਧਨ ਇਕ 
ਇਕ ਕਰਕੇ ਤੋੜ ਦਿੱਤੇ । ਜਿਸ ਸ਼ਾਮ ਨੂੰ ਜੋਲ੍ਹ ਤ` ਛੁੱਟ ਕੇ ਅਚਾਨਕ ਉਹ ਘਰ ਮੁੜੇ ਤਾਂ 
ਉਨ੍ਹਾਂ ਦੇ ਮੁਸਕਰਾਂਦੇ ਹੋਏ ਚਿਹਰੇ ਅਤੇ ਸਹਿਜ ਵਰਤਾਓ ਨੂੰ ਵੇਖ ਕੇ ਕੋਈ ਨਹੀ ਕਹਿ 
ਸਕਦਾ ਸੀ ਕਿ ਉਹ ਜੇਲ੍ਹ ਤ` ਬਾਹਰ ਆਏ ਹੋਣ । ਉਸ ਨੂੰ ਇਹ ਜਾਣ ਕੇ ਖੁਸ਼ੀ ਹੋਈ 
ਕਿ ਉਹ ਪਹਿਲਾਂ ਤ` ਹੀ ਇਸ ਘਰ ਵਿਚ, ਇਸ ਸ਼ਹਿਰ ਵਿਚ ਨਾ ਰਹਿਣ ਦਾ ਫੈਸਲਾ 
ਕਰ ਚੁੱਕਾ ਸੀ । 

ਉਸ ਦੇ ਬੈਗ ਅਤੇ ਉਸ ਦੇ ਚਿਹਰੇ ਤੇ ਇਕ ਨਜ਼ਰ ਮਾਰਦਿਆਂ ਹੀ ਉਹ ਉਸ ਦਾ 
ਉਦੇਸ਼ ਸਮਝ ਗਏਂ । ਉਨ੍ਹਾਂ ਨੂੰ ਇਕ ਡੂਘੀ ਸੱਟ-ਜਿਹੀ ਲੱਗੀ, ਜੋ ਗ੍ਰਿਫ਼ਤਾਰ ਹੋਣ ਤੇ 
ਵੀ ਨਹੀ ਲੱਗੀ ਸੀ । ਇਸ ਦੀ ਉਨ੍ਹਾਂ ਨੇ ਕਲਪਨਾ ਤੱਕ ਨਹੀ ਕੀਤੀ ਸੀ । ਪਰ ਕੁਝ 
ਹੀ ਦੇਰ ਵਿਚ ਆਪਣੇ ਆਪ ਨੂੰ ਸੈਭਾਲ ਲਿਆ । ਭਾਵੁਕ ਹੋਣਾ ਉਨ੍ਹਾਂ ਦੇ ਸੁਭਾਅ ਵਿਚ 
ਸੀ ਵੀ ਨਹੀਂ । 

ਉਸ ਨੇ ਆਪਣਾ ਬੈਗ ਚੁੱਕ ਕੇ ਮੌਢੇ ਤੇ ਲਟਕਾ ਲਿਆ, “ਮੈਂ` ਜਾ ਰਿਹਾ ਹਾਂ.. 
ਬੜੀ ਮੁਸ਼ਕਲ ਨਾਲ ਉਸ ਦੇ ਮੂੰਹ ਵਿਚੋਂ ਇਹ ਸ਼ਬਦ ਨਿਕਲ ਸਕੇ । 


ਬੈਗ ਵੱਲ ਇਸ਼ਾਰਾ ਕਰਦਿਆਂ ਉਹ ਬੋਲੇ, "ਬਸ ਇਹੀ ਲਿਜਾ ਰਿਹਾ ਹੈ” 7" 


74 ਸਸਕਾਲੀਨ ਹਿੰਦੀ ਕਹਾਣੀਅ? 


“ਮੋਰਾ ਇਸ ਘਰ ਵਿਚ ਹੈ ਹੀ ਕੀ ? ਸਭ ਤੁਹਾਡਾ ਹੈ ।' ਉਹ ਬੋਲਿਆ, ''ਸੋਰਾ 
ਜੋ ਸਮਾਨ ਬੇਕਾਰ ਦਾ ਲੱਗੇ, ਉਹ ਕਬਾੜੀ ਨੂੰ ਦੇ ਢੇਣਾ । ` 

ਉਨ੍ਹਾਂ ਨੇ ਹੌਲੀ ਜਿਹੀਂ ਆਵਾਜ਼ ਵਿਚ ਪੁੱਛਿਆ, “ਕੁਝ ਰੁਪਿਆਂ ਦੀ ਲੋੜ 
ਹੋਵੇ... 

''ਰੁਪਏ...'' ਉਹ ਚੌਕਿਆਂ । ਉਸ ਨੂੰ ਲੱਗ ਰਿਹਾ ਸੀ ਜੇ ਉਹ ਬਹੁਤ ਦੇਰ 
ਤੱਕ ਰੁਕਿਆ ਰਿਹਾ ਤਾਂ ਆਪਣੇ ਉਪਰ ਕਾ ਨਹੀ” ਰੱਖ ਸਕੇਗਾ ॥ ਉਹ ਬੋਲਿਆ, 
''ਹਣ ਮੇਰੇ ਕੌਲ...।'' 

ਅਤੇ ਉਹ ਜਲਦੀ-ਜਲਦੀ ਪੌੜੀਆਂ ਉਤਰਣ ਲੱਗਾ । ਹੇਠਾਂ ਸੜਕ ਤੇ ਆ ਕੇ 
ਇਕ ਵਾਰ ਉਂਪਰ ਵੱਲ ਬਹੁਤ ਸੋਨੀ ਨਜ਼ਰ ਨਾਲ ਵੇਖਿਆ, ਖਰ ਕੁਝ ਵਿਖਾਈ ਨਾ 
ਦਿੱਤਾ 1 ਕਮਰੇ ਦੀ ਬੈਦ ਬਾਰੀ ਦੇ ਸ਼ੀਸ਼ੇ ਦੇ ਸਾਹਮਣੇ ਉਨ੍ਹਾਂ ਦੀ ਧੈਧਲੀ ਜਿਹੀ ਸੂਰਤ 
ਵਿਖਾਈ ਦਿੱਤੀ । ਉਹ ਉਸ ਦੇ ਵੱਲ ਹੀ ਵੇਖ ਰਹੇ ਸਨ । ਉਹ ਤੇਜ਼ ਕਦਮਾਂ ਨਾਲ 
ਅੱਗੇ ਵੱਧ ਗਿਆ । 

ਪਲੇਟਫਾਰਮ ਦੇ ਇਕ ਸਿਰੇ ਤੇ ਭੀੜ ਤ” ਦੂਰ ਇਕ ਬੈਚ ਤੇ ਬੈਠਿਆਂ-ਬੈਠਿਆਂ 
ਉਹ ਗੱਡੀਆਂ ਦਾ ਆਣਾ ਜਾਣਾ; ਯਾਤਰੀਆਂ ਦਾ ਚੜ੍ਹਨਾ ਉਤਰਨਾ ਵੇਖਦਾ ਰਿਹਾ । 
ਉਸ ਨੂੰ ਲੱਗਾਂ ਜਿਵੇ' ਉਨ੍ਹਾਂ ਸਾਰਿਆਂ ਲੌਕਾਂ ਨੂੰ, ਗੱਡੀਆਂ ਨੂੰ ਇਕ ਨਿਸਚਿਤ ਦਿਸ਼ਾ, 
ਨਿਸ਼ਚਿਤ ਥਾਵਾਂ ਤੇ ਪਹੋਚਣ ਦੀ ਜਲਦੀ ਹੋਵੇ । ਬਿਨਾਂ ਉਦੇਸ਼ ਕੋਈ ਯਾਤਰਾ ਨਹੀ` 
ਕਰ ਰਿਹਾ ਸੀ । ਅਤੇ ਉਂਹ ਕਿਸੇ ਅਨਿਸ਼ਚਿਤ ਦਿਸ਼ਾ ਵਿਚ ਅੱਗੇ ਵੱਧਣ ਦਾ 
ਇੰਤਜ਼ਾਰ ਕਰ ਰਿਹਾ ਹੈ । ਇਕ ਸਮੇਂ ਤੱਕ ਇਸੋਂ ਸ਼ਹਿਰ ਵਿਚ ਉਸੇ ਇਕ ਘਰ ਵਿਚ 
ਰਹਿਣਾ ਕੀ ਇਕ ਗ਼ਲਤੀ ਸੀ ? ਕੋਈਂ ਅਜਿਹੀ ਵੀਂਰਾਨ ਜਗ੍ਹਾ ਹੁਦੀ ਜਿਥੇ ਨਾ ਰੇਲ 
ਗੱਡੀ ਨਾ ਬੱਸ ਹੁਦੀ ਤਾਂ ਬਿਨਾਂ ਕਿਸੇ ਸੰਕੋਚ ਦੇ ਮੌਢੇ ਤੇ ਬੈਗ ਲਟਕਾ ਕੇ ਸੜਕ ਤੇ 
ਪੈਦਲ ਚੱਲ ਪੈਦਾ, ਪਰ ਇਥੇ ਤਾਂ ਕਿਸੇ ਖਾਸ ਸ਼ਹਿਰ ਦਾ ਟਿਕਟ ਖਰੀਦਣਾ, ਗੱਡੀ 
ਦਾ ਸਮਾਂ ਸਭ ਜ਼ਰੂਰੀ ਸਨ । 

ਉੱਸ ਦੇ ਦਿਲ ਦੇ ਕਿਸੇ ਕੌਨੇ ਵਿਚ ਇਹ ਧੁਦਲੀ ਜਿਹੀ ਉਮੀਦ ਸੀ ਕਿ ਸ਼ਾਇਦ 
ਪਿਤਾ ਉਸ ਨੂੰ ਘਰ ਵਾਪਸ ਲਿਜਾਣ ਲਈ ਆਉਣ । ਤਾਂ ਉਹ ਇਨਕਾਰ ਨਹੀ” ਕਰ 
ਸਕਦਾ ਸੀ । ਉਸ ਦੀ ਨਜ਼ਰ ਪਲੌਟਫਾਰਮ ਤੋ ਉੱਤਰਦੀਆਂ ਪੋੜੀਆਂ ਤੈ ਕਈ ਵਾਰ 
ਜਾ ਟਿਕੀ ਸੀ, ਪਰ ਉਸ ਨੂੰ ਨਿਰਾਸ਼ ਹੀ ਰੋਣਾ ਪਿਆਂ । ਘਰ ਵਾਪਸ ਮੁੜਨ ਦਾ 
ਆਖਰੀ ਪਲ ਵੀ ਹੌਲ) ਹੌਲੀ ਬੀਤ ਗਿਆ । 

ਸਵੇਰੇ ਉਸ ਦੀਆਂ ਅੱਖਾਂ ਜਲਦੀ ਹੀ ਖੁਲ੍ਹ ਗਈਆਂ ਅਤੇ ਉਹ ਹੜਬੜਾ ਕੇ ਉੱਠ 
ਬੈਠਾ । ਪਲ ਭਰ ਵਿਚ ਰਾਤ ਦੀ ਘਟਨਾ ਯਾਦ ਆ ਗਈ ਅਤੇ ਉਸ ਦੀ ਨਜ਼ਰ 
ਚਾਰਪਾਈ ਤੇ ਜਾ ਟਿਕੀ । ਉਹ ਸੌ ਰਹੇ ਸਨ । ਉਸ ਨੂੰ ਅਚਾਨਕ ਹੀ ਯਾਦ ਆਇਆ 
ਕਿ ਦੇਰ ਤੱਕ ਸੁੱਤਿਆਂ ਰਹਿਣ ਦੀ ਉਨ੍ਹਾਂ ਦੀ ਪੁਰਾਣੀ ਆਦਤ ਹੈ । ਕਿਤਨੀਆਂ ਹੀ 
ਛੋਟੀਆਂ-ਛੋਟੀਆਂ ਬੇਲੌਂੜੀਆਂ ਜਿਹੀਆਂ ਗੱਲਾਂ ਹਾਲਾਤ ਬਦਲਣ ਦੇ ਨਾਲ-ਨਾਲ 
_ ਭੁੱਲਾਵਿਆਂ ਦੀਆਂ ਪਰਤਾਂ ਵਿਚ ਗੁਆਚ ਜਾਂਦੀਆਂ ਹਨ, ਪਰ ਮੌਕਾ ਆਉਂਣ ਤੇ ਤੁ ਰਤ 
ਇਕ ਦੇ ਬਾਅਦ ਇਕ ਸਾਹਮਣੇ ਆਉਣ ਲੱਗਦੀਆਂ ਹਨ । 


'ਦੀਮੈਕ 5 


ਰਾਤ ਨੂੰ ਨੀਂਦਰ ਵਿਚ ਵੀ ਇਕ ਬੇਚੈਨੀ, ਘਬਰਾਹਟ ਅਤੇ ਡਰ ਜਿਹਾ ਬਣਿਆ 
ਰਿਹਾ, ਜਿਸ ਕਾਰਣ ਉਸ ਦਾ 'ਸਿਰ ਭਾਰੀ ਜਿਹਾ ਹੋ ਰਿਹਾ ਸੀ । ਇਕ ਪਿਆਲੀ 
ਚਾਹ ਪੀਣ ਦੀ ਇੱਛਾ ਬਹੁਤ ਤੇਜ਼ ਸੀ। ਉਹ ਦੱਬੇ ਪੈਰ ਦੁੱਧ ਦਾ ਭਾਂਡਾ ਲੈ ਕੇ 
ਬਾਹਰ ਆ ਗਿਆ, ਖਰ ਜਦੋ' ਉਰ ਦੱਧ ਲੈ ਕੇ ਘਰ ਮੁੜਿਆ ਤਾਂ ਉਹ ਜਾਗ ਚੁੱਕੇ 
ਸਨ, ਖਰ ਚਾਰਪਾਈ ਤੇ ਹੀ ਲੋਟੇ ਹੋਏ ਸਨ ਅਤੇ ਖੁਲ੍ਹੀਆਂ ਅੱਖਾਂ ਨਾਲ ਕਮਰੇ ਦੀ ਛੱਤ 
ਵੱਲ ਤੁੱਕ ਰਰੇ ਸਨ, ਜਿਬੇ ਜਾਲੇ ਬਣ ਗਏ ਸਨ ਅਤੇ ਸੀਮਿੰਟ ਦੇ ਚਕਤੇ ਉੱਭਰ 
ਆਏ ਸਨ 4 

ਉਹ ਢੁੱਪਚਾਪ ਸਟੋਵ ਬਾਲਣ ਲੱਗਾ । ਚਾਹ ਦਾ ਇਕ ਪਿਆਲਾ ਚਾਰਪਾਈ ਦੇ 
ਕੌਲ ਕਰਸੀ ਤੇ ਰੱਖ ਦਿੱਤਾ ਅਤੇ ਆਪ੫ ਦਰੀ ਤੇ ਬੋਠ ਕੇ ਸ਼ੀਸ਼ੇ ਦੇ ਗਲਾਸ ਵਿਚ ਚਾਹ 
ਪੀਣ ਲੱਗਾ । ਉਹ ਇਕ ਲੋਮਾ ਜਿਹਾ ਸਾਹ ਬਿੱਚ ਕੇ ਚਾਰਪਾਈ ਤੇ ਬੈਠ ਗਏ, ਪਰ 
ਧਿਆਨ ਜਿਥੇ ਸੀ, ਉਥੇ ਹੀ ਡੁੱਬਿਆ ਰਿਹਾ । ਰਾਤ ਦੀ ਅਚਾਨਕ ਘਟਨਾ ਸਵੇਰ ਦੀ 
ਰੌਸ਼ਨੀ ਵਿਚ ਉਤਨੀ ਡਰਾਵਣ) ਨਹੀ` ਲੱਗ ਰਹੀ ਸੀ, ਜਿਵੇ ਕਿ ਉਸ ਨੇ ਸੋਚਿਆ 
ਸੀ । ਰਾਤ ਨੂੰ ਉਨ੍ਹਾਂ ਦੀਆਂ ਅੱਖਾਂ ਵਿਚ ਉਸ ਦੇ ਬਾਰੇ ਵਿਚ ਜਾਣਨ ਦੀ ਜਿਸ 
ਉਤਤਕਤਾ ਅਤੇ ਦਿਲਚਸਪੀ ਦਾ ਅਹਿਸਾਸ ਮਿਲਿਆ ਸੀ, ਸਵੇਰੇ ਉੱਸ ਦੇ ਬਦਲੋ 
ਉਦਾਸੀਨਤਾ ਜਿਹੀ ਝਲਕ ਰਹੀ ਸੀ, ਪਰ ਸ਼ਾਇਦ ਇਹ ਉਨ੍ਹਾਂ ਦਾ ਦਿਖਾਵਾ ਹੀ 
ਹੋਵੇ, ਉਨ੍ਹਾਂ ਦੇ ਬਾਰੇ ਵਿਚ ਨਿਸ਼ਚਿਤ ਰੂਪ ਵਿਚ ਕੁਝ ਵੀ ਅਨੁਮਾਨ ਲਾਉਣਾ ਸੰਭਵ 
ਨਹੀ” ਸੀ । 

'ਮੈ` ਆਪਣੇ ਲਈ ਰੋਟੀ ਪਕਾ ਕੇ ਦਫ਼ਤਰ ਲੈ ਜਾਂਦਾ ਹਾਂ । ਕੀ ਤੁਹਾਡੇ ਲਈ 
ਬਣਾ ਦੇਵਾਂ ?'' 

ਉਹ ਚੌ'ਕੇ, "ਕੀ ਪੁਛਿਐ ਤੂੰ ? ਮੈ ਸੁਣਿਆ ਨਹੀਂ,.. 

ਇਸ ਵਾਰ ਉਹ ਚੌ`ਕਿਆ, ਤੁਹਾਡੇ ਲਈ ਰੋਟੀ ਬਣਾ ਦੇਵਾਂ $'' 

"ਬਣਾ ਦੋ...ਨਹੀਂ` ਤਾਂ ਮੈਂ ਆਪਣੀ ਬਣਾ ਸਕਦਾ ਹਾਂ । 

ਉਹ ਸਮਝ ਗਿਮਾ ਕਿ ਉਹ ਉਸ ਦਾ ਇਹ ਅਹਿਸਾਨ ਸਵੀਕਾਰ ਕਰਨ ਦੇ 
ਲਈ ਤਿਆਰ ਨਹੀ` ਹਨ । ਉਹ ਇਹ ਵੀ ਆਖ ਸਕਦੇ ਹਨ ਕਿ ਉਹ ਬਾਜ਼ਾਰ ਜਾਕੇ 
ਖਾ ਲੈਣਗੇ । 

ਅਚਾਨਕ ਬਾਰੀ ਵਿਚੋਂ ਆਉਦੀ ਸੂਰਜ ਦੀ ਰੌਸ਼ਨੀ ਵਿਚ ਪਿਤਾ ਦੇ ਚਿਹਰੇ ਦੀ 
ਇਕ ਝਲਕ ਵੇਖਦਿਆਂ ਹੀ ਉਹ ਹੈਰਾਨੀ ਵਿਚ ਡੁੱਬ ਗਿਆ । ਉਹ ਸੜਕ ਤੇ ਉਨ੍ਹਾਂ ਨੂੰ 
ਵੇਖਦਾ ਤਾਂ ਸ਼ਾਇਦ ਪਛਾਣ ਵੀ ਨਾ ਸਕਦਾ । ਉਹ ਕੇਵਲ ਬਹੁਤ ਬੁੱਢੇ, ਬਹੁਤ 
ਕਮਜ਼ੋਰ, ਬਹੁਤ ਦਲਿੱਦਰ ਹੀ ਨਹੀ” ਹੋ ਗੇ ਸਨ, ਸਗੋ ਉਨ੍ਹਾਂ ਦੀ ਨਜ਼ਰ ਵਿਚ, 
ਉਨ੍ਹਾਂ ਦੇ ਚਿਹਰੇ ਤੇ ਇਕ ਕਮਜੋਰੀ ਜਿਹੀ ਆ ਗਈ, ਸੀ । ਇਸ ਤੌ" ਪਹਿਲਾਂ ਵੀ ਸਮੇ” 
ਦੇ ਨਾਲ ਨਾਲ ਅਤੇ ਕਈ ਦੁਰਘਟਨਾਵਾਂ ਦੇ ਬਾਅਦ ਉਨ੍ਹਾਂ ਵਿਚ ਕਈ ਤਬਦੀਲੀਆਂ 
ਹੁਦੀਆਂ ਵੇਖੀਆਂ ਸਨ, ਪਰ ਕਿਧਰੇ ਅੰਦਰ ਕੁਝ ਸੀ ਜੋ ਕਦੀ ਨਹੀ` ਬਦਲਿਆ...ਨਾ 
ਮਾਂ ਦੀ ਮੌਤ ਦੇ ਬਾਅਦ, ਨਾ ਜੇਲ੍ਹ ਜਾਣ ਤੇ, ਨਾ ਉਸ ਦੇ ਘਰ ਛੱਡਣ ਸਮੇੱ'...ਉਹ 
ਬਹੁਤ ਧਿਆਨ ਨਾਲ ਉਨ੍ਹਾਂ ਵੈੱਲੋ ਵੇਖ ਰਿਹਾ ਸੀ । ਉਹ ਜਾਣਨ' ਚਾਹੁਂਦਾ ਸੀ ਕਿ 


76 ਸਮਕਾਲੀਨ ਹਿੰਦੀ ਕਹਾਣੀਆਂ 


ਇਹ ਕਿਧਰੇ ਉਸ ਦਾ ਭਰਮ ਹੀ ਤਾਂ ਨਹੀ” । 

ਘੜੀ ਡੇ ਨਜ਼ਰ ਪੈਂਦਿਆਂ ਹੀ ਉਹ ਤੁਰਤ ਉੱਠ ਖਲੌਤਾ । ਦਫ਼ਤਰ ਜਾਣ ਤ` 
ਪਹਿਲਾਂ ਅਜੇ ਘਰ ਦੇ ਕਿੰਨੇ ਹੀ ਕੰਮ ਨਿਪਟਾਣੇ ਸਨ । 

ਕਮਰੇ ਦੇ ਇਕ ਕੌਨੇ ਵਿਚ ਹੀ ਖਾਣ ਦਾ ਸਮਾਨ ਅਤੇ ਭਾਂਡੇ ਆਦਿ ਰੱਖੋ ਸਨ ॥ 
ਟੋਕਰੀ ਵਿਚ ਪਏ ਆਲੂ ਛਿਲ ਕੇ ਉਸ ਨੇ ਇਕ ਪਤੀਲੇ ਵਿਚ ਸਟੋਵ ਤੋਂ ਚੜ੍ਹਾ 
ਦਿੱਤੇ । ਫਿਰ ਥਾਲੀ ਵਿਚ ਆਟਾ ਕੱਢ ਕੇ ਗੁਨ੍ਹਣ ਲੱਗਾ, ਜਿਸ ਨਾਲ ਆਲੂ ਪੱਕ 
ਜਾਣ ਤੇ ਰੋਣੀ ਪਕਾ ਸਕੇ । ਇਸ ਦੌਰਾਨ ਨਲਕੇ ਦੇ ਹੇਠਾਂ ਬੈਠ ਕੇ ਇਸ਼ਨਾਨ ਵੀ 
ਕਰ ਆਇਆ । 

ਉਹ ਬੀੜੀ ਦੇ ਕੱਸ਼ ਖਿੱਚਦੇ ਰਹੇ ਅਤੇ ਚਾਰਪਾਈ ਤੋ ਬੈਠੇ ਬੈਠੇ ਮੋਰੀਆਂ ਚੋ” 
ਉਸ ਦੇ ਸਾਰੇ ਕੌਮਾਂ ਨੂੰ ਬਹੁਤ ਦਿਲਚਸਪੀ ਨਾਲ ਵੇਖਦੇ ਰਹੇ 1 ਉਸ ਦੇ ਛੱਤ ਤੇ ਜਾਣ 
ਦੇ ਬਾਅਦ ਅਚਾਨਕ ਹੀ ਉਹ ਬੜਬੁੜਾਣ ਲੱਗੇ । ਇਹ ਵੀ ਉਨ੍ਹਾਂ ਦੀ ਪੁਰਾਣ] 
ਆਦਤ ਸੀ । 

"ਕੀ ਤੁਸੀ ਮੈਨੂੰ ਕੁਝ ਕਹਿ ਰਹੇ ਸੀ ?'' 

'ਨਹੀਂ, ਕੁਝ ਕਹਿਣ ਨਾਲ ਕੀ ਬਣ ਜਾਏਗਾ $ 

ਉਹ ਖਿੱਝ ਭਰੀ ਆਵਾਜ਼ ਵਿਚ ਬੋਲੇ, ''ਸਟੇਸ਼ਨ ਤੋਂ ਆਉਦੇ ਵਕਤ ਹੀ ਸ਼ਹਿਰ 
ਦਾ ਪਤਾ ਲੱਗ ਗਿਆ ਸੀ । ਮੈ ਕਮਰੇ ਵਿਚ ਹੀ ਆਰਾਮ ਕਰਾਂਗਾ...'` ਫਿਰ 
ਪੁੱਛਿਆ, "ਕੀ ਅਖ਼ਬਾਰ ਅਜੇ ਤੱਕ ਨਹੀ ਆਇਆ 7. 

ਉਹ ਮੁਸਕਰਾਣ ਲੱਗਾ, ''ਮੈੱ` ਅਖ਼ਬਾਰ ਨਹੀ` ਖਰੀਦਦਾ । ਦਫ਼ਤਰ ਵਿਚੋ” ਰੀ 
ਕਿਸੇ ਦੋਸਤ ਤੋ` ਲੈ ਕੇ ਖੜ੍ਹ ਲੈਦਾ ਹਾਂ । ਸ਼ਾਮ ਨੂੰ ਤੁਹਾਡੇ ਲਈ ਲੌ ਆਵਾਂਗਾ [ 

''ਅਖ਼ਬਾਰ ਕੋਈ ਸ਼ਾਮ ਨੂੰ ਪੜ੍ਹਨ ਦੀ ਚੀਜ਼ ਹੁੰਦੀ ਹੈ । ਤੂੰ ਕਸ਼ਟ ਨਾਂ ਕਰੀ ।'” 

ਉਸ ਨੂੰ ਇਹ ਜਾਣ ਕੇ ਤਸੱਲੀ ਹੋਈ ਕਿ ਉਨ੍ਹਾਂ ਨੂੰ ਘਰ ਦੀ ਅਸਲੀਅਤ ਦਾ 
ਹੌਲੋ-ਹੌਲੇ ਅਹਿਸਾਸ ਹੈਦਾ ਜਾ ਰਿਹਾ ਹੈ । 

ਕੌਮ ਨਿਪਟਾ ਕੇ ਜਲਦੀ ਹੀ ਉਹ ਘਰ ਤ ਬਾਹਰ ਨਿਕਲ ਜਾਣਾ ਚਾਹੰਦਾ ਸੀ, 
ਭਾਵੇਂ ਉਸ ਦੇ ਦਫ਼ਤਰ ਦਾ ਵਕਤ ਅਜੇ ਨਹੀਂ ਹੋਇਆ ਸੀ । ਕਮਰੇ ਦੇ ਸਾਹਮਣੇ 
ਚਾਰਪਾਈ ਤੇ ਉਨ੍ਹਾਂ ਨੂੰ ਬੈਠਿਆਂ ਵੇਖ ਕੇ ਉਸ ਨੂੰ ਆਪਣਾ ਸਨ ਘੁਟਦਾ ਜਿਹਾ ਜਾਪ 
ਰਿਹਾ ਸੀ । ਉਸ ਨੂੰ ਜਾਪ ਰਿਹਾ ਸੀ ਕਿ ਜੇ ਉਹ ਕੁਝ ਹੌਰ ਦੇਰ ਉਨ੍ਹਾਂ ਦੇ ਸਾਹਮਣੇ 
ਰਿਹਾ ਤਾਂ ਉਸ ਦੇ ਮੂੰਹ ਤੋਂ` ਸਾਲਾਂ ਬੱਧੀ ਜਮ੍ਹਾਂ ਹੋਈ ਕਾਈ ਵਿਚੋਂ ਕੋਈ ਅਜਿਹੀ 
ਗੱਲ ਨਿਕਲ ਜਾਏਗੀ, ਜੋ ਉਨ੍ਹਾਂ ਨੂੰ ਚੁਭੇਗੀ ਅਤੇ ਬਾਅਦ ਵਿਚ ਉਸ ਨੂੰ ਪਸ਼ਚਾਤਾਪ 
ਹੀ ਹੋਏਗਾ । 

ਸਾਰਾ ਦਿਨ ਦਫ਼ਤਰ ਵਿਚ ਆਪਣੀ ਮੇਜ਼ ਦੇ ਸਾਹਮਣੇ ਬੈਠਿਆਂ-ਬੈਠਿਆਂ ਉਸ ਦੀ 
ਆਪਣੀ ਜ਼ਿੰਦਗੀ ਦੇ ਪਿਛਲੋ ਤੀਹ ਵਰ੍ਹਿਆਂ ਦਾ ਇਤਿਹਾਸ ਬਹੁਤ ਬ-ਤਰਤੀਬਵਾਰ 
ਢੋਗ ਨਾਲ ਕਦੀ ਅੱਗੋ ਕਦੀ ਪਿੱਛੇ ਇਕ ਘੇਰੇ ਵਿਚ ਹੀ ਉਸ ਦੇ ਸਾਹਮਣੇ ਘੁੰਮਦਾ 
ਰਿਹਾ । ਸ਼ਾਮ ਨੂੰ ਘਰ ਮੁੜਨ ਦੇ ਵਿਚਾਰ ਨਾਲ ਦਿਲ ਵਿਚ ਇਕ ਦਹਿਸ਼ਤ ਜਿਹੀ 
ਉਭਰਨ ਲੱਗੀ । ਕੀ ਗੱਲਾਂ ਕਰਨ ਆਏ ਹਨ ? ਅਤੇ ਕਿਉ” ? ਕੀਂ ਲੋੜ ਆ ਪਈ ? 


ਦੀਮਕ 77 


ਕੀ ਕੁਝ ਪੈਸੇ ਮੰਗਣ ਦੇ ਇਰਾਦੇ ਨਾਲ ਆਏ ਹਨ ? ਇਤਨਾ ਉਸ ਨੇ ਸੁਣ ਰਖਿਆ 
ਸੀ ਕਿ ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਆਉਣ ਤੌ ਬਾਅਦ ਆਪਣੇ ਸਾਰੇਂ ਵਪਾਰ ਬਦ 
ਕਰ ਦਿੱਤੇ ਹਨ । 

ਉਸ ਕੌਲ ਮਹੀਨੇ ਦੀ ਤਨਖਾਹ ਤੋਂ" ਵੱਧ ਰੁਪਏ ਨਹੀਂ` ਬਚੇ ਸਨ । ਦੁੱਧ ਵਧਾਣਾ 
ਪਏਗਾ । ਉਹ ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾਂ ਦੁੱਧ ਪੀੱਦੇ ਹਨ ਜਾਂ ਘੱਟ ਤੇ” ਘੱਟ 
ਪਹਿਲਾਂ ਤਾਂ ਪੀਂਦੇ ਸਨ । ਘਿਓ, ਆਟਾ, ਚਾਵਲ, ਦਾਲਾਂ,..ਸਭ ਹੋਰ ਖਰੀਦਣੀਆਂ 
ਪੈਣਗੀਆਂ । ਪਰ ਦੂਜੇ ਹੀ ਪਲ ਆਪਣੇ ਉਪਰ ਹੀ ਗੁੱਸਾ ਆਣ ਲੱਗਾ, ਉਨ੍ਹਾਂ ਦੀ 

ਮਹਿਮਾਨ ਨਿਵਾਜ਼ੀ ਕਰਨ ਦੇ ਲਈ ਉਹ ਆਪਣੇ ਆਪ ਨੂੰ ਕਸ਼ਟ ਕਿਉਂ ਦੇਵੇਂ । ਫਿਰ 

ਵੀ ਸ਼ਾਮ ਹੁੰਦਿਆਂ-ਹੁੰਦਿਆਂ ਉਸ ਨੇ ਆਪਣੇ ਦੋ ਸਬ ਤੱ ਦਸ-ਦਸ ਰੁਪਏ ਉਧਾਰ 
ਲੈ ਲਏ ਸਨ । 

ਕਿਧਰੇ ਉਸ ਦੇ ਦਿਲ ਵਿਚ ਇਹ ਭਾਵਨਾ ਵੀ ਸੀ ਕਿ ਪਿਤਾ ਉਸ ਦੀ ਹਾਲਤ 
ਤੱ ਇਹ ਅਨਮਾਨ ਲਾ ਸਕਣ ਕਿ ਉਹ ਚੋਗਾ ਖਾਂਦਾ ਪੀ'ਦਾ ਵਿਅਕਤੀ ਹੈ, ਜਿਸ ਨੂੰ 
ਕਦੀ ਦੂਸਰਿਆਂ ਦੇ ਅੱਗੇ ਹੱਥ ਫੇਲਾਣ ਦੀ ਲੌੜ ਨਹੀਂ ਪੈਦੀ । ਜੇ ਉਨ੍ਹਾਂ ਦੇ ਆਉਣ 
ਦੀ ਇਤਲਾਹ ਪਹਿਲਾਂ ਮਿਲ ਜਾਂਦੀ ਤਾਂ ਉਹ ਕਮਰੇ ਦੀ, ਆਪਣੇ ਕੱਪੜਿਆਂ ਦੀ, 
ਖਾਣ ਪੀਣ ਦੀਆਂ ਚੀਜ਼ਾਂ ਦੀ ਹਾਲਤ ਵਿਚ ਕੁਝ ਸੁਧਾਰ ਕਰ ਦਿੰਦਾ । 

ਉਨ੍ਹਾਂ ਨੂੰ ਵੇਖਦਿਆਂ ਹੀ ਇਸ ਤਰ੍ਹਾਂ ਲੱਗਾ ਜਿਵੇ ਉਸ ਦੀ ਗ਼ੈਰ-ਹਾਜ਼ਰੀ ਵਿਚ 
ਉਹ ਬਹੁਤ ਸੁਭਾਵਕ ਜਿਹੇ ਬਣ ਗਏ ਹੋਣ । ਨਾ ਚਿਹਰੇ ਤੇ ਰਾਤ ਵਾਲੀ ਉਦਾਸੀਨਤਾ 
ਸੀ, ਨਾ ਉਦਾਸੀ । ਨਵਾਂ ਕੁੜਤਾ ਅਤੇ ਪਜਾਮਾ ਪਾਈ, ਸਿਰ ਤੇ ਤੇਲ ਲਾ ਕੇ ਕੌਘੇ 
ਨਾਲ ਸੰਵਾਰੇ ਹੋਏ ਉਨ੍ਹਾਂ ਦੇ ਵਾਲ, ਉਹ ਰਾਤ ਨਾਲੋਂ" ਵੱਧ ਭੇਤ ਭਰੇ ਜਾਪੇ । ਉਨ੍ਹਾਂ ਨੂ 
ਛੱਤ ਤੇ ਟਹਿਲਦਿਆਂ ਹੋਇਆਂ ਉਸ ਨੇ ਬਸ ਤੋਂ ਉਤਰ ਕੇ ਸੜਕ ਤੋ ਹੀ ਵੇਖ ਲਿਆ 
ਸੀ ਅਤੇ ਉਸੇ ਪਲ ਤੋ ਉਸ ਦੀ ਘਬਰਾਹਟ ਵੱਧ ਗਈ ਸੀ । ਉਨ੍ਹਾਂ ਦਾ ਸਾਹਮਣਾ 
ਕਰਨ ਦਾ ਪਲ ਨੇੜੋ ਆ ਗਿਆ ਸੀ, ਜਿਸ ਤੋ ਉਹ ਦਿਨ ਵਿਚ ਕਈ ਵਾਰ ਭੰੰ-ਭੀਤ 
ਹੋ ਉੱਠਿਆ ਸੀ । 

ਉਸ ਦੇ ਕੌਲ ਆਉਣ ਤੇ ਉਹ ਬਹੁਤ ਸਹਿਜ ਰੂਪ ਨਾਲ ਮੁਸਕਰਾਣ ਲੱ ਗੇਂ, 
“ਬਹੁਤ ਦੇਰ ਨਾਲ ਮੁੜਦਾ ਹੈ” 7 

ਬਾਜ਼ਾਰ ਤੋਂ ਖਰੀਦਿਆ ਹੋਇਆ ਸਮਾਨ ਥੈਲੇ ਵਿਚੋਂ ਕੱਢ ਕੇ ਉਹ ਇਕ ਕੌਨੇ 
ਵਿਚ ਚੁੱਪਚਾਪ ਰੱਖਣ ਲੱਗਾ । ਉਹ ਛੱਤ ਤੋਂ ਦਰਵਾਜ਼ੇ ਤੇ ਖਲੌਤੇ ਉਸ ਨੂੰ ਵੇਖਦੇ ਰਹੇ । 

''ਤੂ ਆਪਣੇ ਵਾਸਤੇ ਚਾਹ ਬਣਾ ਲੈ । ਮੈ ਬਾਜ਼ਾਰੋ" ਪੀ ਆਇਆ ਸਾਂ ।' 

ਇਕ ਸੰਘਣੀ ਉਦਾਸੀਨਤਾ ਉਸ ਨੂੰ ਆਪਣੇ ਘੋਰੇਂ ਵਿਚ ਬੈਨ੍ਹੀ ਜਾ ਰਹੀ ਸੀ । 
ਉਹ ਦਰੀ ਦੇ ਇਕ ਕੌਨੇ ਵਿਚ ਬੈਠ ਗਿਆ । ਉਹ ਚਾਹੁੰਦਾ ਸੀ ਕਿ ਇਸੇ ਤਰ੍ਹਾਂ ਲੰਟ 
ਜਾਏ. ਸੌ ਜਾਏ । ਬਸ. ..ਦਫ਼ਤਰ ਵਿਚ ਅਤੇ ਰਸਤੇ ਵਿਚ ਮਹਿਸੂਸ ਨਹੀ” ਕੀਤਾ, 
ਪਰ ਹੁਣ ਘਰ ਵਿਚ ਪੈਰ ਰੱਖਦਿਆਂ ਹੀ ਥਕਾਵਟ ਅਤੇ ਨਦਰ ਦਾ ਭਾਰ ਅਚਾਨਕ 
ਅਸਹਿ ਜਿਹਾ ਜਾਪਣ ਲੱਗਾ । 

ਸ਼ਾਇਦ ਤੂੰ ਥੱਕ ਗਿਆ ਹੈ । ਕੁਝ ਦੇਰ ਦੇ ਲਈ ਆਰਾਮ ਕਰ ਲੌ । ਪਲ ਭਰ 


78 ਸਮਕਾਲੀਨ ਹਿੰਦੀ ਕਹਾਣੀਆਂ 


ਦੇ ਲਈ ਉਸ ਦੋ ਚਿਹਰੇ ਵੱਲ ਵੇਖਦੇ ਰਹੇ, ਖਾਣਾ ਮੈਂ` ਬਣਾ ਲਿਆ ਹੈ ।'' 

ਉਹ ਹੈਰਾਨੀ ਵਿਚ ਪੈ ਗਿਆ । ਰੁੱਖੀ ਆਵਾਜ਼ ਵਿਚ ਬੋਲਿਆ, ''ਤ੍ਰਸਾਂ ਕਿਉ” 
ਬਣਾਇਆ ? ਮੈਂ ਆਕੇ ਰੋਜ਼ ਹੀ ਤਾਂ ਬਣਾਂਦਾ ਹਾਂ । ਹੋਰ ਸਾਮਾਨ ਵੀ ਤੋਂ 
ਨਹੀ ਸੀ ।'' 

“ਕਝ ਸਾਮਾਨ ਮੈ` ਬਾਜ਼ਾਰ ਤੋ ਲੈ ਆਇਆ ਸਾਂ,.,'' ਉਹ ਹਲਕੀ ਆਵਾਜ਼ 
ਵਿਚ ਬੋਲੇ । ਉਹ ਦਰਵਾਜ਼ੇ ਤੇ ਹੱਟ ਕੇ ਬੀੜੀ ਸੁਲਗਾ ਕੇ ਛੱਤ ਤੇ ਟਹਿਲਣ ਲੱਗੇ । 

_ਕਮਰੇ ਦੇ ਅੰਦਰ ਹਨੇਰਾ ਸੰਘਣਾ ਹੁੰਦਾ ਜਾ ਰਿਹਾ ਸੀ, ਪਰ ਬੱਤੀ ਜਗਾਣ ਦਾ 
ਧਿਆਨ ਉਸ ਨੂੰ ਨਹੀ ਆਇਆ । ਧੂੜ ਨਾਲ ਭਰੇ ਉੱਸ ਦੇ ਪੈਰ ਅੱਖਾਂ ਦੇ ਸਾਹਮਣੇ 
ਸਨ । ਇਨ੍ਹਾ ਸਰਦੀਆਂ ਵਿਚ ਇਕ ਜੌੜਾ ਜੁਰਾਬਾਂ ਢਾ ਖਰੀਦਣਾ ਪਏਗਾ, ਪਰ 
ਸਮੱਸਿਆ ਇਕੋ ਹੀ ਸੀ ਉਸ ਦੇ ਨਾਲ ਬੂਟ ਵੀ ਚਾਹੀਦੇ ਹਨ, ਜਿਨ੍ਹਾਂ ਦੇ ਲਈ 
ਰੁਪਿਆਂ ਦਾ ਪ੍ਰਬੋਧ ਉਹ ਪਿਛਲੇ ਦੋ ਵਰ੍ਹਿਆਂ ਤੋ ਨਹੀ ਕਰ ਸਕਿਆ ਸੀ । ਪਿਤਾ ਨੇ 
ਵੀ ਇਹ ਜ਼ਰੂਰ ਵੇਖਿਆ ਹੋਵੇਗਾ, ਛੋਟੀਆਂ-ਛੋਟੀਆਂ ਗੱਲਾਂ ਤੇ ਗੌਰ ਕਰਨ ਤੋ` ਉਹ 
ਕਦੀ ਨਹੀ` ਚੁਕਦੇ । ਇਹ ਸੋਚ ਕੇ ਤਸੱਲੀ ਹੋਈ ਕਿ ਖਾਣਾ ਨਹੀ ਬਣਾਣਾ ਪਏਗਾ । 
ਇਸੇਂ ਖੁਸ਼ੀ ਵਿਚ ਸਟੋਵ ਤੇ ਚਾਹ ਦਾ ਪਾਣੀ ਚੜ੍ਹਾ ਦਿੱਤਾ । 

''ਦਿਨ ਵਿਚ ਮੈ` ਸ਼ਹਿਰ ਦਾ ਚੱਕਰ ਲਾ ਆਇਆ ਹਾਂ ।'' ਚਾਹ ਦਾ ਗਲਾਸ ਹੱਥ 
ਵਿਚ ਪਕੜੀ ਚਾਰਪਾਈ ਤੇ ਬੇਠੇ ਉਹ ਕਹਿਣ ਲੱਗੇ, ''ਬੜਾ ਅਜੀਕ ਜਿਹਾ ਸ਼ਹਿਰ 
ਹੈ । ਧੂੜ ਬਿਨਾਂ ਹੋਰ ਕੁਝ ਵਿਖਾਈ ਨਹੀ” ਦਿੰਦਾ ।' 

'“ਤਿੰਨ ਪਾਸੇ ਰੇਗਿਸਤਾਨ ਹੈ, ਜਿਸ ਦੀ ਰੇਤ ਹਵਾ ਨਾਲ ਉੱਡਦੀ ਹੈ ।'' 

“ਤੈਨੂੰ ਇਹੀ ਸ਼ਹਿਰ ਮਿਲਿਆ,.,'' 

''ਜਿਥੇ ਨੌਕਰੀ ਮਿਲੀ, ਉਥੇ ਹੀ ਤਾਂ ਆਉਂ'ਦਾ ।` ਉਹ ਖਿੱਝ ਕੇ ਬੋਲਿਆ । 

ਉਹ ਆਪਣੇ ਵਿਚ ਹੀ ਕਿਧਰੇ ਗੁਆਚ ਗਏ । ਜਿਸ ਨਾਲ ਕਮਰੇ ਵਿਚ ਛਾਈ 
ਸ਼ਾਂਤੀ ਉਨ੍ਹਾਂ ਦੋਹਾਂ ਦੇ ਵਿਚ ਫੈਲਣ ਲੱਗੀ । 

"ਅਤੇ ...ਤੁਸਾਂ ਸਭ ਬਦ ਕਰ ਦਿੱਤਾ, ਆਪਣਾ ਵਪਾਰ, ਦੁਕਨ,..ਸਭ !'' ਉਸ 
ਨੇ ਝਿਜਕਦਿਆਂ ਹੋਇਆਂ ਪੁੱਛਿਆ 1 ਭਾਵੇ' ਉਸ ਨੂੰ ਇਸ ਵਿਸ਼ੇ ਵਿਚ ਜ਼ਰਾਂ ਵੀ 
ਦਿਲਚਸਪੀ ਨਹੀ” ਸੀ, ਪਰ ਉਹ ਸੋਚਦਾ ਸੀ ਕਿ ਉਪਚਾਰਿਕਤਾ ਦੇ ਨਾਤੇ ਉਸ ਨੂੰ 
ਕੁਝ ਪੁੱਛਣਾ ਜ਼ਰੂਰ ਚਾਹੀਦਾ ਹੈ । 

''ਅੱਛਾ.,,ਤੈਨੂੰ ਸਭ ਪਤਾ ਲੱਗ ਗਿਐ ?'' ਉਨ੍ਹਾਂ ਨੇ ਉਤਸਾਹ ਭਰੀ ਆਵਾਜ਼ 
ਵਿਚ ਪੁੱਛਿਆ । 

'ਸ਼ਭੂ ਨੌ ਲਿਖਿਆਂ ਸੀ । ਕਦੀ-ਕਦੀ ਉਸ ਦੀ ਚਿੱਠੀ ਆ ਜਾਂਦੀ ਹੈ, ਜਿਸ 
ਵਿਚ ਉਹ ਸਾਰੀਆਂ ਗੱਲਾਂ ਲਿਖ ਦਿੰਦਾ ਹੈ । ਉਹ ਸ਼ਾਇਦ ਸੋਚਦਾ ਹੈ ਕਿ ਮੈਨੂੰ ਉਹ 
ਸਭ ਜਾਣਨ ਦੀ ਉਤਸੁਕਤਾ ਹੈ ।'' 

“ਹਾਂ, ਮੈ ਹੀ ਉਸ ਨੂੰ ਲਿਖਣ ਲਈ ਕਹਿ ਦਿੱਤਾ ਸੀ, ਜਿਸ ਨ ਨਾਲ ਤਨੂੰ ਸਾਰੀ 
ਸਥਿਤੀ ਦਾ ਪਤਾ ਲੱਗ ਜਾਏ 1 

“ਮੇਰੇ ਜਾਣਨ, ਨਾ ਜਾਣਨ ਨਾਲ ਡੁਹਾਨੂੰ ਕੀ ਫ਼ਰਕ ਪੈ'ਦਾ..,' ਉਹ ਕੁਝ 


ਦੀਮਕ 79 


ਉਤੇਜਿਤ ਜਿਹਾ ਹੋ ਗਿਆ ਸੀ । 

“ਫਿਰ ਵੀ ਤੇਰਾ ਜਾਣ ਲੈਣਾ ਜ਼ਰੂਰੀ ਸੀ । ਰ 

ਉਸ ਨੇ ਗੱਲ ਨੂੰ ਅੱਗੇ ਨਹੀ" ਵਧਾਇਆ । ਬੇਕਾਰ ਦੀ ਬਹਿਸ ਵਿਚ ਉਹ ਨਹੀਂ 
ਉਲਝਣਾ ਚਾਹੁੰਦਾ ਸੀ । ਉਸ ਦੇ ਲਈ ਦੂਸਰੇ ਮੌਕੇ ਆਉਣਗੇ । 

'ਉਸ ਸਮੋ, ਜਦੋ” ਤੂ ਘਰ ਛੱਡ ਕੋ ਚਲਾ ਗਿਆ, ਅਚਾਨਕ ਉਨ੍ਹਾਂ ਸਾਰਿਆਂ 
ਵਿਚ ਮੋਰੀ ਦਿਲਚਸਪੀ ਵੀ ਖਤਮ ਹੋ ਗਈ [' 

ਗੁੱਸੇ ਨਾਲ ਉਸ ਦਾ ਚਿਹਰਾ ਲਾਲ ਹੋਂ ਗਿਆ, ਪਰ ਆਪਣੇ ਆਪ ਨੂੰ ਬਹੁਤ 
ਮੁਸ਼ਕਲ ਨਾਲ ਵਸ ਵਿਚ ਰੱਖ ਸਕਿਆ । ਆਪਣੀਆਂ ਕਮਜ਼ੋਰੀਆਂ ਨੂੰ ਦੂਜਿਆਂ ਤੇ 
ਲੱਦਣਾ ਉਨ੍ਹਾਂ ਦੀ ਪੁਰਾਣੀ ਆਦਤ ਸੀ। 

'ਮਤੇ ਸ਼ਾਇਦ ਕੁਝ ਕਰ ਵੀ ਨਾ ਸਕਦਾਂ । ਗ੍ਰਿਫ਼ਤਾਰ ਹੋਣ ਤੋ` ਪਹਿਲਾਂ ਮੋ 
ਇਕ ਬਹੁਤ ਵੱਡਾ ਦਾਅ ਖੇਡਿਆ ਸੀ ।' ਉਹ ਖੁਲ ਦਰਵਾਜ਼ੇ ਤੋ ਬਾਹਰ ਵੇਖ ਰਹੇ 
ਸਨ, ''ਹੁਣ ਉਨ੍ਹਾਂ ਘਟਨਾਵਾਂ ਦੀ ਚਰਚ ਵਿਚ ਕੀ ਲਾਭ ? 

ਉਨਾਂ ਨੇ ਉਸ ਦੀ ਗੱਲ ਸੁਣੀ ਨਹੀ', “ਚਾਹੁੰਦਾ ਤਾਂ ਫਿਰ ਤੋ ਕੌਂਈ ਛੋਟਾ ਮੋਟਾ 
ਕੰਮ ਸ਼ੁਰੂ ਕਰ ਸਕਦਾ ਸਾਂ । ਉਤਨੀ ਹਿੰਮਤ ਮੋਰੇ ਵਿਚ ਜੋਲ੍ਹ ਵਿਚੋ ਛੁੱਟਣ ਤੌ 
ਬਾਅਦ ਵੀ ਸੀ । ਪਰ ਅਚਾਨਕ ਉਦਾਸੀਨਤਾ ਜਿਹੀ ਹੋਣ ਲੱਗੀ । ਸਾਰਾ ਉਤਸ਼ਾਹ 
ਖਤਮ ਹੋ ਗਿਆ) 

ਉਸ ਨੇ ਇਹ ਵੀ ਮਹਿਸੂਸ ਕੀਤਾ ਕਿ ਉਸ ਦਾ ਘਰ ਛੱਡ ਕੇ ਚਲਿਆ ਜਾਣਾ 
ਵੀ ਇਕ ਬਹੁਤ ਵੱਡਾ ਕਾਰਣ ਸੀ, ਜਿਸ ਦਾ ਅਹਿਸਾਸ ਉਹ ਉੱਸ ਨੂੰ ਕਰਾ ਦੇਣਾ 
ਚਾਹੋਢੇ ਸਨ । ਰ 

ਕਮਰੇ ਵਿਚ ਫਿਰ ਚੁੱਪ ਛਾ ਗਈ, ਜਿਵੇ ਖਾਲੀ ਹੋਵੇ । ਉਹ ਚੁੱਪਚਾਪ ਕਮਰੇ 
ਦੀਆਂ ਖ਼ਾਲੀ ਦੀਵਾਰਾਂ, ਬਾਰੀ ਅਤੇ ਦਰਵਾਜ਼ੇ ਵੱਲ ਵੇਖਦਾ ਰਿਹਾ । ਤਾਂ ਹੀ ਉਸ ਨੂੰ 
ਜਾਪਿਆ ਜਿਵੇ ਉਨ੍ਹਾਂ ਨੇ ਦਿਨ ਵਿਚ ਸਾਰੇ ਕਮਰੇ ਦੀ ਸਫ਼ਾਈ ਕਰ ਦਿੱਤੀ ਹੋਵੇ । 
ਛੱਤ ਨਾਲ ਝੂਲਦੇ ਹੋਏ ਅਤੇ ਕੋਨਿਆਂ ਵਿਚ ਲੱਗੇ ਜਾਲੋਂ ਗਾਇਬ ਹੋ ਗਏ ਸਨ । ਕਮਰੇ 
ਦੇ ਅੰਦਰ ਬਿਖਰੇ ਇੱਧਰ ਉੱੱਧਰ ਪਏ ਸਾਮਾਨ ਦੀ ਧੂੜ ਝਾੜ ਪੂੰਝ ਕੇ ਉੱਸ ਨੂੰ 
ਤਰਤੀਬਵਾਰ ਢੰਗ ਨਾਲ ਲਾ ਦਿੱਤਾ ਗਿਆ ਸੀ ਜਿਸ ਨਾਲ ਕਮਰਾਂ ਬੜਾ ਵੱਡਾ 
ਲੱਗ ਰਿਹਾ ਸੀ । ਪਰ ਉਸ ਸਮੇ” ਇਸ ਬਾਰੇਂ ਵਿਚ ਉਸ ਨੇ ਕਰਝ ਨਹੀ ਕਿਹਾ । ਦਿਲ 
ਵਿਚ ਕੁਝ ਸੋਕਾ ਉਭਰਨ ਲੱਗੀ । ਇਕੋ ਦਿਨ ਵਿਚ ਇਕ ਕਮਰੇ ਦੇ ਘਰ ਦੀ 
ਜ਼ਿਮੇ'ਦਾਰੀ ਉਨ੍ਹਾਂ ਨੇ ਆਪਣੇ ਉਪਰ ਲੈ ਲਈ । 

ਉਸ ਰਾਤ ਅਚਾਨਕ ਹਵਾ ਬਹੁਤ ਤੇਜ਼ ਹੋ ਗਈ, ਜਿਸ ਨਾਲ ਚੁਣ ਤੱਕ ਦੀ ਰੁਕੀ 
ਹੋਈ ਕੜਾਕੇ ਦੀ ਸਰਦੀ ਦਾ ਜ਼ੋਰ ਸਪੱਸ਼ਟ ਰੂਪ ਵਿਚ ਵਿਖਾਈ ਦੇਣ ਲੱਗਾ । 
ਦਰਵਾਜ਼ਾ, ਬਾਰੀ ਬੈਦ ਕਰ ਦੇਣ ਤੇ ਵੀ ਸਰਦ ਹਵਾ ਦਰਾਰਾਂ ਵਿਚੋ` ਅੰਦਰ ਆ ਕੇ 
ਆਪਣਾ ਪ੍ਰਭਾਵ ਜਮਾ ਰਹੀ ਸੀ । ਛੱਤ ਦੇ ਇਕ ਕੌਨੇ ਵਿਚ ਬਣੇ ਗੁਸਲਖਾਨੇ ਦੇ ਟੀਨ 
ਦੀ ਛੱਤ ਹਵਾ ਵਿਚ ਝੂਲਦੀ ਹੋਈ ਹਲਕਾ ਜਿਹਾ ਸ਼ੌਰ ਕਰ ਰਹੀ ਸੀ । ਇਹ ਸ਼ੋਰ ਕੇਬਲ 
ਵਿਚ ਲਿਪਟ ਕੇ ਫ਼ਰਸ਼ ਤੇ ਲੇਟਿਆਂ ਹੋਇਆਂ ਉਸ ਨੂੰ ਲਗਾਤਾਰ ਸੁਣਾਈ ਦੇ ਰਿਹਾਂ ਸੀ । 


80 ਸਮਕ/ਲੀਨ ਹਿੰਦੀ ਕਹਾਣੀਆਂ 


ਉਸ ਰਾਤ ਬਹੁਤ ਦਿਨਾਂ ਬਾਅਦ ਮਾਂ ਦਾ ਚਿਹਰਾ ਉਸ ਦੀਆਂ ਅੱਖਾਂ ਢੇ ਸਾਹਮਣੇ 
ਘੁੰਮਦਾ ਰਿਹਾ । ਉਨ੍ਹਾਂ ਦਾ ਛੋਟਾ ਜਿਹਾ ਕੱਦ, ਦੁਬਲਾ ਪਤਲਾ ਸ਼ਰੀਰ, ਉਦਾਸੀਨਤਾ 
ਨਾਲ ਭਰੀਆਂ ਉਤਸਾਹਹੀਨ ਵੱਡੀਆਂ-ਵੱਡੀਆਂ ਅੱਖਾਂ ਅਤੇ ਪਿਤਾ ਦੇ ਬਿਲਕੁਲ ਉਲਟ 
ਬਹੁਤ ਹਲਕੀ ਅਤੇ ਮੀਠੀ ਆਵਾਜ਼...ਨਾ ਪਤੀ ਨਾਲ, ਨਾ ਪੁੱਤਰ ਨਾਲ ਕਦੀ ਕੋਈ 
ਸ਼ਿਕਾਇਤ ਉਨ੍ਹਾਂ ਦੇ ਦਿਲ ਵਿਚ ਸੀ । ਉਨ੍ਹਾਂ ਦੋਹਾਂ ਵਿਚ ਬਣੀ ਹੋਈ ਖਾਈ ਦਾ 
ਅਹਿਸਾਸ ਉਨ੍ਹਾਂ ਨੂੰ ਬਹੁਤ ਪਹਿਲਾਂ ਹੀ ਮਿਲ ਗਿਆ ਸੀ । ਪਤੀ ਨੂੰ ਇਸ ਬਾਰੇ ਵਿਚ 
ਕੁਝ ਵੀ ਕਹਿਣਾ ਬੇਕਾਰ ਸਮਝਿਆ, ਪਰ ਆਪਣੇ ਕਮਜ਼ੋਰ ਅਤੇ ਡਰਪੌਕ ਬੱਚੇ ਦੇ 
ਦਿਲ ਵਿਚ ਪਿਤਾ ਦੇ ਪ੍ਰਤੀ ਫਰਜ਼ ਅਤੇ ਸਦਭਾਵਨਾ ਦਾ ਅਹਿਸਾਸ ਦ੍ਰਿੜ੍ਹ ਬਣਾਉਣ 
ਦੀ ਸਦ' ਕੋਸ਼ਿਸ਼ ਕਰਦੀ ਸੀ। “ਉਹ ਦਿਲ ਦੇ ਬੁਰੇ ਨਹੀਂ ਹਨ... ਉਹ 
ਝਿਜਕਦਿਆਂ ਹੋਇਆਂ ਆਖਦੀ ਜਿਵੇ ਆਪਣੇ ਕਥਨ ਤੇ ਉਨ੍ਹਾ ਨੂੰ ਪੂਰਣ ਵਿਸ਼ਵਾਸ਼ 
ਨਾ ਹੋਵੇ, ''ਤੂ ਵੀ ਵੇਖਦਾ ਹੈ ਕਿ ਕਿੰਨਾ ਭਾਰ ਉਨ੍ਹਾਂ ਤੇ ਰਹਿੰਦਾ ਹੈ : ਰਾਤ ਦਿਨ 
ਜੁਟੇ ਰਹਿੰਦੇ ਹਨ, ਪਰ ਕਿਸੇ ਦੀ ਕਿਸਮਤ ਹੀ ਖੋਟੀ ਹੋਵੇ ਤਾਂ ਉਹ ਕੀ ਕਰੇ..." 
ਉਹ ਲੰਮੇ ਵਿਸ਼ਵਾਸ਼ ਨਾਲ ਆਖਦੀ ਜਾਂਦੀ । ਮਾਂ ਦੇ ਨਾਲ ਬਿਤਾਏ ਇੰਨੇ ਵਰ੍ਹਿਆਂ 
ਦੀ ਯਾੜਰਾ ਦੀਆਂ ਕਿੰਨੀਆਂ ਹੀ ਧੁਦਲੀਆਂ ਪਰਛਾਈਆਂ ਉਸ ਦੀਆਂ ਅੱਖਾਂ ਦੋ 
ਸਾਹਮਣੇ ਤੋਰਨ ਲੱਗੀਆਂ । ਇਸ ਇਕੱਲੇ ਬੱਚੇ ਦਾ ਜਨਮ ਹੀ ਉਨ੍ਹਾਂ ਦੇ ਲੰਮੇ ਜੀਵਨ 
ਦੀ ਇਕ ਅਜਿਹੀ ਘਟਨਾ ਸੀ, ਜੋ ਫੈਲੇ ਹੋਏ ਰੇਗਿਸਤਾਨ ਵਿਚ ਨੀਲੇ ਜਲ ਦਾ ਇਕ 
ਛੱਟਾ ਜਿਹਾ ਸਰੋਤ ਸੀ, ਜਿਸ ਦਾ ਸੁੱਖ ਉਹਨਾ ਨਾਲ ਸਦਾ ਦੇ ਲਈ ਜੁੜ ਗਿਆ 
ਸੀ । “ਫਿਰ ਤੇਰੇ ਬਿਨਾਂ ਉਨ੍ਹਾਂ ਦਾ ਹੋਰ ਹੈ ਹੀ ਕੌਣ ? ਉਪਰ ਤੋ ਉਹ ਕੁਝ ਨਹੀ” 
ਕਹਿਣਗੇ ਪਰ ਦਿਲ ਹੀ ਦਿਲ,..'' ਹੌਰ ਉਹ ਕੁਝ ਨਹੀ ਆਖ ਸਕਦੀ ਸੀ, ਪਰ 
ਉਨ੍ਹਾਂ ਦੇ ਦਿਲ ਦੀ ਹਾਲਤ ਉਹ ਜਾਣ ਲੌ'ਦਾ ਸੀ । ਉਸ ਦਿਨ ਦਫ਼ਤਰ ਵਿਚ ਵ1 
ਕਈ ਵਾਰ ਇਹ ਗੱਲਾਂ ਉਸ ਦੇ ਕੰਨਾਂ ਵਿਚ ਗੁਜਦੀਆਂ ਰਹੀਆਂ ਸਨ, ਜਿਵੇ” ਮਾਂ ਹੀ 
ਕਿਸੇਂ ਅਦ੍ਰਿਸ਼ ਕੌਨੇ ਵਿਚੋ ਉਸ ਨੂੰ ਯਾਦ ਕਰਵਾਉਣ ਆਈ ਹੋਵੇ । ਪਰ ਇਕ ਤਰ੍ਹਾਂ 
ਦੀ ਨਿਰਪੱਖਤਾ ਗਹਿਰੀ ਕਾਈ ਵਾਂਗ - ਇਸ ਤਰ੍ਹਾਂ ਛਾ ਗਈ ਸੀ ਜਿਸ ਤੋਂ ਬਾਹਰ 
ਨਿਕਲਣਾ ਆਸਾਨ ਨਹੀ” ਸੀ । ਮਾਂ ਹੁੰਦੀ ਤਾਂ ਸਮਝ ਨਾ ਸਕਦੀ । 

ਹਵਾ ਦੇ ਨਾਲ-ਨਾਲ ਬਾਰਸ਼ ਵੀ ਹੋਣ ਲੱਗੀ ਸੀ, ਜਿਸ ਨਾਲ ਗੁਸਲਖਾਨੇ ਦੀ 
ਟੀਨ ਦੀ ਛੱਤ ਤੇ ਉਸ ਦਾ ਟਪ-ਟਪ ਦਾ ਸ਼ਬਦ ਉਹ ਸੁਣ ਸਕਦਾ ਸੀ । ਅੱਖਾਂ ਵਿਚ 
ਨੀ`ਦਰ ਨਹੀ” ਸੀ । ਰ 

ਆਪਣਾ ਦਫ਼ਤਰ, ਦਫ਼ਤਰ ਵਿਚ ਕੌਮ ਕਰਨ ਵਾਲੇ ਦੂਜੇ ਲੋਕੀ" ਅਤੇ ਆਪਣਾ 
ਇਹ ਕਮਰਾ--ਇਸ ਘੋਰੇ ਵਿਚ ਆਪਣੇ ਆਪ ਨੂੰ ਬੰਨ੍ਹ ਕੇ ਆਪਣੇ ਭੂਤ ਅਤੇ ਭਵਿੱਖ 
ਨਾਲ ਕਿਸੇ ਤਰ੍ਹਾਂ ਦੇ ਸੈਬੈਧ ਬਣਾਈ ਰੱਖਣ ਦੀ ਉਸ ਦੀ ਜ਼ਰਾ ਵੀ ਇੱਛਾ ਨਹੀ” ਸੀ । 
ਨਾ ਉਸ ਨੂੰ ਕੋਈ ਦਿਲਚਸਪੀ ਸੀ, ਨਾ ਹੀ ਕੋਈ ਅਜਿਹਾ ਮੌਕਾ ਉਸ ਦੇ ਸਾਹਮਣੇ 
ਆਇਆ ਸੀ । ਪਿਤਾ ਦੇ ਆਉਣ ਨਾਲ ਸਾਰਾ ਸੰਤੁਲਨ ਬਿਖਰ ਗਿਆ । ਫਿਰ ਉਹ 
ਅਜਿਹੇ ਪ੍ਰਦੇਸ਼ ਵਿਚ ਮੁੜ ਆਇਆ, ਜਿਥੋ` ਮੁਕਤੀ ਪਾਉਣ ਲਈ ਨੱਸਿਆ ਸੀ । 

ਰਾਤ ਦੇ ਕਿਸੇ ਪਹਿਰ ਵਿਚ ਅੱਖ ਖੁਲ੍ਹੀ ਤਾਂ ਕਿਸੇ ਨੂੰ ਆਪਣੇ ਉਤੇ ਝੁਕਿਆ 


ਦੀਮਕ ਰ 81 


ਹੋਇਆ ਵੇਖ ਕੇ ਉਹ ਡਰ ਨਾਲ ਸਹਿਮ ਉੱਠਿਆ । ਚੀਖਣਾ ਚਾਹੈਂਦਾ ਸੀ, ਪਰ ਮੂੰਹ 
'ਚੋਂ ਆਵਾਜ਼ ਨਹੀ“ ਨਿਕਲੀ । ਸਾਹ ਰੋਕੀ ਲੋਟਿਆ ਰਿਹਾ । ਅਜਿਹਾ ਪਹਿਲਾਂ ਕਈ 
ਵਾਰ ਹੋਇਆ ਸੀ, ਜਢੋ' ਕੋਈ ਭਿਆਨਕ ਸੁਪਨਾ ਉਸ ਨੂੰ ਵਿਖਾਈ ਦਿੰਦਾ ਸੀ । ਪਰ 
ਇਸ ਵਾਰ ਤਾਂ ਉਹ ਪਰਛਾਈ” ਭਰਮਹੀਨ ਸੀ । 

"ਤੂੰ ਸ਼ਾਇਦ ਕੋਈ ਬੁਰਾ ਸੁਪਨਾ ਵੇਖ ਰਿਹਾ ਸੀ । ਚੀਖਿਆ ਤਾਂ ਮੋਰੀ ਅੱਖ ਖੁੱਲ੍ 
ਗਦੀ । ਸ਼ਾਇਦ ਤੇਰੀ ਤਬੀਅਤ ਠੀਕ ਨਹੀ' ਹੈ ?'' ਉਸ ਦੇ ਜਾਗਦਿਆਂ ਹੀ ਉਹ 
ਉੱਠ ਖਲੌਤੇ ਅਤੇ ਚਾਰਪਾਈ ਤੇ ਜਾ ਬੈਠੇ । 

ਸ਼ਾਇਦ ਉਹ ਰੋਜ਼ ਹੀ ਚੀਖਦਾ ਹੋਵੇ ਅਤੇ ਕਿਸੇ ਦਾ ਉੱਤਰ ਨਾ ਮਿਲਣ ਤੋ ਚੁੱਪ 
ਹੋ ਜਾਂਦਾ ਹੋਵੇ । 

ਉਹ ਬਿਨਾਂ ਕੁਝ ਆਖੇ ਪੇਸ਼ਾਬ ਕਰਨ ਲਈ ਦਰਵਾਜ਼ਾ ਖੋਲ੍ਹ ਕੇ ਛੱਤ ਤੇ ਆ 
ਗਿਆ । ਬਾਰਸ਼ ਰੁਕ ਗਈ ਸੀ, ਪਰ ਛੱਤ ਤੇ ਪਾਣੀ ਦੇ ਛੋਟੇ-ਛੋਟੇ ਦੀਪ ਬਣ ਗਏ 
ਸੀ । ਹਵਾ ਅਜੇ ਤੱਕ ਬਹੁਤ ਠੰਡੀ ਸੀ । ਅੱਖਾਂ ਵਿਚ ਨੀ'ਦਰ ਬਿਲਕੁਲ ਗਾਇਬ ਹੋ 
ਚੁੱਕੀ ਸੀ, ਪਰ ਉਪਰ ਆਕਾਸ਼ ਅਤੇਂ ਬਾਹਰ ਦੇ ਸੈਨਾਟੇ ਨੂੰ ਵੇਖ ਕੇ ਉਸ ਨੇ ਅੰਦਾਜ਼ਾ 
ਲਾਇਆ ਕਿ ਰਾਤ ਅਜੇ ਕਾਫੀ ਬਾਕੀ ਹੈ । ਕਮਰੇ ਦੇ ਅੰਦਰ ਪਿਤਾ ਉਸ ਦੇ ਮੁੜਨ ਦਾ 
ਇੰਤਜ਼ਾਰ ਕਰ ਰਹੇ ਹਨ ਅਤੇ ਅੰਦਰ ਜਾਣ ਦੀ ਉਸ ਦੀ ਇੱਛਾ ਨਹੀ” ਸੀ । ਕੁਝ ਦੇਰ 
ਬਾਅਦ ਇਹ ਜਾਨਣ ਦੇ ਲਈ ਦਰਵਾਜ਼ੇ ਤੋਂ ਝਾਕਣ ਲੱਗੇ ਕਿ ਉਹ ਛੱਤ ਤੇ ਕੀ ਕਰ 


ਰਿਹਾ ਹੈ । ਤੀਹ ਦੇ ਲੱਗਭਗ ਉਮਰ ਵਿਚ ਵੀ ਪਿਤਾ ਨੂੰ ਇਸ ਗਲ ਦੀ ਸਫ਼ਾਈ 
ਦੇਣੀ ਹੋਵੇਗੀ । ਕੀ ਉਹ ਇਸੇ ਅਧਿਕਾਰ ਨੂੰ ਮੰਗਣ ਉਸ ਕੱਲ ਆਏ ਹਨ ? ਇਸ 
ਅਧਿਕਾਰ ਦੇ ਖੁਸ ਜਾਣਾ ਪਿਤਾ ਦਾ ਅਧਿਕਾਰ ਵੀ ਖੁਸ ਕੇ ਰਹਿ ਜਾਣਾ ਸੀ ? ਬਨੇਰੇ 
ਦਾ ਸਹਾਰਾ ਲੈ ਕੇ ਉਹ ਬਾਹਰ ਵੇਖਣ ਲੱਗਾ । ਅਚਾਨਕ ਉਸ ਨੂੰ ਲੱਗਾ ਜਿਵੇਂ ਇਸ 
ਤਰ੍ਹਾਂ ਦੀ ਹਾਲਤ ਨੂੰ ਉਹ ਬਹੁਤੀ ਦੇਰ ਸਹਿਣ ਨਹੀ ਕਰ ਸਕੇਗਾ । ਇਸ ਤੋ” ਪਹਿਲਾਂ 
ਕਿ ਕੋਈ ਅਣਸੁਖਾਵੀ' ਘਟਨਾ ਘਟੇ, ਉਹ ਉਸ ਤੋ" ਮੁਕਤੀ ਪਾ ਲੈਣਾ ਚਾਹੁਦਾ ਸੀ, 
ਜੋ ਉਨ੍ਹਾਂ ਦੋਹਾਂ ਲਈ ਹੀ ਚੌਗਾ ਹੋਵੇਗਾ । 

''ਕੀ ਹੁਣ ਵੀ ਰਾਤ ਵਿਚ ਤੈਨੂੰ ਡਰਾਉਣੇ ਸੁਪਨੇ ਵਿਖਾਈ ਦਿ ਦੇ ਹਨ ?' 

ਹਨੇਰੇ ਵਿਚ ਉਹ ਸਮਝ ਨਹੀ ਸਕਿਆ ਕਿ ਉਹ ਉਸ ਨਾਲ ਹਮਦਰਦੀ ਵਿਖਾ 
ਰਹੇ ਹਨ ਜਾਂ ਉਸ ਦਾ ਮਜ਼ਾਕ ਉੱਡਾ ਰਹੇ ਹਨ । ਉਨ੍ਹਾਂ ਦੀ ਹਮਦਰਦੀ ਅਸਹਿ ਲੱਗ 
ਰਹੀ ਸੀ। ਰ੍ 

ਬਚਪਨ ਦੀਆਂ ਕੁਝ ਮਾੜੀਆਂ ਘਟਨਾਵਾਂ ਸਦਾ ਦੇ ਲਈ ਜੁੜੀਆਂ ਰਹਿ ਜਾਂਦੀਆਂ 
ਹਨ । ਉਹ ਬੋਲਿਆ । ਉਨ੍ਹਾਂ ਦੀ ਬਲਦੀ ਹੋਈ ਬੀੜੀ ਦਾ ਲਾਲ ਸਿਰਾ ਹਨੇਰੇ ਵਿਚ 
ਵਿਖਾਈ ਦੇ ਰਿਹਾ ਸੀ | 

“ਕਿਹੜੀਆਂ ਮਾੜੀਆਂ ਘਟਨਾਵਾਂ ?'' ਉਨ੍ਹਾਂ ਨੇ ਪੁੱਛਿਆ । 

ਉਹ ਹੱਸਣ ਲੱਗਾ ...ਕੰਬਲ ਵਿਚ ਸਾਰਾ ਸਰੀਰ ਢੱਕ ਕੇ ਉਹ ਆਪਣੇ ਬਿਸਤਰੇ 
'ਤੇ ਬੈਠ ਗਿਆ । ਹਨੇਰੇ ਵਿਚ ਉਹ ਇਕ ਦੂਜੇ ਨੂੰ ਵੇਖ ਨਹੀਂ ਸਕਦੇ ਸਨ, “ਤੁਸੀ” 
ਨਹੀ ਜਾਣਦੇ, ਪਰ ਕਈ ਵਾਰ ਸੁਪੰਨਿਆਂ ਵਿਚ ਤੁਸੀ` ਹੀ ਵਿਖਾਈ ਦਿੰਦੇ ਹੋ ਅਤੇ 


82 ਸਮਕਾਲੀਨ ਹਿੰਦੀ ਕਹਾਣੀਆਂ ਰ 


ਮੇਰੀ ਚੀਖ ਨਿਕਲ ਜਾਂਦੀ ਹੈ । 
` ਨਹੀ, ਅਜਿਹਾ ਨਹੀ ਧੋ ਸਕਦਾ... ਉਹ ਉਤੇਜਿਤ ਹੋ ਕੋ ਬੌਲੋਂ । 

''ਕਿਉ' ਨਹੀਂ” ਹੋ ਸਕਦਾ । ਇਹੀ ਤਾਂ ਸੱਚਾਈ ਹੈ, ਜਿਸ ਨੂੰ ਸਵੀਕਾਰ ਕਰਨ 
ਤੋ ਅਸੀਂ ਸਦਾ ਕਤਰਾਂਦੇ ਰਹੇ । ਮਾਂ ਵੀ ਇਸੇ ਭਾਰ ਨੂੰ ਲਈ ਚਲ ਵਸੀ । ਕਦੀ ਉਸ 
ਨੂੰ ਹਲਕਾ ਕਰਨ ਦੀ ਰਿੰਮਤ ਨਹੀਂ ਕਰ ਸਕੀ । ਉਹ ਅਚਾਨਕ ਤੁੱਕ ਗਿਆ । 
ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗਾ । 

''ਅਤੈ ਤੂੰ ?'' 

'ਮੈ...ਹਾਂ, ਮੈ ਉਸ ਭਾਰ ਨੂੰ ਢੋਈ ਇਥੇ ਆ ਗਿਆ । ਸੋਚਿਆ ਸੀ ਕਿ ਇਥੇ 
ਉਸ ਤੋ` ਛੁਟਕਾਰਾ ਮਿਲ ਜਾਏਗਾ, ਪਰ ਹੁਣ ਜਾਣ ਗਿਆ ਹਾਂ ਕਿ ਉਹ ਮੋਰੀ 
ਪਰਛਾਈ' ਬਣ ਗਿਆ ਹੈ ਅਤੇ ਆਖਰੀ ਦਮ ਤੱਕ ਮੇਰਾ ਸਾਥ ਨਹੀ ਛੱਡੋਗਾਂ... 

ਉਹ ਚੁੱਪ ਰਹੇ, ਬੁੱਝੀ ਬੀੜੀ ਸੁਲਗਾ ਨਹੀ ਸਕੇ । ਕੁਝ ਦੇਰ ਬਾਅਦ ਬਹੁਤ 
ਹਲਕੀ ਆਵਾਜ਼ ਵਿਚ ਬੋਲੋ, “ਇਹ ਸਾਰੀਆਂ_ਗੱਲਾਂ ਮੇਰੀ ਸਮਝ ਤੱ ਬਾਹਰ ਹਨ । 
ਮੇਰੀ ਜ਼ਿੰਦਗੀ ਵਿਚ ਇਨ੍ਹਾਂ ਸਾਰਿਆਂ ਦੀ ਮਹੱਤਤਾ ਕਦੀ ਨਹੀ ਰਹੀ । ਮੈ... ' 

“ਦੂਜਿਆਂ ਦੇ ਲਈ ਤਾਂ ਹੋ ਸਕਦਾ ਹੈ । ਪਰ ਤੁਸਾਂ...ਸਿਰਫ਼ ਆਪਣੀ ਹੀ ਨਜ਼ਰ 
ਨਾਲ ਸਾਰਿਆਂ ਨੂੰ ਵੇਖਿਆ । ਉਹੀ ਤੁਹਾਡੇ ਲਈ ਸੱਚ ਸੀ।` 

ਉਨ੍ਹਾਂ ਨੇ ਬੁੱਝੀ ਬੀੜੀ ਸੁਲਗਾਣ ਦੇ ਲਈ ਮਾਚਸ ਬਾਲੀ ਤਾਂ ਉਨ੍ਹਾਂ ਦੇ ਕੇਬਦੇ 
ਹੋਏ ਹੱਥ ਨੂੰ ਉਹ ਵੇਖਦਾ ਰਿਹਾ । ਬੀੜੀ ਜਲਾਣ ਵਿਚ ਕੁਝ ਮੁਸ਼ਕਲ ਹੋਈ । 

“ਪੁਰ ਉਸ ਸਭ ਕੁਝ ਨੂੰ ਦੁਹਰਾਣਾ ਬੇਕਾਰ ਹੈ...'' ਉਹ ਕੌਬਲ ਢੱਕ ਕੇ ਲੋਟ 
ਗਿਆ, ''ਤੁਸੀ' ਵੀ ਸੌ ਜਾਉ ।` 

ਕੁਝ ਦੇਰ ਤੱਕ ਉਹ ਉਨ੍ਹਾਂ ਦੇ ਲੰਮੇ ਸਾਹਵਾਂ ਨੂੰ ਸੁਣਨ ਦੀ ਅਸਫ਼ਲ ਕੋਸ਼ਿਸ਼ 
ਕਰਦਾ ਰਿਹਾ । ਅੱਧੀ ਰਾਤ ਦੇ ਵਕਤ ਉਸ ਨੂੰ ਸ਼ਾਇਦ ਇਹ ਸਭ ਨਹੀਂ ਕਹਿਣਾ 
ਚਾਹੀਦਾ ਸੀ । ਉਹ ਸਮਝ ਵੀ ਨਹੀ' ਸਕਣਗੇ । ਪਰ ਸੋਚ ਕੋ ਊਸ ਨੂੰ ਖੁਸ਼ੀ ਹੋਈ ਕਿ 
ਬੀਤੇ ਦੀ ਇਕ ਝਲਕ ਉਹ ਪਿਤਾ ਨੂੰ ਦਿਖਾਣ ਵਿਚ ਸਫ਼ਲ ਹੋ ਸਕਿਆਂ । ਪਰ ਉਹ 
ਸਵੀਕਾਰ ਨਹੀ ਕਰਨਗੇ । 

ਦਿਨ ਬੀਤਣ ਦੇ ਨਾਲ-ਨਾਲ ਉਸ ਕਮਰੇ ਵਿਚ ਉਨ੍ਹਾਂ ਦੀ ਹੌਂਦ ਹੌਲੋ-ਹੌਲੋ 
ਸੁਭਾਵਕ ਜਿਹੀ ਬਣ ਗਈ । ਆਪਣੇ ਦਫ਼ਤਰ ਤੋਂ ਘਰ ਮੁੜਦਿਆਂ ਹੋਇਆਂ ਅਣਜਾਣੇ 
ਵਿਚ ਇਕ ਤਰ੍ਹਾਂ ਦਾ ਉਤਸ਼ਾਹ ਦਿਲ ਦੇ ਅੰਦਰ ਉਭਰਨ ਲੱਗਦਾ । ਇਸ ਦਾ 
ਅਹਿਸਾਸ ਨਾ ਹੋਣ ਤੇ ਵੀ ਜਦ ਉਸ ਨੂੰ ਅਚਾਨਕ ਯਾਦ ਆਉਦਾ ਕਿ ਪਿਤਾ ਉਸ ਦੇ 
ਕਮਰੇ ਵਿਚ ਉਸ ਦਾਂ ਇੰਤਜ਼ਾਰ ਕਰ ਰਹੇ ਹੋਣਗੇ ਤਾਂ ਉਸ ਢੇ ਪੈਰ ਆਪਣੇ ਆਪ ਹੀ 
ਰੁੱਕ ਜਾਂਦੇ, ਇਕ ਸੈਘਰਸ਼ ਜਿਹਾ ਹੋਣ ਲੱਗਦਾ । ਕੁਝ ਦੇਰ ਦੇ ਲਈ ਆਪਣੇ ਉਪਰ 
ਗੁੱਜਾ ਅਤੇ ਖਿੱਝ ਵੀ ਹੋਣ ਲੱਗਦੀ, ਪਰ ਫਿਰ ਉਹ ਗੱਲ ਦਿਮਾਗ਼ ਵਿਚੋ" ਨਿਕਲ 
ਜਾਂਦੀ । ਕਦੀ ਉਸ ਦੀ ਇੱਛਾ ਹੁੰਦੀ ਕਿ ਉਹ ਵਾਪਸ ਘਰ ਨਾ ਜਾਏ । ਜਿਵੇ' ਉਹ 
ਘਰ ਛੱਡ ਗਿਆ ਸੀ, ਉਸੇ ਤਰ੍ਹਾਂ ਹੀ ਇਹ ਕਮਰਾ ਵੀ ਛੱਡ ਕੇ ਕਿਸੇ ਦੂਜੇ ਪਾਸੇ 
ਨਿਕਲ ਜਾਏ । ਪਚ ਉਤਨੀ ਹਿੰਮਤ ਅਜੇ ਤੱਕ ਉਹ ਜੁਟਾ ਨਹੀ' ਸਕਿਆਂ ਸੀ । 


ਦੀਮਕ 83 


ਸ਼ਾਮ ਨੂੰ ਲੱਗਭਗ ਰੋਜ਼ ਹੀ ਉਸ ਦੇ ਵਾਪਸ ਮੁੜਨ ਤੌ” ਪਹਿਲਾਂ ਖਾਣਾ ਬਣਾ ਕੇ 
ਰੱਖ ਦਿੰਦੇ ਸਨ । ਬਾਜ਼ਾਰ ਤੋ` ਜਿਸ ਸਾਮਾਨ ਦੀ ਲੋੜ ਹੈਦੀ, ਉਹ ਵੀ ਖਰੀਦ ਕੇ ਲੇ 
ਆਂਦੇ । ਕਈ ਵਾਰ ਉਸ ਨੇ ਮਨ੍ਹਾ ਵੀ ਕੀਤਾ, ਪਰ ਉਹ ਹੱਸ ਕੇ ਆਖਦੇ ਕਿ ਖਾਲੀ 
ਬੈਠਿਆਂ-ਬੈਠਿਆਂ ਉਹ ਉਕਤਾ ਜਾਂਦੇ ਹਨ, ਜਿਸ ਕਰਕੇ ਖਾਣਾ ਪਕਾਣ ਵਿਚ ਉਨ੍ਹਾਂ ਨੂੰ 
ਚੰਗਾ ਹੀ ਲੱਗਦ' ਹੈ, ਇਸ ਆਸ ਤੋਂ ਉਲਟ ਸਥਿਤੀ ਵਿਚ ਉਸ ਨੂੰ ਘਬਰਾਹਟ ਵੀ 
ਹੋਣ ਲੱਗੀ, ਪਰ ਉਹ ਕੁਝ ਕਰ ਵੀ ਨਹੀ' ਸਕਦਾ ਸੀ । 

ਉਨ੍ਹਾਂ ਦੇ ਆਉਣ ਦਾ ਕਾਰਣ ਪਤਾ ਲੰਗ ਜਾਂਦਾ ਤਾਂ ਉਸ ਨੂੰ ਤਸੱਲੀ ਹੋ ਜਾਂਦੀ । 
ਪੁਰ ਇਸ ਦਿਸ਼ਾ ਵਿਚ ਉਨ੍ਹਾਂ ਨੇ ਕਦੀ ਕੋਈ ਸੈਕੇਤ ਤੱਕ ਨਹੀ” ਦਿੱਤਾ ਸੀ, ਜਿਸ ਨਾਲ 
ਉਸ ਦੀ ਦਬਿੱਧਾ ਹੋਰ ਵੀ ਵੱਧ ਗਈ ਸੀ । ਕਿਸੇ ਆਉਣ ਵਾਲੇ ਡਰ ਨਾਲ ਉਹ ਕੇਬ 
ਉੱਠਦਾ । ਦਫ਼ਤਰ ਦੀ ਮੇਜ਼ ਤੇ ਝੁਕਿਆਂ ਹੋਇਆਂ ਜਦੋ" ਕਦੀ ਇਹ ਗੱਲ ਯਾਦ ਆ 
ਜਾਂਦੀ ਤਾਂ ਉਸ ਦੇ ਹੱਥ ਰੁੱਕ ਜਾਂਦੇ, ਅੱਖਾਂ ਦੇ ਸਾਹਮਣੇ ਇਕ ਧੁੰਦਲਾਪਨ-ਜਿਹਾ ਆ 
ਜਾਂਦਾ । ਉਹ ਨਿਸ਼ਚਾ ਕਰਦਾ ਕਿ ਅੱਜ ਸਾਫ਼ ਸਾਫ਼ ਪੁੱਛੇਗਾਂ । 

ਉਸ ਦਿਨ ਬਾਜ਼ਾਰ ਤੋਂ ਕੁਝ ਮਠੁਆਈ ਉਹ ਖਰੀਦ ਲਿਆਏ ਸਨ । ਉਸ ਨੇ 
ਚਾਹ ਬਣਾਈ ਤਾਂ ਉਨ੍ਹਾਂ ਨੇ ਮੁਸਕਰਾਦਿਆਂ ਹੋਇਆਂ ਮਠਿਆਈ ਦਾ ਡੱਬਾ ਖੌਲ੍ਹ ਕੇ 
ਚਾਹ ਦੇ ਦੋ ਪਿਆਲਿਆਂ ਦੇ ਵਿਚਕਾਰ ਰੱਖ ਦਿੱਤਾ । ਉਹ ਹੈਰਾਨ ਜਿਹਾ ਡੱਬੇ ਵੱਲ 
ਵੇਖਦਾ ਰਿਹਾ, ਉਨ੍ਹਾਂ ਦੇ ਚਿਹਰੇ ਵੱਲ ਵੇਖਣ ਦੀ ਹਿੰਮਤ ਨਾ ਹੋਈ । 

“ਪਤਾ ਨਹੀਂ, ਤੈਨੂੰ ਯਾਦ ਹੈ ਜਾਂ ਨਹੀ । ਅੱਜ ਤੇਰਾ ਜਨਮ ਦਿਨ ਹੈ, ਇਸ 
ਲਈ ਇਹ ਲੈ ਆਇਆਂ ।'' ਉਹ ਆਪਣੀ ਆਵਾਜ਼ ਨੂੰ ਸਹਿਜ ਬਣਾਂਦੇ ਹੋਏ ਬੋਲੇ । 

ਬਹੁਤ ਕੌਸ਼ਿਸ਼ ਕਰਨ ਤੇ ਵੀ ਉਹ ਆਪਣਾ ਹਾਸਾ ਰੋਕ ਨਹੀ` ਸਕਿਆ, "ਮੇਰਾ 
ਜਨਮ ਦਿਨ ਹੈ ? ਤੁਸੀ' ਮੇਰਾ ਜਨਮ ਦਿਨ ਮਨਾ ਰਹੇ ਹੋ । ਕਿਉ... 

ਉਸ ਦਾ ਅਸੁਭਾਵਕ ਜਿਹਾ ਹਾਸਾ ਸੁਣ ਕੇ ਉਹ ਕੁਝ ਡਰ ਗਏ । ਮਠਿਆਈ 
ਖਰੀਦਦੇ ਸਮੇ“ ਉਹ ਨਿਸ਼ਚਾ ਨਹੀ` ਕਰ ਸਕੇ ਸਨ ਕਿ ਉਸ ਦੇ ਜਨਮ ਦਿਨ ਦੀ ਗੱਲ 
ਉਸ ਨੂੰ ਕਹਿਣੀ ਚਾਹੀਦੀ ਹੈ ਜਾਂ ਨਹੀ' । ''ਇਸ ਵਿਚ ਹੱਸਣ ਦੀ ਕਿਹੜੀ ਗੱਛ 
ਹੈ ?' ਉਹ ਬਹੁਤ ਸ਼ਾਂਤ ਮੁਦਾ ਵਿਚ ਬੋਲੋ । 

ਪਰ ਉਸ ਨੇ ਉਨ੍ਹਾਂ ਦੀ ਗੱਲ ਸੁਣੀ ਨਹੀ” । ਉਹ ਉਨ੍ਹਾਂ ਤ' ਬਹੁਤ ਦੂਰ ਚਲਾ 
ਗਿਆ ਸੀ । ਜਿਥੇ ਉਹ ਉਸ ਦਾ ਸਾਥ ਨਹੀ` ਦੇ ਸਕਦੇ ਸਨ । ਉਨ੍ਹਾਂ ਨੇ ਚੁੱਪਚਾਪ 
ਰਹਿਣਾ ਹੀ ਚੰਗਾ ਸਮਝਿਆ । ਸਾਰੇ ਦਿਨ ਦੇ ਕੌਮ ਦੇ ਬਾਅਦ ਥਕਾਵਟ ਨਾਲ ਉਸ 
ਦਾ ਚਿਹਰਾ ਸ਼ਾਮ ਦੇ ਹਨੌਰੇ ਵਿਚ ਇਕ ਪ੍ਰਸ਼ਨ ਚਿੰਨ੍ਹ ਜਿਹਾ ਬਣਿਆ ਉਨ੍ਹਾਂ ਦੇ 
ਸਾਹਮਣੇ ਝੂਲਦਾ ਦਿਖਾਈ ਦਿੱਤਾ । ਕਿੰਨੇ ਵਰ੍ਹੇ ਉਸ ਨੂੰ ਜਨਮਿਆਂ ਬੀਤ ਗਏ । 
ਵਿਚਕਾਰਲਾ ਸਮਾਂ ਇਕ ਭੁੱਲੀ ਹੋਈ ਲੰਮੀ ਯਾਤਰਾ ਜਾਪਿਆ । ਮਠਿਆਈ ਦਾ ਖੁਲ੍ਹਾ 
ਡੱਬਾ ਉਨ੍ਹਾਂ ਦੋਹਾਂ ਦੇ ਵਿਚਕਾਰ ਲਾਵਾਰਸ ਜਿਹਾ ਉਥੇ ਹੀ ਪਿਆ ਰਿਹਾ । 

ਉਸ ਦੇ ਅੰਦਰ ਇਕ ਡੂੰਘੀ ਖਾਈ ਬਣੀ ਹੋਈ ਸੀ, ਜਿਸ ਵਿਚ ਇੰਨੇ ਵਰ੍ਹਿਆਂ 
ਤੱਕ ਆਪਣੇ ਆਪ ਬਹੁਤ ਕੁਝ ਜਮ੍ਹਾ ਹੁੰਦਾ ਗਿਆ ਸੀ । ਪਰ ਜਿਥੇ ਉਹ ਕਦੀ ਝਾਂਕ 
ਤੱਕ ਨਹੀ" ਸਕੇ । ਹੁਣ ਜਦੋ” ਕਦੀ ਉਸ ਖਾਈ ਵਿਚੋਂ ਕੁਝ ਨਿਕਲ ਕੇ ਬਾਹਰ 


84 ਸਮਕਾਲੀਨ ਹਿੰਦੀ ਕਹਾਣੀਆਂ 


ਆਉਂਦਾ ਹੈ ਤਾਂ ਉਹ ਚੌਕ ਜਾਂਦੇ, ਉਨ੍ਹਾਂ ਦੇ ਵਿਚ ਦੀ ਦੂਰੀ ਹੋਰ ਵੱਧ ਜਾਂਦੀ ਹੈ । 

ਇਧਰ ਬਹੁਤ ਇਕੱਲਾ-ਇਕੱਲਾ ਜਿਹਾ ਮੈ ਮਹਿਸੂਸ ਕਰਨ ਲੱਗਾ ਹਾਂ,.,'' ਉਨ੍ਹਾਂ 
ਦੀ ਆਵਾਜ਼ ਵਿਚ ਇਕ ਹਿਚਕੀ ਜਿਹੀ ਭਰੀ ਸੀ । ਤੇਅ ਨਹੀ` ਕਰ ਸਕੇ ਸਨ ਕਿ 
ਇਹ ਗੱਲ ਕਹਿਣੀ 'ਚਾਹੀਦੀ ਹੈ ਜਾਂ ਨਹੀ` । ''ਦਿਲ ਹਮੇਸ਼ਾਂ ਭਟਕਦਾ ਜਿਹਾ ਰਹਿੰਦਾ 
ਹੈ । ਕੁਝ ਧਾਰਮਿਕ ਪੁਸਤਕਾਂ ਵੀ ਪੜ੍ਹਨ ਦੀ ਕਸ਼ਿਸ਼ ਕਰਦਾ ਹਾਂ । ਸਾਧੂ ਸੇਤਾਂ ਦੇ 
ਉਪਦੇਸ਼ ਸੁਣਨ ਵੀ ਚਲਾ ਜਾਂਦਾ ਹਾਂ, ਪਰ ਕਿੱਧਰੇ ਚਿੱਤ ਨਹੀ ਜੇਮਦਾ । ਸਭ 
ਵਿਅਰਥ ਜਿਹਾ ਲੱਗਦਾ ਹੈ । 

ਬੱਚੂ ਦੀ ਇੱਛਾ ਹੋਈ ਕਿ ਉਹ ਉਨ੍ਾਂ ਨੂੰ ਆਖੇ ਕਿ ਉਹ ਵੀ ਅਜਿਹਾ ਹੀ ਮਹਿਸੂਸ 
ਕਰਦਾ ਹੈ । ਘਰ, ਦਫ਼ਤਰ, ਨੌਕਰੀ ,..ਸਭ ਵਿਅਰਥ ਜਿਹੇ ਲੱਗਦੇ ਹਨ । ਕਈ ਵਾਰ 
ਇਹ ਸਭ ਛੱਤ ਕੇ ਸਾਧੁ ਬਣ ਜਾਣ ਦੀ ਗੱਲ ਦਿਲ ਵਿਚ ਉੱਠਦੀ ਹੈ, ਪਰ ਫਿਰ 
ਲੱਗਦਾ ਹੈ ਜਿਵੇ" ਸਾਧੂ ਬਣ ਕੇ ਛੱਡਣ ਦੇ ਲਈ ਮੋਹ ਮਾਇਆ ਨਾਲ ਭਰੀ ਹੋਈ 
ਕਦ ਚੀਜ਼ ਉਸ ਦੇ ਕੌਲ ਨਹੀ" ਹੈ । ਨਾ ਪਤਨੀ, ਨਾ ਬੱਚੋ, ਨਾ ਆਪਣਾ ਘਰ, ਨਾ 
ਰੁਪਏ-ਪੈਸੇ । ਫਿਰ ਜੋਗੀਆ ਕੱਪੜੇ ਪਾ ਕੇ ਪੰਮਣ ਫਿਰਨ ਤੋ' ਵੱਧ ਉਸ ਤੋ` ਕੁਝ 
ਪ੍ਰਾਪਤ ਨਹੀ` ਹੋਵੇਗਾ । 

“ਕਦੀ-ਕਦੀ ਤਾਂ ਇਸ ਗੱਡੀ ਨੂੰ ਘਸੀਟਦਿਆਂ ਰਹਿਣ ਦਾ ਕੋਈ ਮਤਲਬ ਸਮਝ 
ਵਿਚ ਨਹੀ” ਆਉਦਾ..." ਉਹ ਜਿਵੇ ਆਪਣੇ ਆਪ ਨਾਲ ਹੀ ਗੱਲਾਂ ਕਰ 
ਰਹੇ ਸਨ । 

'ਹੁਣ ਤਾਂ ਇਹ ਸਭ ਸੋਚਣਾ ਵਿਅਰਥ ਹੈ । ਤੁਸੀ` ਵੇਖਦੇ ਨਹੀ', ਕਿੰਨੀ ਦੇਰ ਹੋ 
ਚੁਕੀ ਹੈ...” 

''ਜਦ” ਤੱਕ ਸਰੀਰ ਵਿਚ ਸਾਹ ਹੈ, ਤਦ ਤੱਕ ਜ਼ਿੰਦਗੀ ਦਾ ਕੇਵਲ ਇਕ ਹੀ 
ਮਤਲਬ ਹੁੰਦਾ ਹੈ, ਸਭ ਦੇ ਲਈ ਬਰਾਬਰ ।' ਪਰ ਉਹ ਅਚਾਨਕ ਚੁੱਪ ਹੋ ਗਏ । ਪਲ 
ਭਰ ਲਈ ਉਨ੍ਹਾਂ ਨੂੰ ਲੱਗਾ, ਜਿਵੇ ਬੱਚੂ ਦੇ ਸਾਹਮਣੇ ਇਹ ਸਭ ਆਖ ਕੇ, ਕੀ ਉਹ 
ਉਸ ਦੀ ਹਮਦਰਦੀ ਪਾਣਾ ਚਾਹੁੰਦੇ ਹਨ ? ਉਦਾਸੀਨਤਾ ਅਤੇ ਖਿੱਝ ਦੀ ਇਕ ਲਹਿਰ 
ਜਿਹੀ ਉਨ੍ਹਾਂ ਦੇ ਅੰਦਰ ਦੌੜ ਗਈ । "ਪਰ ਜਦੋ" ਉਹ ਮਤਲਬ ਵੀ ਕਮਜ਼ੋਰ ਪੈ ਜਾਂਦਾ 
ਹੈ ਤਾਂ...'' ਉਹ ਹਲਕੀ ਆਵਾਜ਼ ਵਿਚ ਕਹਿ ਰਹੇ ਸਨ । 

_ ਸ਼ੀਸ਼ੇ ਦੇ ਸਾਹਮਣੇ ਸ਼ੇਵ ਕਰਦਿਆਂ ਹੋਇਆਂ ਸ਼ੀਸ਼ੇ ਵਿਚ ਪਿੱਛੋਂ ਚਾਰਪਾਈ ਤੇ ਬੈਠੇ 
ਹੋਏ ਪਿਤਾ ਨੂੰ ਆਪਣੇ ਵੱਲ ਘੂਰਦਿਆਂ ਵੇਖ ਕੇ ਉਹ ਕੁਝ ਦੇਰ ਦੇ ਲਈ ਹੈਰਾਨ ਜਿਹਾ 
ਖਲੌਤਾ ਉਨ੍ਹਾਂ ਨੂੰ ਹੀ ਵੇਖਦਾ ਰਿਹਾ, ਪਰ ਉਹ ਇਸ ਗੱਲ ਨੂੰ ਨਹੀ` ਜਾਣ ਸਕਦੇ ਸਨ ।` 
ਅਚਾਨਕ ਪਿੱਛੇ ਮੁੜ ਕੇ ਉਹ ਕਹਿਣ ਲੱਗਾ, ਕਦੀ-ਕਦੀ ਸ਼ੀਸ਼ੇ. ਵਿਚ ਆਪਣਾ 
ਚਿਹਰਾ ਵੇਖਦਿਆਂ ਹੋਇਆਂ ਮੈਨੂੰ ਆਪ ਦਾ ਚਿਹਰਾ ਵਿਖਾਈ ਦੇਣ ਲੱਗ ਜਾਂਦਾ ਹੈ ।'' 
ਉਹ ਜ਼ੋਰ ਨਾਲ ਹੱਸਿਆ । "'ਮੈ' ਬਹੁਤ ਕੋਸ਼ਿਸ਼ ਕਰਨ ਤੇ ਵੀ ਤੁਹਾਡਾ ਚਿਹਰਾ ਹਟਾ 
ਨਹੀ ਸਕਦਾ । ਅਜਿਹਾ ਕਿਉਂ ਹੁੰਦਾ ਹੈ ?'' 

ਉਹ ਸਾਬਣ ਲੱਗੇ ਉਸ ਦੇ ਚਿਹਰੇ ਵੱਲ ਵੇਖਦੇ ਰਹੇ । ਉਸ ਦੇ ਕਿਸੇ ਵੀ 
ਸਵਾਲ ਦਾ ਜਵਾਬ ਉਨ੍ਹਾਂ ਕੌਲ ਨਹੀਂ ਸੀ । ਹੁੰਦਾ ਵੀ ਤਾਂ ਉਹ ਉਸ ਨੂੰ ਦੱਸ ਨਹੀਂ 


ਦੀਮਕ 85 


ਸਕਦੇ ਸਨ । 

8 ਸੋਚਦਾ ਸਾਂ ਕਿ ਇਕ ਵਾਰ ਘਰ ਛੱਡ ਕੇ ਬਿਨਾਂ ਕਿਸੇ ਤਰ੍ਹਾਂ ਦੇ ਬੋਧਨਾਂ 
ਦੇ ਮੈ ਇਕ ਨਵੀ" ਜ਼ਿੰਦਗੀ ਜੀ ਸਕਾਂਗਾ । ਜਿਵੇ ਚਾਹਵਾਂ, ਉਸੇ ਤਰ੍ਹਾਂ । ਪਰ...ਉਹ 
ਨਹੀ' ਹੋ ਸਕਿਆ । ਮੈਨੂੰ ਇਕ ਦੀਮਕ ਜਿਹੀ ਲੱਗ ਚੁੱਕੀ ਹੈ, ਜਿਸ ਤੋ” ਮੋ" ਕਦੀ 
ਮੁਕਤੀ ਨਹੀ` ਪਾ ਸਕਦਾ । ਇਹ ਗੱਲ ਇਥੇ ਆ ਕੇ ਪਤਾ ਲੱਗੀ ਪਰ ਤੁਸੀ” ਬਹੁਤ 
ਪਹਿਲਾਂ ਤੋ` ਹੀ ਜਾਣਦੇ ਸੀ...'' 

ਪਿਛਲੇ ਤਿੰਨ-ਚਾਰ ਦਿਨਾਂ ਵਿਚ ਉਹ ਕੁਝ ਚੁੱਪ ਜਿਹੇ ਰਹਿਣ ਲੱਗੇ ਸਨ । 
ਉਹ ਕੌਈ ਗੱਲ ਕਹਿੰਦਾ ਵੀ ਤਾਂ ਉਸ ਨੂੰ ਲੱਗਦਾ ਜਿਵੇ ਉਨ੍ਹਾਂ ਨੇ ਸੁਣੀ ਨਹੀਂ । 
ਅੱਖਾਂ ਕਮਰੇ ਦੀ ਚਾਰ ਦੀਵਾਰ ਦੇ ਅੰਦਰ ਵੇਖਦਿਆਂ ਹੋਇਆਂ ਵੀ ਕਿੱਧਰੇ ਗੁਆਚ 
ਜਾਂਦੀਆਂ ਸਨ । ਕੁਝ ਦੇਰ ਦੇ ਲਈ ਉਹ ਦਿਲਚਸਪੀ ਲੈਣ ਦੀ ਕੋਸ਼ਿਸ਼ ਕਰਦੇ 
ਸਨ, ਪਰ ਫਿਰ ਜਿਵੇ“ ਅਸਫ਼ਲ ਹੋ ਕੇ ਆਪਣੇ ਘੇਰੇ ਵਿਚ ਵਾਪਸ ਮੁੜ ਆਉਦੇ ਸਨ । 
ਕਾਰਣ ਉਸ ਦੀ ਸਮਝ ਵਿਚ ਨਹੀ` ਆਇਆ । 

“ਤੁਹਾਡੀ ਤਬੀਅਤ ਤਾਂ ਠੀਕ ਹੈ...'' ਉਸ ਨੇ ਜ਼ਰਾ ਝਿਜਕਦਿਆਂ ਹੋਇਆਂ 
ਕਿਹਾ । ੍ 

ਉਹ ਚੌਕ ਪਏ, “ਮੈ” ਠੀਕ ਹਾਂ, ਮੈਨੂੰ ਕੁਝ ਨਹੀ" ਹੋਇਆ,.,'' 

ਉਸ ਨੂੰ ਲੱਗਾ ਜਿਵੇ ਉਹ ਕੁਝ ਛੁਪਾ ਰਹੇ ਹੋਣ । 

'“ਤਹਾਡਾ ਚਿਹਰਾ ਕੁਝ ..,'' 

ਉਹ ਉਦਾਸੀ ਭਰੀ ਆਵਾਜ਼ ਵਿਚ ਬੋਲੇਂ, ਜਿਹੋ ਜਿਹਾ ਪਹਿਲਾਂ ਸਾਂ, ਉਸੇ ਤਰ੍ਹਾਂ 
ਹੀ ਹਾਂ । ਤੈਨੂੰ ਫਿਕਰ ਕਰਨ ਦੀ ਕੋਈ ਲੌੜ ਨਹੀ” ।' 

ਉਹ ਉਨ੍ਹਾਂ ਦੇ ਚਿਹਰੇ ਨੂੰ ਦੇਰ ਤੱਕ ਵੇਖਦਾ ਰਿਹਾ । ਬੀਤੇ ਹੋਏ ਸਮ” ਦੀਆਂ 
ਅਣਗਿਣਤ ਯਾਦਗਾਰਾਂ ਇਕ-ਇਕ ਕਰਕੇ ਸਪੱਸ਼ਟ ਰੂਪ ਨਾਲ ਅੰਕਤ ਸਨ, ਜਿਨ੍ਹਾਂ 
ਵਿਚੋ ਕੁਝ ਨੂੰ ਉਹ ਪਛਾਣਦਾ ਸੀ । ਹੁਣ ਬਾਕੀ ਬਚਿਆ ਹੋਇਆ ਰਸਤਾ ਕੇਵਲ 
ਇਕ ਰੇਗਿਸਤਾਨ ਜਿਹਾ ਹੋਵੇਗਾ, ਜਿਥੇ ਉਹ ਕੋਈ ਚਿੰਨ੍ਹ ਨਹੀ ਛੱਡ ਸਕਣਗੇ । 

“ਸੋਚਦਾ ਹਾਂ, ਕਿ ਦੋ-ਚਾਰ ਦਿਨਾਂ ਵਿਚ ਵਾਪਸ ਮੁੜ ਜਾਵਾਂਗਾ,,. ' ਉਹ 
ਗੈਭੀਰ ਆਵਾਜ਼ ਵਿਚ ਬੋਲੇ, ''ਕੁਝ ਜ਼ਿਆਦਾ ਹੀ ਰਹਿ ਗਿਆਂ । ਇਥੇ ਆਉਣ ਤੋ” 
ਪਹਿਲਾਂ ਦੋ ਦਿਨ ਰਹਿਣ ਦੀ ਯੋਜਨਾ ਸੀ, ਪਰ ਅੱਜ ਬਾਰ੍ਹਾਂ ਦਿਨ ਬੀਤ ਗਏ । ਕੁਝ 
ਪਤਾ ਹੀ ਨਹੀ ਲੱਗਾ ।'' 

ਉਹ ਧਿਆਨ ਨਾਲ ਉਹਨਾਂ ਦੇ ਚਿਹਰੇ ਵੱਲ ਵੇਖਣ ਲੱਗਾ । ਕੁਝ ਦਿਨ ਪਹਿਲਾਂ 
ਉਨ੍ਹਾਂ ਦੀ ਗੱਲ ਸੁਣ ਕੇ ਉਸ ਨੂੰ ਤਸੱਲੀ ਹੀ ਮਿਲਦੀ, ਪਰ ਬਾਰ੍ਹਾਂ ਦਿਨ ਬਾਅਦ ਇਹ 
ਸੁਣ ਕੇ ਉਸ ਦਾ ਦਿਲ ਚੁੱਪਚਾਪ ਡੁੱਬਦਾ ਰਿਹਾ । 

“ਇੰਨੀ ਜਲਦੀ ਕੀ ਹੈ ?'' ਉਹ ਬੁੜਬੁੜਾਇਆ, ''ਕੀ ਘਰ ਕੋਈ ਜ਼ਰੂਰੀ 
ਕੌਮ ਹੈ ?'' 

“ਕੌਮ ਨਾ ਹੋਣ ਤੇ ਵੀ ਤਾਂ ਆਪਣੇ ਘਰ ਮੁੜਨਾ ਹੀ ਪੈਦਾ ਹੈ । ਇਥੇ ਆ 
ਸਕਿਆਂ, ਇਹੀ ਕੀ ਘੱਟ ਹੈ ?'' 


86 ਸਮਕਾਲੀਨ ਹਿੰਦੀ ਕਹਾਣੀਆਂ 


ਪਹਿਲੀ ਵਾਰ ਉਸ ਨੂੰ ਲੱਗਾ ਜਿਵੇ" ਉਨ੍ਹਾਂ ਦੇ ਚਲੋ ਜਾਣ ਦੇ ਬਾਅਦ ਕਮਰਾ 
ਬਹੁਤ ਖਾਲੀ-ਖਾਲੀ ਜਿਹ ਲੱਗੇਗਾ । ਉਹਨਾਂ ਦੀ ਹਾਜ਼ਰੀ ਦਾ ਉਹ ਆਦੀ ਹੋ ਚੁੱਕਾ 
ਸੀ । ਚਾਰਪਾਈ 'ਤੇ ਪੈਰ ਸਮੇਟ ਕੇ ਬੈਠੇ ਹੋਏ ਦੇਖਣ ਦੀ ਆਦਤ ਜਿਹੀ ਪੈ ਗਈ ਸੀ । 
ਹੁਣ ਉਹ ਉਸ ਤੇ ਕਦੀ ਸੌ ਨਹੀ` ਸਕੇਗਾ, ਇਸੇ ਤਰ੍ਹਾਂ ਖਾਲੀ ਵਿਛੀ ਰਹਿਣ 
ਦੇਵੇਗਾ । 

ਕੁਝ ਦੇਰ ਬਾਅਦ ਉਸ ਨੂੰ ਇਹ ਵੀ ਲੱਗਾ, ਜਿਵੇਂ ਆਪਣੇ ਚਲੋ ਜਾਣ ਦੀ ਗੱਲ 
ਉਨ੍ਹਾਂ ਨੇ ਕੇਵਲ ਆਪਣੀ ਮਹੱਤਤਾ ਵਧਾਉਣ ਦੇ ਲਈ ਹੀ ਸ਼ਾਇਦ ਆਖੀ ਹੋਵੇ । ਉਹ 
ਅਜੇ ਜਾਣਗੇ ਨਹੀ, ਤਦ ਤੱਕ ਸ਼ਾਇਦ ਰੁਕੇ ਰਹਿਣਗੇ ਜਦੋ“ ਤੱਕ ਕੋਈ ਅਣਚਾਹ 
ਘਟਨਾ ਨਾ ਘੱਟ ਜਾਏ । ਉਹ ਉਮੀਦ ਲਾ ਰਹੇ ਸਨ ਕਿ ਉਹ ਉਨ੍ਹਾਂ ਨੂੰ ਰੁੱਕ ਜਾਣ ਦੇ 
ਲਈ ਜ਼ੋਰ ਦੇਵੇ, ਜਿਸ ਨਾਲ ਉਸ ਦੇ ਅਹਿਸਾਸ ਦਾ ਭਾਰ ਘੱਟ ਹੀ ਬਣਿਆ ਰਹੇ । 
ਦਹ ਸੋਚ ਕੇ ਉਹ ਸੇਤੁਸ਼ਟ ਹੋ ਗਿਆ । - 

ਦੇ ਦਿਨ ਬਾਅਦ ਦਫ਼ਤਰ” ਮੁੜਨ ਤੇ ਜਦੋ“ ਉਸ ਨੇ ਬੈਦ ਦਰਵਾਜ਼ੇ ਤੇ ਜੈਦਰਾ 
ਲੱਗਾ ਹੋਇਆ ਵੇਖਿਆ ਤਾਂ ਕੁਝ ਦੇਰ ਦੇ ਲਈ ਉਹ ਹੈਰਾਨੀ ਵਿਚ ਪੈ ਗਿਆ । 
ਦੂਸਰ ਚਾਬੀ ਉਸ ਦੀ ਜੇਬ ਵਿਚ ਸੀ, ਪਰ ਜੈਦਰਾ ਖੰਲੂਣ ਲਈ ਉਹ ਝਿਜਕਦਾ 
ਰਿਹਾ । ਜਦ ਤੱ ਉਹ ਆਏ ਸਨ ਤਦ ਤ' ਸ਼ਾਮ ਨੂੰ ਵਾਪਸ ਮੁੜਨ ਤੇ ਜੈਦਰਾ ਖੋਲਣ 
ਦੀ ਲੌੜ ਉਸ ਨੂੰ ਕਦੀ ਨਹੀ" ਹੋਈ । ਦਿਨ ਵਿਚ ਜਿਥੇ ਇੱਛਾ ਹੁੰਦੀ, ਉਹ ਘੁੰਮ 
ਆਉਂਦੇ । ਪਿਕਚਰ ਵੇਖ ਆਉਂਦੇ, ਪਰ ਸ਼ਾਮ ਨੂੰ ਉੱਸ ਦੇ ਮੁੜਨ ਤੋ` ਪਹਿਲਾਂ ਉਹ 
ਸਦਾ ਘਰ ਪਹੁਚ ਜਾਂਦੇ ਸਨ । ਦਿਲ ਵਿਚ ਕਿੱਧਰੇ ਇਹ ਉਮੀਦ ਵੀ ਜਾਗੀ ਕਿ ਉਹ 
ਸ਼ਾਇਦ ਕਿੱਧਰੇ ਘੁੰਮਣ ਗਏ ਹੌਣ, ਪਰ ਉਨ੍ਹਾਂ ਦੇ ਚਲੇ ਜਾਣ ਦੀ ਸ਼ੈਕਾ ਵੀ ਬਹੁਤ 
ਤੇਜ਼ ਸੀ । ਵਿਦਾ ਲੋਣ ਦੀ ਸਾਰੀ ਭਾਵਕਤਾ ਤੋ ਉਨ੍ਹਾਂ ਨੇ ਦੋਹਾਂ ਨੂੰ ਹੀ ਬਚਾ ਲਿਆ । 

ਚਾਰਪਾਈ ਦੇ ਉਪਰ ਤਹਿ ਕੀਤੀ ਹੋਈ ਇਕ ਚਿੱਠੀ_ਰੱਖੀ ਸ, ਜਿਸ ਨੂੰ 
ਖੋਲ੍ਹਦਿਆਂ ਉਸ ਦੇ ਹੱਥ ਕੌਬਣ ਲੱਗੇ । 


ਸੰ" ਘਰ ਵਪਸ ਜਾ ਰਿਹਾ ਹਾਂ । ਬਿਨਾਂ ਸੂਚਨਾ ਦਿੱਤੇ । ਇਸ ਤਰ੍ਹਾਂ ਅਚਾਨਕ 
ਚਲੇ ਜਾਣ ਦਾ ਮੈਨੂੰ ਦੁੱਖ ਹੈ । ਪਰ ਬਿਨਾਂ ਸੂਚਨਾ ਦਿੱਤੇ ਇਕ ਦਿਨ ਇਥੇ ਚਲਾ ਵੀ 
ਆਇਆ ਸਾਂ । ਚਾਬੀ ਹੇਠਾਂ ਮਕਾਨ ਮਾਲਕ ਨੂੰ ਦੇ ਦਿੱਤੀ ਹੈ । ਤੇਰੇ ਬਕਸੇ ਵਿਚ ਇਕ 
ਛੰਟੀ ਜਿਹੀ ਸੈਦੂਕਚੀ ਛੱਡ ਕੇ ਜਾ ਰਿਹਾ ਹਾਂ, ਜਿਸ ਵਿਚ ਤੇਰੀ ਮਾਂ ਦੇ ਸਾਰੇ ਗਹਿਣੇ 
ਰੱਖੋ ਹਨ। ਇਸੇ ਉਦੇਸ਼ ਨਾਲ ਮੈ ਇਥੇ ਆਇਆ ਵੀ ਸਾਂ । ਸੈਕੋਚ ਦੇ ਕਾਰਣ ਤੰਨੂੰ 
ਦੱਸ ਨਹੀਂ ਸਕਿਆ । ਚੰਗਾ...ਆਪਣੀ ਸਿਹਤ ਦਾ ਧਿਆਨ ਰੱਖੀ..." ਇਸ ਦੇ 

ਅੱਗੇ ਦੋ-ਤਿੰਨ ਸ਼ਬਦ ਲਿਖ ਕੇ ਫਿਰ ਕੱਟ ਦਿੱਤੇ ਸਨ । ਰ੍ 

ਆਪਣੇ ਬਕਸੇ ਵਿਚੋ" ਗਹਿਣਿਆਂ ਦੀ ਸੰਦੂਕਚੀ ਕੱਢਣ ਦੀ ਹਿੰਮਤ ਕਾਫੀ ਦੇਰ 
ਬਾਅਦ ਹੀ ਇਕੱਠੀ ਕਰ ਸਕਿਆ । ਉਹੀ ਮਖਮਲ ਦੇ ਛੋਟੇ ਵੱਡੇ ਡੱਥੇ ਸਨ, ਜਿਨ੍ਹਾਂ 
ਨੂੰ ਬਚਪਨ ਵਿਚ ਉਹ ਬਹੁਤ ਲਲਚਾਈਆਂ ਨਜ਼ਰਾਂ ਨਾਲ ਵੇਖਿਆ ਕਰਦਾ ਸੀ । ਉਹ 
ਮੌਤੀਆਂ ਦਾ ਜੜਾਊ ਹਾਰ, ਗਲੇ ਦਾ ਨਵਰਤਨ, ਚੂੜ੍ਹੀਆਂ ਜਿਨ੍ਹਾਂ ਤੇ ਮੀਨੇ ਦਾ ਕੌਮ 
ਕੀਤਾ ਹੋਇਆ ਸੀ, ਨੱਕ ਦੀ ਵੱਡੀ ਸਾਰੀ ਨੱਥ, ਕੈਨਾਂ ਦੀਆਂ ਹੀਰੇ ਦੀਆਂ 


ਦੀਮਕ 87 


ਵਾਲੀਆਂ,.,ਸਭ ਸੁਰੱਖਿਅਤ ਰੱਖੋ ਸਨ । ਉਹ ਉਦਾਸੀ ਭੁਰੋ ਭਾਵਾਂ ਨਾਲ਼ ਵੇਖ ਰਿਹਾ 
ਸੀ । ਉਨ੍ਹਾਂ ਨੂੰ ਪਾ ਕੇ ਪਲ ਭਰ ਵਿਚ ਉਨ੍ਹਾਂ ਦਾ ਸਾਰਾ ਮੋਹ ਖਤਮ ਹੋ ਗਿਆ । “ਇਹ 
ਸਾਰੇ ਗਹਿਣੇ ਤੇਰੀ ਵਹੁੱਟੀ ਦੇ ਲਈ ਹਨ..,'' ਮਾਂ ਦਾ ਇਹ ਵਾਕ ਉਸ ਦੇ ਕੰਨਾਂ ਵਿਚ 
ਗੁਜ ਉੱਠਿਆ । 

ਕਿੰਨਾ ਸਮਾਂ ਉਨ੍ਹਾਂ ਦੇ ਸਾਹਮਣੇ ਬੈਠਿਆਂ-ਬੈਠਿਆਂ ਬੀਤ ਗਿਆ, ਇਸ ਦਾ ਪਤਾ 
ਉਸ ਨੂੰ ਨਹੀ" ਲਗਾਂ । ਅਚਾਨਕ ਉਸ ਨੂੰ ਲੱਗਾ ਜਿਵੇ ਪਿਤਾ ਦਰਵਾਜ਼ੇ ਦੇ ਬਾਹਰ 
ਖਲੋਤੇ ਉਸ ਦੀ ਹਾਲਤ ਤੇ ਹੱਸ ਰਹੇ ਹੋਣ । ਉਸ ਨੇ ਚੌਂਕ ਕੇ ਦਰਵਾਜ਼ੇ ਵੱਲ ਵੇਖਿਆ 
ਤਾਂ ਕਿਸ ਦਾ ਪਰਛਾਵਾਂ ਦਿਖਾਈ ਦਿੱਤਾ । ਉਹ ਤੁਰੈਤ ਖਲੋ ਗਿਆ ਅਤੇ ਬਦਹਵਾਸ 
ਹੋ ਕੇ ਜ਼ੋਰ ਦਾ ਚੀਖਿਆ--"'ਕੌਣ ਹੈ ।' 

ਮਕਾਨ ਮਾਲਕ ਸਨ, ਉਸ ਨੂੰ ਚਾਬੀ ਦੇਣ ਆਏ ਸਨ । 


ਮੇਗ ਦੁਸ਼ਮਣ 


--ਕਿ੍‌ਸ਼ਨ ਬਲਵੈਵ ਬੇਦ 


ਉਹ ਇਸ ਸਮੇ' ਦੂਸਰੇ ਕਮਰੇ ਵਿਚ ਬੇਹੌਸ਼ ਪਿਆਂ ਹੈ । ਅੱਜ ਮੈ” ਉਸ ਦੀ ਸ਼ਰਾਬ 
ਵਿੱਚ ਕੋਈ ਚੀਜ਼ ਮਿਲਾ ਦਿਤੀ ਸੀ ਕਿ ਖਾਲੀ ਸ਼ਰਾਬ ਉਹ ਸ਼ਰਬਤ ਵਾਂਗ ਗਟ ਗਟ ਪੀ 
ਜਾਂਦਾ ਹੈ ਅਤੈ ਉੱਸ ਤੇ ਕੌਈ ਖਾਸ ਅਸਰ ਨਹੀ' ਹੁੰਦਾ । ਅੱਖਾਂ ਵਿਚ ਲਾਲ ਡੋਰੇ ਜਿਹੇ 
ਝੁਲਣ ਲੱਗਦੇ ਹਨ, ਮੱਥੇ ਦੀਆਂ ਲਕੀਰਾਂ ਪਸੀਨੇ ਵਿਚ ਭਿੱਜ ਕੇ ਚਮਕ ਉਠਦੀਆਂ 
ਹਨ, ਹੋਠਾਂ ਦਾ ਜ਼ਹਿਰ ਹੋਰ ਉਂਜਾਗਰ ਹੋ ਜਾਂਦਾ ਹੈ ਅਤੇ ਬਸ--ਹੋਸ਼ ਹਵਾਸ ਪੂਰੀ ਤਰ੍ਹਾਂ 
ਕਾਇਮ ਰਹਿੰਦੇ ਹਨ । 

ਹੈਰਾਨ ਹਾਂ ਕਿ ਇਹ ਤਰਕੀਬ ਮੈਨੂੰ ਪਹਿਲਾਂ ਕਦੀ ਕਿਊ ਨਹੀ' ਸੁੱਝੀ । ਸ਼ਾਇਦ 
ਮਝੀ ਵੀ ਹੋਵੇ ਅਤੇ ਮੈ" ਕਰਝ ਸੋਚ ਕੇ ਇਸ ਨੂੰ ਦਬਾ ਦਿਤਾ ਹੋਵੇ । ਮੈ" ਸਦਾ ਕੁਝ ਨਾ 
ਕੁੱਝ ਸੋਚ ਕੇ ਕਈ ਗੱਲਾਂ ਨੂੰ ਦਬਾ ਜਾਂਦਾ ਹਾਂ । ਅੱਜ ਵੀ ਮੰਨੂੰ ਡਰ ਤਾਂ ਸੀ ਕਿ ਉਹ 
ਪਹਿਲੇ ਹੀ ਘੁੱਟ ਵਿਚ ਸਵਾਦ ਪਛਾਣ ਕੇ ਮੇਰੀ ਚੋਰੀ ਪਕੜ ਲਏਗਾ । ਪਰ ਗਲਾਸ 
ਖਤਮ ਹੁਦਿਆਂ ਹੁਦਿਆਂ ਉਂਸ ਦੀਆਂ ਅੱਖਾਂ ਬੁੰਝਣ ਲੱਗੀਆਂ ਸਨ ਅਤੇ ਮੋਰਾ ਰੌਸਲ” 
ਵੱਧ ਗਿਆ ਸੀ । ਦਿਲ ਵਿਚ ਆਇਆ ਕਿ ਉਸੇ ਪਲ ਉਸ ਦੀ ਗਰਦਨ ਮਰੋੜ 
ਦੇਵਾਂ, ਪਰ ਫਿਰ ਨਤੀਜਿਆਂ ਦੀ ਕਲਪਨਾਂ ਨਾਲ ਦਿਲ ਦਹਿਲ ਕੇ ਰਹਿ ਗਿਆ । 
ਮੈਂ ਸਮਝਦਾ ਹਾਂ ਕਿ ਹਰ ਬੁਜ਼ਦਿਲ ਆਦਮੀ ਦੀ ਕਲਪਨਾ ਬਹੁਤ ਤੇਜ਼ ਹੁੰਦੀ ਹੈ ਜੋ 
ਸਦਾ 'ਉਸ ਨੂੰ ਹਰ ਖਤਰੇ ਤੌਂ" ਬਚਾ ਕੇ ਲੋ ਜਾਂਦੀ ਹੈ। ਫਿਰ ਵੀ ਹਿੰਮਤ ਬੈਨ੍ਹ ਕੇ ਮੈਂ ਇਕ 
ਵਾਰ ਸਿੱਧਾ ਉੱਸ ਵਲ ਵੇਖਿਆ ਜ਼ਰੂਰ ਸੀ । ਇਤਨ' ਵੀ ਕੀ ਘੱਟ ਹੈ ਕਿ ਸਾਧਾਰਣ 
ਹਾਲਤ ਵਿਚ ਮੈਰੀਆਂ ਨਜ਼ਰਾਂ ਉਸ ਦੇ ਸਾਹਮਣੇ ਇਧਰ ਉਧਰ ਚਿੜੀਆਂ ਵਾਂਗ 
ਫੜਫੇੜਾਂਦੀਆਂ ਰਹਿੰਦੀਆਂ ਹਨ । ਸਾਧਾਰਨ ਹਾਲਤਾਂ ਵਿਚ ਮੋਰੀ ਹਾਲਤ ਉਸ ਦੇ 
ਸਾਹਮਣੇ ਬਹੁਤ ਅਸਾਧਾਰਣ ਰਹਿੰਦੀ ਹੈ । 


ਖੈਰ, ਹੁਣ ਉਸ ਦੀਆਂ ਅੱਖਾਂ ਬਦ ਹੋ ਚੁੱਕੀਆਂ ਸਨ ਅਤੇ ਸਿਰ ਝੂਲ ਰਿਹਾ ਸੀ । 
ਇੱਕ ਪਾਸੇ ਰਿੜ੍ਹ ਕੇ ਡਿੱਗ ਜਾਣ ਤੋ ਪਹਿਲਾਂ ਉਸ ਦੀਆਂ ਬਾਹਵਾਂ ਦੋ ਲੱਦੀਆਂ 
ਹੋਈਆਂ ਢਿੱਲੀਆਂ ਟਹਿਣੀਆਂ ਦੀ ਸੁਸਤ ਜਿਹੀ ਉਠਾਣ ਦੇ ਨਾਲ ਮੋਰੇ ਵਲ ਉਠ 
ਆਈਆਂ ਸਨ । ਉੱਸ ਨੂੰ ਇੱਸ ਤਰ੍ਹਾਂ ਲਾਚਾਰ ਵੇਖ ਕੇ ਭਰਮ ਹੋਇਆ ਸੀ ਕਿ ਉਹ 
ਦਮ ਤੌੜ ਰਿਹਾ ਹੈ । 


ਮੋਰਾ ਦਸ਼ਮਣ ੧9 


ਪਰ ਮੈ ਜਾਣਦਾ ਹਾਂ ਕਿ ਉਹ ਮੂਜੀ ਕਿਸੇ ਵੀ ਪਲ ਉਛਲ ਕੇ ਖਲੋ ਸਕਦਾ ਹੈ । 
ਹੌਸ਼ ਸੋਭਾਲਣ ਤੇ ਉਹ ਕੁਝ ਕਹੇਗਾ ਨਹੀ । ਉਸ ਦੀ ਤਾਕਤ ਉਸ ਦੀ ਖਾਮੰਸ਼ੀ ਵਿਚ 
ਹੈ । ਗੱਲਾਂ ਉਹ ਉਸ ਜ਼ਮਾਨੇ ਵਿਚ ਵੀ ਬਹੁਤ ਘੱਟ ਕਰਦਾ ਸੀ, ਪਰ ਹੁਣ ਤਾਂ 
ਜਿਵੇ` ਬਿਲਕੁਲ ਗੂਗਾ ਹੋ ਗਿਆ ਰਵੇ । 

ਉਸ ਦੀ ਗੂੰਗੀ ਲਾਪ੍ਰਵਾਹੀ ਦੀ ਕਲਪਨਾ ਮਾਤਰ ਨਾਲ ਮੰਨੂੰ ਦਹਿਸ਼ਤ ਰੋ ਰਹੀ 
ਹੈ । ਕਿਹਾ ਨਾ ਕਿ ਮੈਂ' ਬੁਜ਼ਦਿਲ ਇਨਸਾਨ ਹਾਂ। 

ਉੱਜ ਪਤਾ ਨਹੀ` ਮੈ ਕਿਵੇ ਸਮਝ ਬੇਠਾ ਸਾਂ ਕਿ ਇਤਨੇ ਸਮੋ` ਤੇ" ਵੱਖ ਰਹਿਣ 


੨੦ 


ਤੋ` ਬਾਅਦ ਹੁਣ ਮੈ" ਉਸ ਦੇ ਆਤਕ ਤੋ” ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕਿਆ ਹਾਂ। 
ਇਸੇ ਖੁਸ਼ਫਹਿਮੀ ਵਿਚ ਸ਼ਾਇਦ ਉਸ ਦਿਨ ਮੇ ਉਸ ਨੂੰ ਆਪਣੇ ਨਾਲ ਲੈ ਆਇਆ 


€੧ 


ਸਾਂ । ਸ਼ਾਇਦ ਦਿਲ ਵਿਚ ਕਿਧਰੇ ਉਸ ਤੇ ਰੋਅਬ ਜਮਾਣ, ਉਸ ਨੂੰ ਨੀਵਾਂ ਦਿਖਾਣ 


ਦੀ ਦੁਰ-ਭਾਵਨਾ ਵੀ ਰਹੀ ਹੋਵੇ । ਹੋ ਸਕਦਾ ਹੈ ਕਿ ਮੈਂ ਸੋਚਿਆ ਹਵੇ ਕਿ ਉਹ ਮੇਰੀ 
ਜੀਉ'ਦੀ ਜਾਗਦੀ ਖੂਬਸੂਰਤ ਪਤਨੀ, ਚਹਿਕਦੇ ਮਟਕਦੇ ਤੋਦਰੁਸਤ ਬੱਚਿਆਂ ਅਤੇ 
ਸੱਜੀ ਸੈਵਰੀ ਆਲੀਸ਼ਾਨ ਕੌਠੀ ਨੂੰ ਵੇਖ ਕੇ ਆਪ ਹੀ ਮੈਦਾਨ ਛੱਡ ਕੇ ਨੱਸ ਜਾਏਗਾ 
ਅਤੇ ਸਦਾ ਦੇ ਲਈ ਮੈਨੂੰ ਉਸ ਤੋ' ਛੁਟਕਾਰਾ ਮਿਲ ਜਾਏਗਾ । ਸ਼ਾਇਦ ਮੈ ਉਸ ਤੇ 
ਇਹ ਸਾਬਤ ਕਰ ਵਿਖਾਣਾ ਚਾਹੁਂਦਾ ਸਾਂ ਕਿ ਉਸ ਤੋ` ਪਿੱਛਾ ਛੁਡਾ ਲੋਣ ਤ` ਬਾਅਦ 
ਮੈ ਕਿਸ ਖੁਸਗਵਾਰ ਹੱਦ ਤਕ ਆਪਣੀ ਜ਼ਿੰਦਗੀ ਨੂੰ ਸੈਭਾਲ-ਸੇਵਾਰ ਲਿਆ ਹੈ । 

ਪਰ ਇਹ ਸਾਰੇ ਲੋਗੜੇ ਬਹਾਨੇ ਹਨ । ਅਸਲੀਅਤ ਸ਼ਾਇਦ ਇਹ ਹੈ ਕਿ ਉਸ 
ਦਿਨ ਮ` ਉਸ ਨੂੰ ਆਪਣੇ ਨਾਲ ਨਹੀ` ਲਿਆਇਆ ਸਾਂ, ਸਗ ਉਹ ਆਪ ਹੀ ਮੇਰੇ 
ਨਾਲ ਚਲਾ ਆਇਆ ਸੀ ਜਿਵੇ' ਮੈ ਉਸ ਨੂੰ ਨਹੀਂ ਸਗੋ" ਉਹ ਮੈਨੂੰ ਨੀਵਾਂ ਦਿਖਾਣਾ 
ਚਾਹੁਦਾ ਹੋਵੇ । ਸਪੱਸ਼ਟ ਹੈ ਕਿ ਉਸ ਸਮੇ ਇਹ ਬਾਰੀਕ ਗੱਲ ਮੋਰੀ ਸਮਝ ਵਿਚ 
ਨਹੀ` ਆਈ ਹੋਵੇਗੀ । ਮੌਕੇ ਤੇ ਬਾਰੀਕ ਗੱਲ ਮੈ" ਕਦੀ ਨਹੀ` ਸੋਚ ਸਕਦਾ । ਇਹੀ 
ਤਾਂ ਮੁਸੀਬਤ ਹੈ । ਉੱਜ ਮੁਸੀਬਤਾਂ ਹੋਰ ਵੀ ਬਹੁਤ ਹਨ ਪਰ ਉਨ੍ਹਾਂ ਸਾਰਿਆਂ ਦਾ 
ਵਰਨਣ ਇਥੇ ਬੇਕਾਰ ਹੋਵੇਗਾ । 

ਖੋਰ, ਮਾਲਾ ਦੇ ਸਾਹਮਣੇ ਉਸ ਦਿਨ ਮੈ” ਇਸੇ ਤਰ੍ਹਾਂ ਦੀ ਕੋਈ ਲੰਗੜੀ ਸਫ਼ਾਈ 
ਪੇਸ਼ ਕਰਨ ਦੀ ਕੌਸ਼ਿਸ਼ ਕੀਤੀ ਸੀ ਅਤੇ ਉਸ ਤੇ ਕਈ ਅਸਰ ਨਹੀ ਹੋਇਆ ਸੀ । 
ਇਹ ਉਸ ਨੂੰ ਵੇਖਦਿਆਂ ਹੀ ਭੜਕ ਉਠੀ ਸੀ । ਸਭ ਤੋਂ ਪਹਿਲਾਂ ਆਪਣੀ ਬੇਵਕੂਫੀ 
ਅਤੇ ਸਾਰੀ ਸਥਿਤੀ ਦਾ ਅਹਿਸਾਸ ਸ਼ਾਇਦ ਮੈਨੂੰ ਉਸੇ ਪਲ ਹੋਇਆ ਸੀ । ਮੈਨੂੰ ਉਸ 
ਕੈਬਖਤ ਨਾਲ ਉਥੇ ਹੀ ਕਿਧਰੇ ਘਰ ਤੋ ਦੂਰ ਉਸ ਸੜਕ ਦੇ ਰਿਨਾਰੇ ਕਿਸੇ ਨਾ ਕਿਸੇ 
ਤਰ੍ਹਾਂ ਨਿਪਟ ਲੈਣਾ ਚਾਹੀਦਾ ਸੀ । ਜੇ ਆਪਣੀ ਉਸ ਸਹਿਮੀ ਹੋਈ ਖਾਮੌਸ਼ੀ ਨੂੰ ਤੋੜ ਕੇ 
ਮੰ ਆਪਣੀਆਂ ਸਾਰੀਆਂ ਮਜਬੂਰੀਆਂ ਉਸ ਦੇ ਸਾਹਮਣੇ ਨਾ ਰਖ ਦਿਤੀਆਂ ਹੈਦੀਆਂ । 
ਮਾਲਾ ਦਾ ਇਕ ਖਾਕਾ ਜਿਹਾ ਖਿੱਚ ਦਿਤਾ ਹੋਦਾ, ਸਾਫ਼ ਸਾਫ਼ ਉਸ ਨੂੰ ਕਹਿ ਦਿਤਾ 
ਹੁਦਾ--ਦੇਖ ਗੁਰੂ, ਮੇਰੇ ਤੋ ਦਇਆ ਕਰ ਅਤੇ ਮੇਰਾ ਪਿੱਛਾ ਛੱਡ ਦੇ--ਤਾਂ ਸ਼ਾਇਦ 
ਉਥੇ ਹੀ ਅਸੀ` ਕਿਸੇ ਸਮਝੌਤੇ ਤੇ ਪੁਜ ਜਾਂਦੇ । ਹੋਰ ਨਹੀ` ਤਾਂ ਉਹ ਮੈਨੂੰ ਕੁਝ ਵਕਤ 
ਤਾਂ ਦੇ ਹੀ ਦਿੰਦਾ । ਛੁਟਦਿਆਂ ਹੀ ਦੋ ਮੋਰਚਿਆਂ ਨੂੰ ਇਕੱਠਿਆਂ ਸੋਭਾਲਣ ਦੀ 


90 ਸਮਕਾਲੀਨ ਹਿੰਦੀ ਕਹਾਣੀਆਂ 


ਮੁਸ਼ਕਲ ਤਾਂ ਪੇਸ਼ ਨਾ ਆਉਦੀ । ਕ੍ਰਝ ਵੀ ਹੋਵੇ, ਮੈਨੂੰ ਉਸ ਨੂੰ ਆਪਣੇ ਘਰ ਨਹੀ” 
ਲਿਆਣਾ ਚਾਹੀਦਾ ਸੀ । ਪਰ ਹੁਣ ਇਹ ਸਾਰੀ ਸਮਝਦਾਰੀ ਬੇਕਾਰ ਸੀ । ਮਾਲਾ ਅਤੇ 
ਉਹ ਇਕ ਦੂਜੇ ਨੂੰ ਇਸ ਤਰ੍ਹਾਂ ਘੂਰ ਰਹੇ ਸਨ ਜਿਵੇ" ਦੋ ਪੁਰਾਣੇ ਅਤੇ ਜਾਨੀ 
ਦੁਸ਼ਮਣ ਹੋਣ । ਇਕ ਪਲ ਦੇ ਲਈ ਮੈਂ' ਸੋਚ ਕੇ ਸੈਤੁਸ਼ਟ ਹੋਇਆ ਸਾਂ ਕਿ ਮਾਲਾ 
ਸਾਰੀ ਸਥਿਤੀ ਆਪ ਸੈਭਾਲ ਲਏਗੀ ਅਤੇ ਫਿਰ ਦੂਸਰੇ ਹੀ ਪਲ ਮੈ" ਮਾਲਾ ਦੀ 
ਲਾਹਨਤ-ਮਲਾਮਤ ਦੀ ਕਲਪਨਾ ਠਰ ਕੇਂ ਸਹਿਮ ਗਿਆ ਸਾਂ। ਗੱਲ ਨੂੰ ਮਜ਼ਾਕ ਵਿਚ 
ਘੋਲ ਦੇਣ ਦੀ ਕੋਸ਼ਿਸ਼ ਵਿਚ ਮੈ ਇਕ ਖਾਸ ਪਿਲਪਿਲੇ ਲਹਿਜੇ ਵਿਚ ਜੋ ਮੌਰੇ ਕੌਲ 
ਅਜਿਹੇ ਨਾਜੁਕ ਮੌਕਿਆਂ ਲਈ ਸੁਰੱਖਿਅਤ ਰਹਿੰਦਾ ਹੈ--ਕਿਹਾ ਸੀ, ਡਾਰਲਿੰਗ ! 
ਜ਼ਰਾ ਰਸਤਾ ਤਾਂ ਛੱਡ, ਕਿ ਅਸੀ' ਬਹੁਤ ਲੰਮੀ ਸੈਰ ਤੋਂ ਮੁੜੇ ਹਾਂ, ਜ਼ਰਾ ਬੈਠ ਜਾਈਏ 
ਤਾਂ ਜੋ ਸਜ਼ਾ ਦਿਲ ਵਿਚ ਆਏ, ਦੇ ਦੇਣਾ । 

ਉਹ ਰਸਤੇ ਤੋ` ਤਾਂ ਹੱਟ ਗਈ, ਪਰ ਉਸ ਦੇ ਤਨਾਉ ਵਿਜ ਕੋਈ ਕਮੀ ਨਹੀ” ਹੋਈ 
ਸੀ ਅਤੇ ਨਾ ਹੀ ਉਸ ਨੇ ਮੈਨੂੰ ਬੈਠਣ ਦਿੱਤਾ ਸੀ । ਨਾਲ ਹੀ ਉਸ ਮੁਰਦਾਰ ਨੇ ਮੇਰੇ 
ਵਲ ਇਉ ਵੇਖਿਆ ਸੀ ਜਿਵੇਂ' ਕਹਿ ਰਿਹਾ ਹੋਵੇ--ਤਾਂ ਤੂੰ ਸੱਚਮੁੱਚ ਇਸ ਔਰਤ ਦਾ 
ਗੁਲਾਮ ਬਣ ਕੇ ਰਹਿ ਗਿਆ ਹੈਂ ? ਅਤੇ ਆਪ ਮੈ" ਉਨ੍ਹਾਂ ਦੋਹਾਂ ਵਲ ਇਸ ਤਰ੍ਹਾਂ ਵੇਖ 
ਰਿਹਾ ਸਾਂ, ਜਿਵੇ ਇਕ ਦੀ ਨਜ਼ਰ ਬਚਾ ਕੇ ਦੂਸਰੇ ਨਾਲ ਕੋਈ ਸਾਜ਼ਸ਼ੀ ਸੰਬੋਧ ਪੌਦਾ 
ਕਰ ਲੌਣ ਦੀ ਖਾਹਿਸ਼ ਹੋਵੇ । 

ਫਿਰ ਮਾਲਾ ਨੇ ਮੌਕਾ ਪਾਂਦਿਆਂ ਹੀ ਮੈਨੂੰ ਵੱਖਰਿਆਂ ਲਿਜਾ ਕੇ ਡਾਂਟਣਾ ਡਪਟਣਾ 
ਸ਼ੁਰੂ ਕਰ ਦਿੱਤਾ ਸੀ--ਮੋ' ਪੁੱਛਦੀ ਹਾਂ ਕਿ ਇਹ ਤੁਸੀ' ਕਿਸ ਅਵਾਰਾਗਰਦ ਨੂੰ ਪਕੜ 
ਕੇ ਨਾਲ ਲੈ ਆਏ ਹੋ। ਜ਼ਰੂਰ ਕੋਈ ਤੁਹਾਡਾ ਪੁਰਾਣਾ ਦਸਤ ਹੋਵੇਗਾ ? ਹੈ ਨਾ ? 
ਇਤਨੇ ਵਰ੍ਹੇ ਵਿਆਹ ਨੂੰ ਹੋ ਚਲੋਂ ਹਨ, ਪਰ ਤੁਸੀ' ਅਜੇ ਤਕ ਉੱਜ ਦੇ ਉੱਜ ਹੀ 
ਰਹੇ । ਮੇਰੇ ਬੱਚੇ ਉਸ ਨੂੰ ਵੇਖ ਕੇ ਕੀ ਕਹਿਣਗੇ ? ਗੁਆਂਢੀ ਕੀ ਸੋਚਣਗੇ ?£ ਹੁਣ 
ਕੁਝ ਬੋਲੌਗੇ ਵੀ ? 

ਮੈ ਹੈਰਾਨ ਸਾਂ ਕਿ ਕੀ ਬੋਲਾਂ । ਮਾਲਾ ਦੇ ਸਾਹਮਣੇ ਮੈ ਬੋਲਦਾ ਘੱਟ ਹਾਂ, 
ਜ਼ਿਆਦਾ ਵਕਤ ਤਲਣ ਵਿਚ ਹੀ ਬੀਤ ਜਾਂਦਾ ਹੈ, ਪਰ ਉਸ ਦਾ ਮਿਜ਼ਾਜ ਹੋਰ 
ਵਿਗੜ ਜਾਂਦਾ ਹੈ । ਉੱਜ ਉਸ ਦਾ ਗੁੱਸਾ ਬੜਾ ਸੀ । ਉਂਸ ਦਾ ਗ੍ਰੱਸਾ ਹਮੇਸ਼ਾਂ ਉਚਿਤ 
ਹੁਦਾ ਹੈ । ਸਾਡੀ ਕਾਮਯਾਬ ਸ਼ਾਦੀ ਦੀ ਬੁਨਿਆਦ ਵੀ ਇਸੇ ਤੇ ਕਾਇਮ ਹੈ- 
ਉਸ ਦੀ ਹਰ ਗੱਲ, ਹਮੇਸ਼ਾਂ ਠੀਕ ਹੁੰਦੀ ਹੈ ਅਤੇ ਮੈ ਹਰ ਗਲਤੀ ਨੂੰ ਚੁੰਪਚਾਪ ਅਤੇ 
ਝੱਟ ਸਵੀਕਾਰ ਕਰ ਲੰ'ਦਾ ਹਾਂ । ਉਪਰ ਤੋ ਉਹ ਕੁਝ ਵੀ ਕਿਉ” ਨਾ ਆਖੇ, ਉਸ ਨੂੰ 
ਮੋਰੀ ਫਰਮਾਬਰਦਾਰੀ `ਤੇ ਪੂਰਾ ਭਰੋਸਾ ਹੈ । ਵਿਚ ਵਿਚ ਕੇਵਲ ਮੈਨੂੰ ਖੁਸ਼ ਕਰਨ ਦੇ 
ਖਿਆਲ ਨਾਲ ਉਹ ਇਸ ਕਿਸਮ ਦੀਆਂ ਸ਼ਿਕਾਇਤਾਂ ਜ਼ਰੂਰ ਕਰਦੀ ਹੈ । 
ਤੈਨੂੰ ਪਝਾ ਨਹੀ" ਕਿਉ“ ਹਰ ਮਾਮੂਲੀ ਗੱਲ ਤੇ ਮੇਰੇ ਵਿਰੁੱਧ ਡੱਟ ਜਾਣ ਵਿਚ ਕੀ 
ਮਜ਼ਾ ਆਉਦਾ ਹੈ ? ਮੰਨਦੀ ਹਾਂ ਕਿ ਤੂੰ ਮੇਰੇ ਤੋ ਜ਼ਿਆਦਾ ਸਮਝਦਾਰ ਹੈ, ਪਰ 
ਕਦੀ ਕਦੀ ਮੇਰੀ ਗੱਲ ਰਖਣ ਦੇ ਲਈ ਹੀ ਸਹੀ,,.ਆਦਿ ਆਦਿ । 

ਮੈਨੂੰ ਉਸ ਦੇ ਇਹ ਝੂਠੇ ਉਲਾਹਮੇ ਪਸੰਦ ਹਨ, ਜਿਵੇ“ ਮੇ' ਉਨ੍ਹਾਂ ਤੋ ਬਹੁਤੀ 


ਮੋਰਾ ਦੁਸ਼ਮਣ 9] 


ਦੇਰ ਖੁਸ਼ ਨਹੀ" ਰਹਿ ਸਕਦਾ । ਫਿਰ ਵੀ ਉਹ ਸਮਝਦੀ ਹੈ ਕਿ ਇਨ੍ਹਾਂ ਨਾਲ ਮੇਰਾ 
ਭਰਮ ਬਣਿਆ ਰਹਿੰਦਾ ਹੈ ਅਤੇ ਮੈ` ਜਾਣਦਾ ਹਾਂ ਕਿ ਵਾਗਡੌਰ ਉਸੇ ਦੇ ਹੱਥ ਵਿਚ 
ਰਹਿੰਦੀ ਹੈ । ਅਤੇ ਇਹ ਠੀਕ ਹੀ ਹੈ । 

ਤਾਂ ਮਾਲਾ ਦੌਦ ਪੀਹ ਕੇ ਕਹਿ ਰਹੀ ਸੀ--ਹੁਣ ਕੁਝ ਬੋਲੋਗੇ ਵੀ $ ਮੰਰੋ ਬੱਢੇ 
ਪਾਰਕ ਤੋ" ਮੁੜ ਕੇ ਇਸ ਮਨਹੂਸ ਆਦਮੀ ਨੂੰ ਬੈਠਕ ਵਿਚ ਬੈਠਿਆਂ ਦੇਖਣਗੇ ਤਾਂ ਕੀ 
ਕਹਿਣਗੇ ? ਉਨ੍ਹਾਂ ਤੇ ਕੀ ਅਸਰ ਹੋਵੇਗਾ ? ਉਫ ਇਤਨਾ ਗੈਦਾ ਆਦਮੀ ! ਸਾਰਾ 
ਘਰ ਮਹਿਕ ਰਿਹਾ ਹੈ । ਦੱਸੋ ਨਾ, ਮੈ ਬੱਚਿਆਂ ਨੂੰ ਕੀ ਆਖਾਂਗੀ ? 

ਹੁਣ ਸਪੱਸ਼ਟ ਹੈ ਕਿ ਮੈ ਮਾਲਾ ਨੂੰ ਕੁਝ ਵੀ ਨਹੀ" ਦੱਸ ਸਕਦਾ ਸੀ । ਇਸ ਲਈ 
ਮੈ ਸਿਰ ਝੁਕਾਈ ਖਲੌਤਾ ਰਿਹਾ ਅਤੇ ਉਹ ਮੂੰਹ ਚੁਕੀ ਬਹੁਤ ਦੇਰ ਤਕ ਵਰ੍ਹਦੀ ਰਹੀ । 

ਉੱਜ ਇਥੇ ਇਹ ਗੱਲ ਸਾਫ਼ ਕਰ ਦਿਆਂ ਕਿ ਉਹ ਬੱਚੇ ਮਾਲਾ ਆਪਣੇ ਨਾਲ 
ਨਹੀ` ਲਿਆਈ ਸੀ । ਉਹ ਮੇਰੇ ਵੀ ਉਤਨੇ ਹੀ ਹਨ, ਜਿਤਨੇ ਕਿ ਉਸ ਦੇ ਪਰ 
ਅਜਿਹੇ ਮੌਕਿਆਂ ਤੇ ਉਹ ਹਮੇਸ਼ਾਂ 'ਮੌਰੇ ਬੱਚੇ ਕਹਿ ਕੇ ਮੇਰੇ ਨਾਲੋ' ਉਨ੍ਹਾਂ ਨੂੰ ਇਸ 
ਤਰ੍ਹਾਂ ਵੱਖ ਕਰ ਲਿਆ ਕਰਦੀ ਸੀ, ਜਿਵੇ ਕੋਈ ਚਿਕੜ ਵਿਚੋ` ਲਾਲ ਕੱਢ ਰਿਹਾ 
ਹੋਵੇ । ਕਦੀ ਕਦੀ ਮੈਨੂੰ ਇਸ ਗੱਲ ਤੇ ਬਹੁਤ ਦੁੱਖ ਵੀ ਹੁੰਦਾ ਹੈ ਪਰ ਫਿਰ ਠੰਡੇ ਦਿਲ 
ਨਾਲ ਸੋਚਣ ਤੇ ਮਹਿਸੂਸ ਹੁੰਦਾ ਹੈ ਕਿ ਸਰੀਰਕ ਸੱਚਾਈ ਕੁਝ ਵੀ ਹੋਵੇ 
ਰੂਹਾਨੀ ਤੌਰ ਤੇ ਸਾਡੇ ਸਾਰੇ ਬੱਚੇ ਮਲਾ ਦੇ ਹੀ ਹਨ। ਉਨ੍ਹਾਂ ਦੇ ਰੋਗ 
ਦੇਗ ਵਿਚ ਮੇਰਾ ਹਿੱਸਾ ਬਹੁਤ ਘੱਟ ਹੈ ਅਤੇ ਇਹ ਠੀਕ ਹੀ ਹੈ, ਕਿਉਕਿ ਜੇ ਉਹ 
ਮੇਰੇ ਤੇ ਜਾਂਦੇ ਤਾਂ ਉਨ੍ਹਾਂ ਨੂੰ ਮੇਰੇ ਵਾਂਗ ਸਿੱਧਾ ਹੋਣ ਵਿਚ ਪਤਾ ਨਹੀ ਕਿਤਨੀ ਢੇਰ 
ਲੱਗ ਜਾਂਦੀ । ਮੈ ਖੁਸ਼ ਹਾ ਕਿ ਉਨ੍ਹਾਂ ਦਾ ਭਵਿੱਖ ਬਹੁਤ ਰੌਸ਼ਨ ਹੈ ਅਤੇ ਉਸ ਰੌਸ਼ਨੀ 
ਵਿਚ ਮੇਰਾ ਹੱਥ ਬਸ ਇਤਨਾ ਹੀ ਹੈ ਕਿ ਮੈ ਉਨ੍ਹਾਂ ਦਾ ਕਾਨੂੰਨੀ ਅਤੇ ਸ਼ਾਇਦ 
ਜਿਸਮਾਨੀ, ਬਾਪ ਹਾਂ, ਉਨ੍ਹਾਂ ਦੇ ਲਈ ਪੈਸਾ ਕਮਾਂਦਾ ਹਾਂ ਅਤੇ ਦਿਲ ਜਾਨ ਨਾਲ 
ਉਨ੍ਹਾਂ ਦੀ ਮਾਂ ਦੀ ਸੇਵਾ ਵਿਚ ਦਿਨ ਰਾਤ ਜੁੱਟਿਆ ਰਹਿੰਦਾ ਹਾਂ । 

ਖੈਰ ! ਕੁਝ ਦੇਰ ਇਸੇ ਤਰ੍ਹਾਂ ਸਿਰ ਨੀਵਾਂ ਕੀਤੀ ਖੜਿਆਂ ਰਹਿਣ ਤੋ" ਬਾਅਦ 
ਆਖਰ ਸੌ ਬਹੁਤ ਹੀ ਨਿਮਰਤਾ ਭਰੀ ਆਵਾਜ਼ ਵਿਚ ਕਹਿਣਾ ਸ਼ੁਰੂ ਕੀਤਾ ਸੀ 
ਓ ਭਈ, ਮੈ" ਤਾਂ ਉਸ ਕੋਬਖਤ ਨੂੰ ਠੀਕ ਤਰ੍ਹਾਂ ਨਾਲ ਪਛਾਣਦਾ ਵੀ ਨਹੀ, ਉਸ ਨਾਲ਼ 
ਦੋਸਤੀ ਦਾ ਤਾਂ ਸਵਾਲ ਹੀ ਪੈਦਾ ਨਹੀ” ਹਦਾ । ਹੁਣ ਜੇ ਰਸਤੇ ਵਿਚ ਕੋਈ ਆਦਮੀ 
ਮਿਲ ਜਾਏ, ਤਾਂ...। 

ਪਤਾ ਨਹੀ" ਮੋਰੇ ਵਾਕ ਦਾ ਅੰਤ ਕਿਵੇ` ਹੁੰਦਾ । ਸ਼ਾਇਦ ਹੁੰਦਾ ਵੀ ਜਾਂ ਨਹੀਂ', 
ਪਰ ਮਾਲਾ ਨੇ ਵਿਚੇ ਹੀ ਪੈਰ ਪਟਕ ਕੇ ਕਹਿ ਦਿੱਤਾ--ਝ੍ਰਠ ਬਿਲਕੁਲ ਝੂਠ । 
ਦਿਹ ਕਹਿ ਕੇ ਉਹ ਅੰਦਰ ਚਲੀ ਗਈ ਅਤੇ ਮੈ` ਕੁਝ ਦੇਰ ਤਕ ਉੱਥੇ ਹੀ ਸਿਰ 
ਨੀਵਾਂ ਕੀਤੀ ਖਲੌਤਿਆਂ ਰਹਿਣ ਤੋ` ਬਾਅਦ ਵਾਪਸ ਉਸ ਕਮਰੇ ਵਿਚ ਮੁੜ ਆਇਆ, 
ਜਿਥੇ ਬੈਠਾ ਉਹ ਬੀੜੀ ਪੀ ਰਿਹਾ ਸੀ ਅਤੇ ਮੁਸਕਰਾ ਰਿਹਾ ਸੀ, ਜਿਵੇ ਸਭ ਜਾਣਦਾ 
ਹੋਵੇ ਕਿ ਮੈਂ ਕਿਸ ਸਟੇਜ ਤ` ਲੰਘ ਕੇ ਆ ਰਿਹਾ ਹਾਂ । 

ਹੁਣ ਹੋਇਆ ਅਸਲ ਵਿਚ ਇਹ ਸੀ ਕਿ ਉਸ ਸਾਮ ਮਾਲਾ ਤੋ ਕੁਝ ਦੇਰ 


92 ਸਮਕਾਲੀਨ ਹਿੰਦੀ ਕਹਾਣੀਆਂ 


ਇਕੱਲਿਆਂ ਘੁੰਮ ਆਉਣ ਦੀ ਆਗਿਆ ਲੌ ਕੇ ਮੈ ਉੱਜ ਹੀ ਬਿਨਾਂ ਮਤਲਬ ਘਰ 
ਤੋਂ ਬਾਹਰ ਨਿਕਲ ਗਿਆ ਸਾਂ । ਆਮ ਤੌਰ ਤੇ ਉਹ ਅਜਿਹੀ ਆਗਿਆ 
ਆਸਾਨੀ ਨਾਲ ਨਹੀ' ਦਿੰਦੀ, ਅਤੇ ਨਾ ਹੀ ਮੈ ਮੰਗਣ ਦੀ ਹਿੰਮਤ ਕਰ ਸਕਦਾ ਹਾਂ । 
ਬਿਨਾਂ ਮਤਲਬ ਘੁੰਮਣਾ ਉਸ ਨੂੰ ਬਹੁਤ ਬੁਰਾ ਲਗਦਾ ਹੈ । ਕਿਧਰੇ ਵੀ ਜਾਣਾ ਹੋਵੇਂ, 
ਕਿਸੇ ਨੂੰ ਵੀ ਮਿਲਣਾ ਹੋਵੇ, ਕੁਝ ਵੀ ਕਰਨਾ ਜਾਂ ਨਾਂ ਕਰਨਾ ਹੋਵੇ, ਮਤਲਬ ਸਾਫ ਅਤੇ 
ਠੀਕ ਫੈਸਲਾ ਉਹ ਪਹਿਲਾਂ ਤੋ ਹੀ ਕਰ ਲੌੱਦੀ ਹੈ । ਠੀਕ ਹੀ ਕਰਦੀ ਹੈ। ਮੋ" ਉਸ 
ਦੀ ਸਮਝਦਾਰੀ ਦੀ ਦਾਦ ਦਿੰਦਾ ਹਾਂ । ਉੱਜ ਘਰ ਤ` ਦੂਰ ਇਕੱਲਾ ਮੈ` ਕਿਸੇ 
ਮਤਲਬ ਨਾਲ ਵੀ ਨਹੀ ਜਾ ਸਕਦਾ । ਮਾਲਾ ਦੇ ਸਾਥ ਦੀ ਕੁਝ ਅਜਿਹੀ ਆਦਤ 
ਜਿਹੀ ਪੈ ਗਈ ਹੈ ਕਿ ਉਸ ਦੇ ਬਿਨਾਂ ਸਭ ਸੋਨਾ ਸੁਨਾ ਜਿਹਾ ਲਗਦਾ ਹੈ । ਜਢੋ` ਉਹ 
ਨਾਲ ਰਹਿੰਦੀ ਹੈ ਤਾਂ ਕਿਸੇ ਤਰ੍ਹਾਂ ਦਾ ਕੋਈ ਉਲ ਜਲੂਲ ਵਿਚਾਰ ਦਿਲ ਵਿਚ ਉਠ 
ਹੀ ਨਹੀ` ਸਕਦਾ, ਹਰ ਚੀਜ਼ ਠੋਸ ਅਤੇ ਅਰਥਪੁਰਣ ਵਿਖਾਈ ਦਿੰਦੀ ਹੈ । ਅੰਦਰ ਦੀ 
ਹਾਲਤ ਤਾਂ ਅਜਿਹੀ ਰਹਿੰਦੀ ਹੈ ਜਿਵੇ` ਮਾਲਾ ਦੇ ਹੱਥੀਂ ਸਜਾਇਆ ਹੋਇਆ ਕੌਈ 
ਕਮਰਾ ਹੋਵੇ, ਜਿਸ ਵਿਚ ਹਰ ਚੀਜ਼ ਠਿਕਾਣੇ ਸਿਰ ਪਈ ਹੋਵੇ, ਬੇ-ਠਾਇਦਗੀ ਦੀ 
ਕੋਈ ਗੁੰਜਾਇਸ਼ ਨਾ ਹੋਵੇ । ਅਤੇ ਜਦੋ ਉਹ ਨਾਲ ਨਹੀ” ਹੁੰਦੀ, ਤਾਂ ਉਹੀ ਹੁੰਦਾ ਹੈ 
ਜੋ ਉਸ ਸ਼ਾਮ ਹੋਇਆ ਜਾਂ ਫਿਰ ਉਸੇ ਤਰ੍ਹਾਂ ਦੀ ਕੋਈ ਹੋਰ ਘਟਨਾ, ਕਿਉਕਿ ਉਸ ਤ` 
ਪਹਿਲਾਂ ਉਹੋ ਜਿਹੀ ਗੱਲ ਕਦੀ ਵੀ ਨਹੀ” ਹੋਈ ਸੀ । 

ਤਾਂ ਫਿਰ, ਉੱਸ ਸ਼ਾਮ ਪਤਾ ਨਹੀ” ਕਿਸ ਧੁੰਨ ਵਿਚ ਮੈ ਘਰ ਤੋ" ਬਹੁਤ ਦੂਰ 
ਨਿਕਲ ਗਿਆ ਸਾਂ । ਆਮ ਤੌਰ ਤੇ ਘਰ ਤੋ" ਦੂਰ ਰਹਿਣ ਤੇ ਵੀ ਮੈਂ ਘਰ ਦੇ ਬਾਰ 
ਵਿਚ ਸੋਚਦਾ ਰਹਿੰਦਾ ਹਾਂ, ਇਸ ਲਈ ਨਹੀ` ਕਿ ਘਰ ਵਿਚ ਕਿਸੇ ਤਰ੍ਹਾਂ ਦੀ ਕੋਈ 
ਪ੍ਰੇਸ਼ਾਨੀ ਹੈ । ਗੱਡੀ ਨਾ ਸਿਰਫ ਚਲ ਰਹੀ ਹੈ ਸਗੋ ਖੂਬ ਚਲ ਰਹੀ ਹੈ। ਵਾਗਡੌਰ 
ਜਦੋ ਮਾਲਾ ਜਿਹੀ ਔਰਤ ਦੇ ਹੱਥ ਹੋਵੇ ਤਾਂ ਚਲੰਗੀ ਨਹੀ` ਤਾਂ ਹੋਰ ਕਰੇਗੀ ਵੀ ਕੀ ? 
ਨਹੀ', ਘਰ ਵਿਚ ਕੌਈ ਪ੍ਰੇਸ਼ਾਨੀ ਨਹੀਂ--ਚੰਗੀ ਤਨਖਾਹ, ਚੌਗੀ ਪਤਨੀ, ਚੌਗੇ ਬੱ ਚੇ, 
ਚੰਗੇ ਪ੍ਰਭਾਵ ਵਾਲੇ ਦੋਸਤ, ਉਨ੍ਹਾਂ ਦੀਆਂ ਪਤਨੀਆਂ ਵੀ ਖੂਬ ਹੱਟੀਆਂ ਕੱਟੀਆਂ ਅਤੇ 
ਚੈਗੀਆਂ, ਚੌਗੀ ਸਰਕਾਰੀ ਕੌਠੀ, ਚੰਗਾ ਸੁਦਰ ਲਾਅਨ, ਆਂਢ ਗੁਆਂਢ ਚੋਗਾ, 
ਮਹਿੰਗਾਈ ਦੇ ਬਾਵਜੂਦ ਦੋਵੇ ਵਕਤ ਚੋਗਾ ਖਾਣਾ, ਚੋਗਾ ਬਿਸਤਰ ਅਤੇ ਚੌਗੀ ਬੀਤ 
ਰਹੀ ਜ਼ਿੰਦਗੀ । ਮੈ` ਪੁੱਛਦਾ ਹਾਂ, ਇਸ ਸਭ ਕੁਝ ਤੇ ਬਿਨਾਂ ਹੋਰ ਚਾਹੀਦਾ ਵੀ ਕੀ 
ਹੈ, ਇਕ ਚੰਗੇ ਇਨਸਾਨ ਨੂੰ ? ਫਿਰ ਵੀ ਇਕੱਲਿਆਂ ਹੋਣ ਤੇ ਘਰੇਲੂ ਮਾਮਲਿਆਂ ਨੂੰ 
ਵਾਰ ਵਾਰ ਉਲਟ ਪੁਲਟ ਕੇ ਵੇਖਣ ਨਾਲ ਉਤਨੀ ਹੀ ਸੋਤੁਸ਼ਟਤਾ ਮਿਲਦੀ ਹੈ, ਜਿਵੇ? 
ਕਿਸੇ ਵੀ ਤੰਦਰੁਸਤ ਆਦਮੀ ਨੂੰ ਵਾਰ ਵਾਰ ਸ਼ੀਸ਼ੇ ਵਿਚ ਆਪਣੀ ਸੂਰਤ ਦੇਖ ਕੇ 
ਮਿਲਦੀ ਹੋਵੇਗੀ । ਮੇਰਾ ਮਤਲਬ ਹੈ ਕਿ ਵਕਤ ਚੰਗੀ ਤਰ੍ਹਾਂ ਕਟ ਜਾਂਦਾ ਹੈ, 
ਅਕੇਵਾਂ ਨਹੀ` ਹੁੰਦਾ । ਇਹ ਵੀ ਮਾਲਾ ਦੇ ਹੀ ਚੈਗੇ ਪ੍ਰਭਾਵ ਦਾ ਸਿੱਟਾ ਹੈ, ਨਹੀ“ ਤਾਂ 
ਇਕ ਜ਼ਮਾਨਾ ਸੀ ਕਿ ਮੈਂ ਹਰ ਵਕਤ ਅਕੇਵੇ` ਦਾ ਸ਼ਿਕਾਰ ਰਿਹਾ ਕਰਦਾ ਸੀ । 

ਹੋ ਸਕਦਾ ਹੈ ਕਿ ਉਸ ਸ਼ਾਮ ਦਿਮਾਗ਼ ਕੁਝ ਦੇਰ ਦੇ ਲਈ ਬੀਤੇ ਜ਼ਮਾਨੇ 
ਵਲ ਭਟਕ ਗਿਆ ਹੋਵੇ । ਕੁਝ ਵੀ ਹੋਵੇ, ਮੋ ਘਰ ਤੋ" ਬਹੁਤ ਦੂਰ ਨਿਕਲ ਗਿਆ ਸਾਂ, 


ਮੇਰਾ ਦੁਸ਼ਮਣ 93 


ਅਤੇ ਫਿਰ ਅਚਾਨਕ ਉਹ ਮੇਰੇ ਸਾਹਮਣੇ ਪ੍ਰਗਟ ਹੋ ਗਿਆ ਸੀ । 

ਮਹਿਸੂਸ ਹੋਇਆ ਸੀ, ਜਿਵੇ' ਮੈਨੂੰ ਇਕੱਲਾ ਵੇਖ ਕੇ ਘਾਤ ਲਾਈ ਬੈਠੇ ਹੋਏ 
ਕਿਸੇ ਖਤਰਨਾਕ ਅਜਨਬੀ ਨੇ ਹੀ ਰਸਤਾ ਰੌਕ ਲੈਣਾ ਚਾਹਿਆ ਹੋਵੇ । ਮੈ ਠਿਠਕ ਕੇ 
ਰੁਕ ਗਿਆ ਸਾਂ । ਉਸ ਦੀਆਂ ਸੱਤੀਆਂ ਹੋਈਆਂ ਅੱਖਾਂ ਤੋ" ਫਿਸਲ ਕੇ ਮਰੀ ਨਜ਼ਰ 
ਉਸ ਦੀ ਮੁਸਕਰਾਹਟ 'ਤੇ ਜਾ ਟਿਕੀ ਸੀ, ਜਿਥੇ ਹੁਣ ਮੈਨੂੰ ਉਸ ਨਾਲ ਬਿਤਾਏ ਹੋਏ 
ਉਸ ਸਾਰੇ ਮਿੱਟੀ _ਘੱਟੇ ਭਰੇ ਜ਼ਮਾਨੇ ਦੀ ਇਕ _ਟਿਮਟਿਮਾਂਦੀ ਹੋਈ ਝਲਕ 
ਵਿਖਾਈ ਦੇ ਰਹੀ ਸੀ । ਜਾਪ ਰਿਹਾ ਸੀ ਕਿ ਜਿਵੇ ਵਰ੍ਹਿਆਂ ਤਕ ਅੰਡਰ ਗ੍ਰਾਊੱਡ 
ਰਹਿਣ ਦੇ ਬਾਅਦ ਫਿਰ ਮੈਨੂੰ ਪਕੜ ਕੇ ਕਿਸੇ ਦੇ ਸਾਹਮਣੇ ਪੇਸ਼ ਕਰ ਦਿਤਾ ਗਿਆ 
ਹੋਵੇ । ਮੋਰਾ ਸਿਰ ਇਸ ਪੇਸ਼ੀ ਦੇ ਖਿਆਲ ਨਾਲ ਦੱਬ ਕੇ ਝੁਕ ਗਿਆ ਸੀ । 

ਥੋੜ੍ਹੀ ਜਾਂ ਸ਼ਾਇਦ ਕਿਤਨੀ ਹੀ ਦੇਰ ਤਕ ਅਸੀ” ਸੜਕ ਦੇ ਉਸ ਗੰਦੇ ਅਤੇ 
ਅਵਾਰਾ ਹਨੇਰੇ ਵਿਚ ਇਕ ਦੂਜੇ ਦੇ ਆਹਮੋ-ਸਾਹਮਣੇ ਖੜੇ ਰਹੇ ਸਾਂ । ਜੇ ਕੋਈ ਤੀਜਾ 
ਉਸ ਸਮੇ ਵੇਖ ਰਿਹਾ ਹੁੰਦਾ ਤਾਂ ਸ਼ਾਇਦ ਸਮਝਦਾ ਕਿ ਅਸੀ” ਕਿਸੇ ਲਾਸ਼ ਦੇ 
ਸਿਰਹਾਣੇ ਖਲੌਤੇ ਕੋਈ ਪ੍ਰਾਰਥਨਾ ਕਰ ਰਹੇ ਹਾਂ ਜਾਂ ਇਕ ਦੂਜੇ ਤੇ ਝਪਟਣ ਤੌ” 
ਪਹਿਲਾਂ ਕਿਸੇ ਮੰਤ੍ਰ ਦਾ ਜਾਪ । 

ਉੱਜ ਇਹ ਸੱਚ ਹੈ ਕਿ ਉਸ ਨੂੰ ਪਛਾਣਦਿਆਂ ਹੀ ਮੈ' ਮਾਲਾ ਨੂੰ ਯਾਦ ਕਰਨਾ 
ਸੁਰੂ ਕਰ ਦਿੱਤਾ ਸੀ, ਕਿਉਕਿ ਹਰ ਸੈਕਟ ਵਿਚ ਮੈ' ਸਦਾ ਉਸੇ ਦਾ ਨਾਂ ਲੌੱਦਾ ਹਾਂ । 
ਨਾਲ ਹੀ ਉਥੋਂ ਅੱਖ ਬਚਾ ਕੇ ਨੱਸ ਉਠਣ ਦੀ ਖਾਹਿਸ਼ ਵੀ ਦਿਲ ਵਿਚ ਉਠਦੀ ਰਹੀ 
ਸੀ। ਇਕ ਉੱਡਦੀ ਜਿਹੀ ਤਮੰਨਾ ਇਹ ਵੀ ਹੋਈ ਸੀ ਕਿ ਵਾਪਸ ਮੁੜ ਜਾਣ 
ਦੀ ਬਜਾਏ, ਚੁੱਪਚਾਪ ਉਸ ਕੇਬਖਤ ਦੇ ਨਾਲ ਹੀ ਟੁਰ ਪਵਾਂ, ਜਿਥੇ ਉਹ ਲਿਜਾਣਾ 
ਚਾਹੇ ਚਲਾ ਜਾਵਾਂ ਅਤੇ ਮਾਲਾ ਨੂੰ ਪਤਾ ਤਕ ਨਾਂ ਚਲੇ । ਇਸ ਵਿਚਾਰ ਤੋਂ ਮੈ ਉਸ 
ਸਮੋ ਵੀ ਬਹੁਤ ਚੌ'ਕਿਆ ਸਾਂ ਅਤੇ ਅਜੇ ਤਕ ਹੈਰਾਨ ਹਾਂ, ਕਿਉਕਿ ਆਖਰ ਉਸੇ 
ਤੋ` ਪਿੱਛਾ ਛੁਡਾਣ ਦੇ ਲਈ ਹੀ ਤਾਂ ਮੈ" ਮਾਲਾ ਦੀ ਗੋਦ ਵਿਚ ਆਸਰਾ ਲਿਆ ਸੀ । 
ਜੇ ਅੱਜ ਤੋ ਕੁਝ ਵਰ੍ਹੇ ਪਹਿਲਾਂ ਮੈ" ਉਸ ਦੇ ਵਿਰੁੱਧ ਬਗਾਵਤ ਨਾ ਕੀਤੀ ਹੁੰਦੀ ਤਾਂ,..। 
ਪਰ ਉਸ ਨੱਸ ਜਾਣ ਨੂੰ ਬਗਾਵਤ ਦਾ ਨਾਂ ਦੇਕੇ ਮੈਂ ਆਪਣੇ ਆਪ ਨੂੰ ਧੋਖਾ ਦੇ 
ਰਿਹਾ ਹਾਂ, ਮੈ” ਸੋਚਿਆ ਸੀ ਅਤੇ ਮੋਰਾ ਮੂਹ ਸ਼ਰਮ ਦੀ ਅੱਗ ਵਿਚ ਬਲ ਉਠਿਆ ਸੀ । 
ਮੋਰਾ ਮੂੰਹ ਅਕਸਰ ਇਸੇ ਅੱਗ ਵਿਚ ਸੜਦਾ ਰਹਿੰਦਾ ਹੈ । 

ਉਸ ਹਰਾਮਜ਼ਾਦੇ ਨੇ ਜ਼ਰੂਰ ਮੇਰੀ ਸਾਰੀ ਪ੍ਰੋਸ਼ਾਨੀ ਨੂੰ ਭਾਂਪ ਲਿਆ ਹੋਵੇਗਾ । ਉਸ 
ਤੋਂ ਮੇਰੀ ਕੋਈ ਕਮਜ਼ੋਰੀ ਛੁਪੀ ਹੋਈ ਨਹੀ` ਅਤੇ ਉਸ ਤੋ” ਦੂਰ ਹੋ ਕੇ ਮਾਲਾ ਦੀ ਗੋਦ 
ਵਿਚ ਆਸਰਾ ਲੈਣ ਦਾ ਇਕ ਵੱਡਾ ਕਾਰਣ ਇਹੀ ਸੀ । ਉਸ ਦੇ ਹਾਸੇ ਵਿਚ ਸੈਨੂੰ ਸੁ ਕੇ 
ਪੱਤਿਆਂ ਦੀ ਡਰਾਉਂਣੀ ਖੜਖੜਾਹਟ ਸੁਣਾਈ ਦੇ ਰਹੀ” ਸੀ ਅਤੇ ਉਸ ਖੜਖੜਾਹਟ 
ਵਿਚ, ਉਸ ਦੇ ਸਾਏ ਵਿਚ ਬਿਤਾਏ ਹੋਏ ਜ਼ਮਾਨੇ ਦੀਆਂ ਬੇ-ਸ਼ੁਮਾਰ ਗੱਲਾਂ ਆਪ ਵਿਚ 
ਟਕਰਾ ਰਹੀਆਂ ਸਨ । ਬੜੀ ਮੁਸ਼ਕਲ ਨਾਲ ਅੱਖ ਚੁਕ ਕੇ ਉਸ ਵਲ ਵੇਖਿਆ ਸੀ। 
ਉਸ ਦਾ ਹੱਥ ਮੌਰੇ ਵਲ ਵਧਿਆ ਹੋਇਆ ਸੀ । ਮੈਂ ਉਛਲ ਕੇ ਦੇ ਕਦਮ 
ਪਿੱਛੇ ਹੱਟ ਗਿਆ ਸਾਂ ਅਤੇ ਉਸ ਦਾ ਹਾਸਾ ਹੋਰ ਉੱਚਾ ਹੋ ਗਿਆ ਸੀ । ਕੱਸੇ ਹੋਏ 


94 ਸਮਕਾਲੀਨ ਹਿੰਦੀ ਕਹਾਣੀਆਂ 


ਦੇਦਾਂ ਨਾਲ ਮੈ' ਉਸ ਦੀਆਂ ਅੱਖਾਂ ਦਾ ਸਾਹਮਣਾ ਕੀਤਾ ਸੀ । ਆਪਣਾ ਹੱਥ ਉਸ ਦੇ 
ਖੁਰਦਰੇ ਹੱਥ ਵਿਚ ਦਿੰਦਿਆਂ ਹੋਇਆਂ ਅਤੇ ਉਸ ਦੇ ਸਾਹਵਾਂ ਦੀ ਬਦਬੂਦਾਰ ਗਰਮੀ 
ਝਲਦਿਆਂ ਹੋਇਆਂ ਮੈ” ਮਹਿਸੂਸ ਕੀਤਾ ਸੀ, ਜਿਵੇ' ਇਤਨਾ ਸਮਾਂ ਆਜ਼ਾਦ 
ਰਹਿ ਲੈਣ ਦੇ ਬਾਅਦ ਫਿਰ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਦਿਤਾ ਹੋਂਵੇ । ਅਜੀਬ 
ਗੱਲ ਹੈ, ਇਸ ਅਹਿਸਾਸ ਨਾਲ ਜਿਤਨੀ ਤਕਲੀਫ ਮੈਨੂੰ ਹੋਣੀ ਚਾਹੀਦੀ ਸੀ, ਉਤਨੀ ਹੋਈ 
ਨਹੀ“ ਸੀ । ਸ਼ਾਇਦ ਹਰ ਭਗੌੜਾ ਮੁਜਰਿਮ ਦਿਲੋ ਇਹੀ ਚਾਹੁੰਦਾ ਹੈ ਕਿ ਕੋਈ ਉਸ ਨੂੰ 
ਪਕੜ ਲਏ । ਪਰ ਇਹ ਕੌਣ ਨਹੀ ਜਾਣਦਾ । 

ਘਰ ਪਹੋਚਣ ਤਕ ਕੌਈ ਗੱਲ ਨਹੀ” ਹੋਈ ਸੀ । ਆਪ ਆਪਣੀ ਖਾਸੰਸ਼ੀ ਵਿਚ 
ਲਿਪਟੇ ਹੋਏ ਅਸੀ ਹੌਲੀ ਹੌਲੀ ਚਲ ਰਹੇ ਸਾਂ ਜਿਵੇਂ ਮੌਢਿਆਂ ਤੇ ਕੋਈ 
ਲਾਸ਼ ਚੁੰਕੀ ਹੋਵੇ । 

ਇਸ ਲਈ, ਜਦੋ' ਮਾਲਾ ਦੀ ਡਾਂਟ ਫਟਕਾਰ ਸੁਣ ਲੈਣ ਤੋ ਬਾਅਦ, ਮੂੰਹ 
ਬਣਾਈ, ਮੈ ਵਾਪਸ ਬੈਠਕ ਵਿਚ ਮੁੜਿਆ ਤਾਂ ਉਹ ਬਦਜ਼ਾਤ ਮਜ਼ੇ ਵਿਚ ਬੈਠ ਬੀੜੀ 
ਪੀ ਰਿਹਾ ਸੀ । ਇਕੇ ਪਲ ਲਈ ਭਰਮ ਹੋਇਆ, ਜਿਵੇ ਉਹ ਕਮਰਾ ਉਸੇ ਦਾ 
ਹੋਵੇ । ਫਿਰ ਕੁਝ ਸੈਭਲ ਕੇ, ਉਸ ਨਾਲ ਨਜ਼ਰ ਮਿਲਾਏ ਬਿਨਾਂ ਮੈ' ਕਮਰੇ ਦੀਆਂ 
ਸਾਰੀਆਂ ਬਾਰੀਆਂ ਖੌਲ੍ਹ ਦਿੱਤੀਆਂ, ਪੱਖੋ ਨੂੰ ਹੋਰ ਤੇਜ਼ ਕਰ ਦਿੱਤਾ, ਇਕ ਝੁਝਲਾਈ 


ਹੋਈ ਠੋਕਰ ਨਾਲ ਉਸ ਦੀਆਂ ਜੁੱਤੀਆਂ ਨੂੰ ਸੋਫੇ ਦੇ ਹੇਠਾਂ ਧੱਕ ਦਿੱਤਾ, ਰੇਡੀਓ 
ਚਲਾਣਾ ਹੀ ਚਾਹੁੰਦਾ ਸਾਂ ਕਿ ਉਸ ਦਾ ਫੱਟਿਆ ਹੋਇਆ ਹਾਸਾ ਸੁਣਾਈ ਦਿੱਤਾ 
ਅਤੇ ਮੈ' ਬੇਬਸ ਹੋ ਉਸ ਤੋਂ` ਦੂਰ ਹੱਟ ਕੇ ਚੁੱਪਚਾਪ ਬੈਠ ਗਿਆ । 

ਦਿਲ ਵਿਚ ਆਇਆ ਕਿ ਹੱਥ ਬੈਨ੍ਹ ਕੇ ਉਸ ਦੇ ਸਾਹਮਣੇ ਖੜਾ ਹੋ ਜਾਵਾਂ, 
ਸਾਰੀ ਹਕੀਕਤ ਸੁਣਾ ਕੇ ਆਖ ਦਿਆਂ--ਦੇਖ ਦੌਸਤ, ਹੁਣ ਮੇਰੇ ਹਾਲ ਤੇ ਰਹਿਮ ਕਰ, 
ਅਤੇ ਮਾਲਾ ਦੇ ਆਉਣ ਤੋ` ਪਹਿਲਾਂ ਹੀ ਚੁੱਪਚਾਪ ਇਥੋ" ਚਲਾ ਜਾ, ਨਹੀ” ਤਾਂ 
ਨਤੀਜਾ ਬੁਰਾ ਹੋਵੇਗਾ । 

ਪਰ ਮੈ" ਕੁਝ ਕਿਹਾ ਨਹੀਂ“ । ਕਿਹਾ ਵੀ ਹੁੰਦਾ ਤਾਂ ਸਿਵਾਏ ਇਕ ਹੌਰ ਜ਼ਹਿਰੀਲੇ 
ਹਾਸੇ ਦੇ ਉਸ ਨੇ ਮੇਰੀ ਬੇਨਤੀ ਦਾ ਕੋਈ ਜਵਾਬ ਨਾ ਦਿਤਾ ਹੁੰਦਾ । ਉਹ ਬਹੁਤ 
ਜ਼ਾਲਮ ਹੈ, ਹਰ ਗੱਲ ਦੀ ਤਹਿ ਤਕ ਪੁੱਜਣ ਦਾ ਆਦੀ ਅਤੇ ਭਾਵੁਕਤਾ ਤੋ ਉਸ ਨੂੰ 
ਸਖਤ ਨਫਰਤ ਹੈ । 

ਉਸ ਨੂੰ ਕਮਰੇ ਦਾ ਜਾਇਜ਼ਾ ਲੰ'ਦਿਆਂ ਵੇਖ, ਮੈ ਦੱਬੀ ਨਜ਼ਰ ਨਾਲ ਉੱਸ ਵਲ 
ਵੇਖਣਾ ਸ਼ੁਰੂ ਕਰ ਦਿੱਤਾ । ਲੱਤਾਂ ਸਮੇਟੀ ਉਹ ਸੋਫੇ 'ਤੇ ਬੈਠਾ ਇਕ ਜਾਨਵਰ ਜਿਹਾ 
ਵਿਖਾਈ ਦਿੱਤਾ । ਉਸ ਦੀ ਹਾਲਤ ਬਹੁਤ ਖਸਤਾ ਵਿਖਾਈ ਦਿੱਤੀ । ਪਰ ਉਸ ਦੀ 
ਸ਼ਕਲ ਅਜੇ ਵੀ ਮੇਰੇ ਨਾਲ ਕੁਝ ਕੁਝ ਮਿਲਦੀ ਸੀ । ਇਸ ਵਿਚਾਰ ਨਾਲ ਮੈਨੂੰ 
ਤਕਲੀਫ ਵੀ ਹੋਈ ਅਤੇ ਇਕ ਅਜੀਬ ਤਰ੍ਹਾਂ ਦੀ ਖੁਸ਼ੀ ਵੀ ਮਹਿਸੂਸ ਹੋਈ । ਇਕ 
ਜ਼ਮਾਨਾ ਸੀ, ਜਦੋ ਉਹੀ ਇਕੋ ਇਕ ਮੇਰਾ ਆਦਰਸ਼ ਹੌਇਆ ਕਰਦਾ ਸੀ, ਜਦੋ 
ਅਜ਼ੀ' ਦੋਵੇ` ਘੰਟਿਆਂ ਬੱਧੀ ਇਕੱਠੇ ਘੁੰਮਿਆਂ ਕਰਦੇ ਸਾਂ; ਜਦੋ ਅਸਾਂ ਵਾਰ ਵਾਰ 
ਕਈ ਨੌਕਰੀਆਂ ਤੋ` ਇਕੱਠਿਆਂ ਹੀ ਅਸਤੀਫੇ ਦਿੱਤੇ ਸਨ; ਕੁਝ ਇਕ ਤੌ 


ਮੋਰਾ ਦੁਸ਼ਮਣ 95 


ਇਕੱਠਿਆਂ ਕੱਢੇ ਗਏ ਸਾਂ; ਜਦੋ ਅਸੀ` ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਲੋਕਾਂ 
ਤੋ` ਚੰਗਾ ਅਤੇ ਉੱਚਿਆਂ ਸਮਝਦੇ ਸਾਂ, ਜੋ ਪਿੱਟੀਆਂ ਪਿੱਟਾਈਆਂ ਲਕੀਰਾਂ ਤੇ 
ਚਲਦਿਆਂ ਹੋਇਆਂ ਆਪਣੀ ਸਾਰੀ ਜ਼ਿੰਦਗੀ ਇਕ ਬਦਨਮਾ ਅਤੇ ਰਵਾਇਤੀ ਘਰ'ਦੇ 
ਦੀ ਉਸਾਰੀ ਵਿਚ ਬਰਬਾਦ ਕਰ ਦਿੰਦੇ ਹਨ ਅਤੇ ਜਿਨ੍ਹਾਂ ਦੇ ਦਿਮਾਗ਼ ਸਦਾ ਉਸ 
ਘਰਦੇ ਦੀ ਚਾਰ ਦੀਵਾਰੀ ਵਿਚ ਕੈਦ ਰਹਿੰਦੇ ਹਨ; ਜਿਨ੍ਹਾਂ ਦੇ ਦਿਲ ਕੇਵਲ ਆਪਣੇ 
ਬੱਚਿਆਂ ਦੀਆਂ ਕਿਲਕਾਰੀਆਂ ਤੇ ਹੀ ਝੂਮਦੇ ਹਨ; ਜਿਨ੍ਹਾਂ ਦੀਆਂ ਬੇਵਕੂਫ ਪਤਨੀਆਂ 
ਦਿਨ ਰਾਤ ਉਨ੍ਹਾਂ ਨੂੰ ਤਿਗਣੀ ਦਾ ਨਾਚ ਨਚਾਉੱ'ਦੀਆਂ ਹਨ, ਅਤੇ ਜਿਨ੍ਹਾਂ ਨੂੰ ਆਪਣੀ 
ਸਫੇਦਪੌਸ਼ੀ ਤੋ` ਬਿਨਾ ਹੋਰ ਕਿਸੇ ਗੱਲ ਦੀ ਕਈ ਚਿੰਤਾ ਨਹੀ' ਹੁੰਦੀ । ਕੁਝ ਦੇਰ ਮੈ' 
ਉਸ ਜ਼ਮਾਨੇ ਦੀ ਯਾਦ ਵਿਚ ਡੁੱਬਿਆ ਰਿਹਾ । ਜਾਪਿਆ ਜਿਵੇਂ ਉਹ ਫਿਰ ਉਸੇ 
ਦੁਨੀਆਂ ਤ` ਇਕ ਸੁਨੇਹਾ ਲਿਆਇਆ ਹੋਵੇ, ਫਿਰ ਮੈਨੂੰ ਉਨ੍ਹਾਂ ਹੀ ਰੂਮਾਨੀ ਉਜਾੜਾਂ 
ਵਿਚ ਭਟਕਾ ਦੇਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੋਵੇ, ਜਿਨ੍ਹਾਂ ਤੋਂ ਨੱਸ ਕੇ ਮੈ ਆਪਣੇ 
ਲਈ ਇਕ ਫੁੱਲਾਂ ਦੀ ਸੇਜ਼ ਸਜਾ ਲਈ ਹੈ; ਜਿਸ ਤੇ ਮਾਲਾ ਲੱਗਭਗ ਹਰ ਰਾਤ ਮੇਰੇ 
ਕੋਲ“ ਮੇਰੀ ਵਫਾਦਾਰੀ ਦਾ ਸਬੂਤ ਮੰਗਿਆ ਕਰਦੀ ਹੈ, ਅਤੇ ਜਿਥੇ ਮੈ" ਬਹੁਤ 
ਸੁਖੀ ਹਾਂ। 

ਉਹ ਮੁਸਕਰਾ ਰਿਹਾ ਸੀ, ਜਿਵੇ` ਉਸ ਨੇ ਮੇਰੇ ਅੰਦਰ ਝਾਂਕ ਲਿਆ ਹੋਵੇ । ਉਸ 
ਨੂੰ ਇਸ ਤਰ੍ਹਾਂ ਆਸਾਨੀ ਨਾਲ ਆਪਣੇ ਉਪਰ ਕਾਬਜ਼ ਹੁੰਦਿਆਂ ਵੇਖ ਕੇ ਮੈ ਗੱਲ 
ਬਦਲਣ ਦੇ ਲਈ ਕਿਹਾ--ਕਿਤਨੇ ਦਿਨ ਠਹਿਰੋਗੇ ? 

ਉਸ ਦੇ ਹਾਸੇ ਨਾਲ ਇਕ ਵਾਰ ਫਿਰ ਸਾਡੇ ਘਰ ਦਾ ਸਜਿਆ ਸੇਵਰਿਆ 
ਵਾਤਾਵਰਣ ਸਹਿਮ ਗਿਆ ਅਤੇ ਮੈਨੂੰ ਖਤਰਾ ਮਹਿਸੂਸ ਹੋਇਆ ਕਿ ਮਾਲਾ ਉਸੇ ਵਕਤ 
ਉਥੇ ਪੁੱਜ ਕੇ ਉਸ ਦਾ ਮੂੰਹ ਨੌਚ ਲਵੇਗੀ । ਪਰ ਇਹ ਖਤਰਾ ਇਸ ਗੱਲ ਦਾ ਗੁਆਹ ਹੈ 
ਕਿ ਇਤਨੇ ਵਰ੍ਹਿਆਂ ਦੀ ਗੁਲਾਮੀ ਦੇ ਬਾਵਜੂਦ ਮੈ ਅਜੇ ਤਕ ਮਾਲਾ ਨੂੰ ਪਛਾਣ ਨਹੀ” 
ਸਕਿਆ । ਥੋੜ੍ਹੀ ,ਹੀ ਦੇਰ ਵਿਚ ਉਹ ਇਕ ਬਹੁਤ ਖੂਬਸੂਰਤ ਸਾੜੀ ਪਾਈ, 
ਮੁਸਕਰਾਂਦੀ ਹੋਈ ਸਾਡੇ ਸਾਹਮਣੇ ਆ ਖਲੌਤੀ ! ਹੱਥ ਜੋੜ ਕੇ ਬੜੇ ਦਿਲਖਿੱਚਵੇ' 
ਅੰਦਾਜ਼ ਵਿਚ ਨਸਮਕਾਰ ਕਰਦੀ ਹੋਈ ਬੋਲੀ--ਤੁਸੀ' ਬਹੁਤ ਥੱਕੇ ਹੋਏ ਵਿਖਾਈ 
ਦਿੰਦੇ ਹੋ । ਮੈ ਗਰਮ ਪਾਣੀ ਰਖਵਾ ਦਿਤਾ ਹੈ, ਤੁਸੀ` 'ਵਾਸ਼' ਕਰ ਲਉ ਤੇ ਕੁਝ ਪੀ 
ਕੇ ਤਾਜ਼ਾ ਦਮ ਹੋ ਜਾਈਏ, ਖਾਣਾ ਤਾਂ ਅਸੀ` ਦੇਰ ਨਾਲ ਹੀ ਖਾਵਾਂਗੇ । 

ਮੈ“ ਬਹੁਤ ਖੁਸ਼ ਹੋਇਆ । ਹੁਣ ਮਾਮਲਾ ਮਾਲਾ ਨੇ ਆਪਣੇ ਹੱਥ ਵਿਚ ਲੈ ਲਿਆ 
ਸੀ, ਅਤੇ ਮੈ ਐਵੇ" ਹੀ ਪ੍ਰੋਸ਼ਾਨ ਹੋ ਰਿਹਾ ਸਾਂ । ਦਿਲ ਕੀਤਾ ਕਿ ਉਠ ਕੇ ਮਾਲਾ ਨੂੰ 
ਚੁਮ ਲਵਾਂ । ਮੈ" ਟੇਢੀਆਂ ਅੱਖਾਂ ਨਾਲ ਉਸ ਹਰਾਮਜ਼ਾਦੇ ਵਲ ਵੇਖਿਆ । ਉਹ 
ਸੱਚਮੁਚ ਸਹਿਮਿਆ ਹੋਇਆ ਵਿਖਾਈ ਦਿਤਾ । ਮੈ" ਸੋਚਿਆ, ਹੁਣ ਜੇ ਉਹ ਆਪਣੇ 
ਆਪ ਹੀ ਨਾਂ ਨੱਸ ਗਿਆ ਤਾਂ ਮੈੱ' ਸਮਝਾਂਗਾ ਕਿ ਮਾਲਾ ਦੀ ਸਾਰੀ ਸਮਝ, ਸਿੱਖਿਆ 
ਅਤੇ ਰੋਗ ਰੂਪ ਬੇਕਾਰ ਹੈ । ਕਿਤਨਾ ਮਜ਼ਾ ਆਏ, ਜੇ ਉਹ ਕੌਬਖਤ ਨੱਸ ਜਾਣ ਦੀ 
ਬਜਾਏ ਮਾਲਾ ਦੇ ਦਾਅ ਵਿਚ ਫੱਸ ਜਾਏ, ਅਤੇ ਫਿਰ ਮੈ` ਉਸ ਤੋ ਪੁੱਛਾਂ--ਹੁਣ ਦੱਸ 
ਸਾਲੇ, ਹੁਣ ਗੱਲ ਸਮਝ ਵਿਚ ਆਈ ਆ ? ਮੈਂ ਅੱਖਾਂ ਬਦ ਕਰ ਲਈਆਂ ਅਤੇ 


96 ਸਮਕਾਲੀਨ ਹਿੰਦੀ ਕਹਾਣੀਆਂ 


ਉਸ ਨੂੰ ਮਾਲਾ ਦੇ ਇਰਦ ਗਿਰਦ ਨੱਚਦਿਆਂ ਹੋਇਆਂ, ਉਸ ਤੇ ਕੁਰਬਾਨ ਹੈਦਿਆਂ, 
ਉਸ ਨਾਲ ਲੋਟੇ ਹੋਏ ਦੇਖਿਆ । ਇਕ ਅਜੀਬ ਜਿਹੀ ਤਸੱਲੀ ਦਾ ਅਹਿਸਾਸ 
ਹੋਇਆ । ਅੱਖਾਂ ਖੋਲ੍ਹੀਆਂ ਤਾਂ ਉਹ ਗੁਸਲਖਾਨੇ ਵਿਚ ਜਾ ਚੁੱਕਾ ਸੀ ਅਤੇ ਮਾਲਾ 
ਝੁਕ ਕੇ ਸੌਫੇ ਨੂੰ ਠੀਕ ਕਰ ਰਹੀ ਸੀ । ਮੈ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ 
ਮੁਸਕਰਾਨ ਦੀ ਕੌਸ਼ਿਸ਼ ਕੀਤੀ, ਪਰ ਫਿਰ ਉਸ ਦੀ ਤਣੀ ਹੋਈ ਸੂਰਤ ਤ' ਘਬਰਾ ਕੇ 
ਨਜ਼ਰਾਂ ਝੁਕਾ ਲਈਆਂ । ਸਪੱਸ਼ਟ ਸੀ ਕਿ ਉਸ ਨੇ ਅਜੇ ਮੈਨੂੰ ਮਾਫ਼ ਨਹੀ" ਕੀਤਾ ਸੀ । 

ਨਹਾ ਕੇ ਉਹ ਬਾਹਰ ਨਿਕਲਿਆ ਤਾਂ ਉਸ ਨੇ ਮੇਰੇ ਕੱਪੜੇ ਪਾਏ ਹੋਏ ਸਨ। 
ਇੱਸ ਦੌਰਾਨ ਮਾਲਾ ਨੇ ਬੀਅਰ ਕੱਢ ਲਈ ਸੀ ਅਤੇ 'ਉਸ ਦਾ ਗਿਲਾਸ ਭਰਦਿਆਂ 
ਹੋਇਆਂ ਪੁੱਛ ਰਹੀ ਸੀ--ਤੁਸੀ' ਖਾਣੇ ਵਿਚ ਮਿਰਚ ਘੱਟ ਲੈਦੇ ਹੋ ਜਾਂ ਜ਼ਿਆਦਾ ? 
ਮੈਂ ਬਹੁਤ ਮੁਸ਼ਕਿਲ ਨਾਲ ਹਾਸਾ ਰੋਕਿਆ--ਉਸ ਸਾਲੋ ਨੂੰ ਖਾਣਾ ਹੀ ਕਦ 
ਮਿਲਦਾ ਹੋਵੇਗਾ । ਮੈ ਸੋਚ ਰਿਹਾ ਸਾਂ ਅਤੇ ਮਾਲਾ ਦੀ ਹੁਸ਼ਿਆਰੀ ਤੇ ਖੁਸ਼ ਹੋ 
ਰਿਹਾ ਸਾਂ । 

ਕੁਝ ਦੇਰ ਅਸੀ“ ਬੈਠੇ ਪੀ'ਦੇ ਰਹੇ । ਮਾਲਾ ਉਸ ਨਾਲ ਘਲ ਮਿਲ ਕੇ ਗੱਲਾਂ 
ਕਰਦੀ ਰਹੀ, ਉਸ ਪਾਸੋ” ਛੋਟੇ ਛੋਟੇ ਸੁਆਲ ਪੁੱਛਦੀ ਰਹੀ--ਤੁਹਾਨੂੰ ਇਹ ਸ਼ਹਿਰ 
ਕਿਹੋ ਜਿਹਾ ਲੱਗਾ ? ਬੀਅਰ ਠੰਡੀ ਤਾਂ ਹੈ ਨਾ ? ਤੁਸੀ ਆਪਣਾ ਸਾਮਾਨ ਕਿੱਥੇ ਛੱਡ 
ਆਏ ਹੋ 7 ਅਤੇ ਉਹ ਇਧਰ ਉਧਰ ਝਾਂਕਦਾ ਰਿਹਾ । ਮਾਲਾ ਦੀਆਂ ਮਿੱਠੀਆਂ ਗੱਲਾਂ ਤੱ” 
ਇਉ” ਜਾਪ ਰਿਹਾ ਸੀ, ਜਿਵੇ' ਸਾਡੇ ਆਪਣੇ ਹੀ ਇਲਾਕੇ ਦਾ ਕੌਈ ਨਜ਼ਦੀਕੀ ਦੌਸਤ 
ਕੁਝ ਦਿਨਾਂ ਦੇ ਲਈ ਸਾਡੇ ਕੌਲ ਆ ਠਹਿਰਿਆ ਹੋਵੇ ਅਤੇ ਉਸ ਦੀ ਵੱਡੀ ਸਾਰੀ ਗੱਡੀ 
ਸਾਡੇ ਦਰਵਾਜ਼ੇ ਦੇ ਸਾਹਮਣੇ ਖਲੌਤੀ ਹੋਵੇ । 

ਮੈਂ` ਬਹੁਤ ਖੁਸ਼ ਹੋਇਆ ਅਤੇ ਜਦੋ` ਮਾਲਾ ਖਾਣਾ ਲਗਵਾਉਣ ਦੇ ਲਈ ਬਾਹਰ 
ਗਈ ਤਾਂ ਉਸ ਸ਼ਾਮ ਪਹਿਲੀ ਵਾਰ ਮੈ ਬੇਧੜਕ ਉਂਸ ਕਮੀਨੇ ਵਲ ਵੇਖਿਆ । ਉਹ 
ਤਿੰਨ ਚਾਰ ਗਿਲਾਸ ਬੀਅਰ ਦੇ ਪੀ ਚੁੱਕਾ ਸੀ ਅਤੇ ਉਸ ਦੇ ਚਿਹਰੇ ਦੀ ਜ਼ਰਦੀ ਕੁਝ 
ਘੱਟ ਹੋ ਚੁਕੀ ਸੀ । ਪਰ ਉਸ ਦੀ ਮੁਸਕਰਾਹਟ ਵਿਚ ਮਾਲਾ ਦੇ ਬਾਹਰ ਜਾਂਦਿਆਂ ਹੀ 
ਫਿਰ ਉਹ ਜ਼ਹਿਰ ਅਤੇ ਚੈਲੋਂਜ ਆ ਗਿਆ ਸੀ ਅਤੇ ਮੈਨੂੰ ਮਹਿਸ਼ਸ ਹੋਇਆ ਜਿਵੇ 
ਉਹ ਕਹਿ ਰਿਹਾ ਹੋਵੇ ਪਤਨੀ ਤੋਰੀ ਮੈਨੂੰ ਪਸੇਦ ਹੈ, ਪਰ ਬੇਟੇ, ਉਸ ਨੂੰ ਖਬਰਦਾਰ ਕਰ 
ਦੇ, ਮੈ ਇਤਨਾ ਪਿਲਪਿਲਾ ਨਹੀ', ਜਿਤਨਾ ਉਹ ਸਮਝਦੀ ਹੈ । 

ਇਕ ਪਲ ਲਈ ਫਿਰ ਮੇਰਾ ਜੋਸ਼ ਕੁਝ ਢਿੱਲਾ ਪੈ ਗਿਆ । ਜਾਪਿਆ, ਜਿਵੇ” 
ਗੱਲ ਇਤਨੀ ਆਸਾਨੀ ਨਾਲ ਸੁਲਝਣ ਵਾਲੀ ਨਹੀ । ਯਾਦ ਆਇਆ ਤਿ ਖੂਬਸੂਰਤ 
ਅਤੇ ਸ਼ੌਖ ਔਰਤਾਂ ਉਸ ਜ਼ਮਾਨੇ ਵਿਚ ਵੀ ਉਸ ਨੂੰ ਪਸੋਦ ਸਨ; ਪਰ ਉਨ੍ਹਾਂ ਦਾ ਜਾਦੂ - 
ਬਹੁਤੀ ਦੇਰ ਤਕ ਨਹੀ ਚਲਦਾ ਸੀ । ਫਿਰ ਵੀ ਮੈ” ਸੋਚਿਆ, ਗੱਲ ਹੁਣ ਮੇਰੇ ਹੱਥ 
ਵਿਚੋ ਨਿਕਲ ਗਈ ਹੈ, ਅਤੇ ਬਿਨਾਂ ਇੰਤਜ਼ਾਰ ਦੇ ਮੈ" ਹੋਰ ਕੁਝ ਨਹੀ“ ਕਰ ਸਕਦਾ । 

ਖਾਣਾ ਉਸ ਦਿਨ ਬਹੁਤ ਵਧੀਆ ਬਣਿਆ ਸੀ ਅਤੇ ਖਾਣਾ ਖਾਣ ਦੇ ਬਾਅਦ 
ਮਾਲਾ ਆਪ ਉਸ ਨੂੰ ਉਸ ਦੇ ਕਮਰੇ ਤਕ ਛੱਡਣ ਗਈ ਸੀ । ਪਰ ਉਸ ਰਾਤ ਮੌਰੇ 
ਨਾਲ ਮਾਲਾ ਨੇ ਕੇਈ ਗੱਲ ਨਹੀਂ ਕੀਤੀ । ਮੈ ਕਈ ਮਜ਼ਾਕ ਕੀਤੇ, ਕਿਹਾ-ਨਹਾ ਧੋ 


ਮੋਰਾ ਦੁਸ਼ਮਣ 9? 


ਕੇ ਉਹ ਕਾਫੀ ਚੈਗਾ ਲਗ ਰਿਹਾ ਸੀ, ਕਿਉ ? ਬਹੁਤ ਛੋੜ ਛਾੜ ਕੀਤੀ ਕਿ ਸੁਲਾਹ 
ਹੋ ਜਾਏ, ਪਰ ਉਸ ਨੇ ਮੈਨੂੰ ਆਪਣੇ ਕੋਲ ਫਟਕਣ ਨਹੀ” ਦਿੱਤਾ । ਨੀਦਰ ਉਸ ਰਾਤ 
ਮੈਨੂੰ ਨਹੀਂ ਆਈ, ਫਿਰ ਵੀ ਅੰਦਰੋ" ਤਸੱਲੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮਾਲਾ 
ਉਸ ਨੂੰ ਦੂਸਰੇ ਦਿਨ ਨਸਾ ਸਕਣ ਵਿਚ ਜ਼ੇਰੂਰ ਸਫ਼ਲ ਹੈ ਜਾਏਗੀ । 

ਪਰ ਮੋਰਾ ਅੰਦਾਜ਼ਾ ਗ਼ਲਤ ਨਿਕਲਿਆ । ਮੰਨਿਆ ਕਿ ਮਾਲਾ ਬਹੁਤ ਚਾਲਾਕ 
ਹੈ, ਬਹੁਤ ਸਮਝਦਾਰ ਹੈ, ਬਹੁਤ ਮਨਮੋਹਣੀ ਹੈ, ਪਰ ਉਹ ਹਰਾਮਜ਼ਾਦੇ ਦੀ ਦੀਠਤਾ 
ਦਾ ਵੀ ਕੋਈ ਮੁਕਾਬਲਾ ਨਹੀ । ਤਿੰਨ ਚਾਰ ਦਿਨਾਂ ਤਕ ਮਾਲਾ ਉਸ ਦੀ ਖਾਤਰ 
ਕਰਦੀ ਰਹੀ । ਮੇਰੇ ਕੱਪੜਿਆਂ ਵਿਚ ਉਹ ਹੁਣ ਬਿਲਕੁਲ ਮੇਰੇ ਵਰਗਾ ਹੋ ਗਿਆ ਸੀ, 
ਅਤੇ ਨਜ਼ਰ ਇਉ' ਆਉਦਾ ਸੀ, ਜਿਵੇ' ਮਾਲਾ ਦੇ ਦ ਪਤੀ ਹੋਣ । ਮੈ' ਤਾਂ ਸਵੇਰ ਦੀ 
ਗੱਡੀ ਲੈ ਕੇ ਦਫ਼ਤਰ ਚਲਾ ਜਾਂਦਾ ਸੀ, ਪਿੱਛੇ ਉਨ੍ਹਾਂ ਦਹਾਂ ਵਿਚ ਪਤਾ ਨਹੀ” ਕੀ ਗੱਲਾਂ 
ਹੈਦੀਆਂ ਸਨ । ਪ੍ਰ ਜਦ ਕਦੀ ਉਸ ਨੂੰ ਮੌਕਾ ਮਿਲਦਾ, ਉਹ ਮੈਨੂੰ ਅੰਦਰ ਲਿਜਾ ਕੇ 
ਡਾਂਟਣ ਲੱਗਦੀ--ਹੁਣ ਇਹ ਮੁਰਦਾਰ ਇਥੋ” ਨਿਕਲੰਗਾ ਵੀ ਕਿ ਨਹੀ” ? ਜਦ ਤਕ 
ਇਹ ਘਰ ਵਿਚ ਹੈ, ਅਸੀ ਕਿਸੇ ਨੂੰ ਨਾ ਬੁਲਾ ਸਕਦੇ ਹਾਂ ਨਾ ਕਿਸੇਂ ਵਲ ਜਾ ਸਕਦੇ 
ਹਾਂ । ਮੇਰੇ ਬੱਚੇ ਆਖਦੇ ਹਨ ਕਿ ਇਸ ਨੂੰ ਗੱਲ ਕਰਨ ਦੀ ਤਮੀਜ਼ ਨਹੀਂ । ਆਖਰ 
ਇਹ ਚਾਹੁੰਦਾ ਕੀ ਹੈ ? 

ਮੈ“ ਉਸ ਨੂੰ ਕੀ ਦੱਸਦਾ ਕਿ ਉਹ ਕੀ ਚਾਹੁੰਦਾ ਹੈ । ਕਦੀ ਕਹਿੰਦਾ ਥੋੜ੍ਹਾ ਸਥਰ 
ਹੋਰ ਕਰੋ ਹੁਣ ਜਾਣ ਲਈ ਸੌਚ ਹੀ ਰਿਹਾ ਹੋਵੇਗਾ ? ਕਦੀ ਕਰਿੰਦਾ ਕੀ ਦੱਸਾਂ, ਮੈ' 
ਤਾਂ ਆਪ ਸ਼ਰਮਿੰਦਾ ਹਾਂ । ਕਦੀ ਕਹਿੰਦਾ--ਤੂੰ ਆਪ ਹੀ ਤਾਂ ਉਸ ਨੂੰ ਸਿਰ ਤੋ ਚੜ੍ਹਾ 
ਲਿਆ ਹੈ । ਜੇ ਤੇਰਾ ਵਰਤਾਉ ਰੁੱਖਾ ਹੁੰਦਾ ਤਾਂ ...। 

ਮਾਲਾ ਨੇ ਆਪਣਾ ਵਰਤਾਓ ਤਾਂ ਨਹੀ ਬਦਲਿਆ, ਪਰ ਚੌਥੇ ਦਿਨ ਆਪਣ 
ਬੱਚਿਆਂ ਸਮੋਤ ਘਰ ਛੱਡ ਕੇ ਆਪਣੇ ਭਰਾ ਦੇ ਘਰ ਚਲੀ ਗਈ । ਮੈ ਬਹੁਤ 
ਰੌਕਿਆ, ਪਰ ਉਹ ਨਹੀ` ਮੰਨੀ । ਉਸ ਦਿਨ ਉਹ ਕਬਖਤ ਬਹੁਤ ਹੱਸਿਆ ਸੀ, ਜ਼ੋਰ 
ਜ਼ੋਰ ਨਾਲ ਵਾਰ ਵਾਰ । 

ਅੱਜ ਮਾਲਾ ਨੂੰ ਗਿਆਂ ਪੰਜ ਦਿਨ ਹੋ ਗਏ ਹਨ । ਮੈ ਦਫ਼ਤਰ ਜਾਣਾ ਛੱਡ ਦਿੱਤਾ 
ਹੈ । ਉਹ ਆਪਣੇ ਅਸਲੀ ਰੰਗ ਵਿਚ ਆ ਗਿਆ ਹੈ । ਮੇਰੇ ਕੱਪੜੇ ਲਾਹ ਕੇ ਉਸ ਨੰ 
ਫਿਰ ਆਪਣਾ ਮੈਲਾ ਜਿਹਾ ਕੁੜਤਾ ਪਜਾਮਾ ਪਾਇਆ ਹੈ । ਕਹਿੰਦਾ ਕੁਝ ਨਹੀ”, 
ਪਰ ਮੈਂ ਜਾਣਦਾ ਹਾਂ ਉਹ ਕੀ ਕਹਿਣਾ ਚਾਹੁੰਦਾ ਹੈ--ਇਹ ਮੌਕਾ ਫਿਰ ਹੱਥ ਨਹੀ” 
ਆਏਗਾ । ਉਹ ਚਲੀ ਗਈ ਹੈ । ਚੋਗਾ ਇਹੀ ਹੈ ਕਿ ਉਸ ਦੇ ਮੁੜਨ ਤੋ' ਪਹਿਲਾਂ ਤੂੰ 
ਵੀ ਇਥੋਂ ਦੌੜ ਚਲ । ਉਸ ਦੀ ਚਿੰਤਾ ਨਾ ਕਰ; ਉਂਹ ਆਪਣਾਂ ਇੰਤਜ਼ਾਮ ਆਪ 
ਕਰ ਲਏਗੀ । 

ਅਤੇ ਅੱਜ ਆਖਰ ਮੈ ਉਸ ਨੂੰ ਥੋੜ੍ਹੀ ਦੇਰ ਦੇ ਲਈ ਬੇਹੋਸ਼ ਕਰ ਦੋਣ ਵਿਚ 
ਸਫ਼ਲ ਹੋ ਗਿਆ ਹਾਂ । ਹੁਣ ਮੇਰੇ ਸਾਹਮਣੇ ਦੋ ਹੀ ਰਸਤੇ ਹਨ । ਇਕ ਇਹ ਕਿ ਹੋਸ਼ 
ਵਿਚ ਆਉਣ ਤੋਂ` ਪਹਿਲਾਂ ਮੈ ਉਸ ਨੂੰ ਜਾਨ ਮਾਰ ਦਿਆਂ ਅਤ ਦੂਸਰਾ ਇਹ ਕਿ 
ਆਪਣਾ ਜ਼ਰੂਰੀ ਸਾਮਾਨ ਬੰਨ੍ਹ ਕੇ ਤਿਆਰ ਹੋ ਜਾਵਾਂ, ਅਤੇ ਜਿਉਂ ਹੀ ਉਸ ਨੂੰ ਹੋਸ਼ 


98 ਸਮਕਾਲੀਨ ਹਿੰਦੀ ਕਹਾਣੀਆਂ 


ਆਏ, ਅਸੀ` ਦਵੇ' ਫਿਰ ਉਸੇ ਰਸਤੇ ਤੇ ਚਲ ਪਈਏ, ਜਿਸ ਤੋ" ਨਿਕਲ ਕੇ ਕ੍ਰਝੁ 
ਵਰ੍ਹੇ ਪਹਿਲਾਂ ਮੈ' ਮਾਲਾ ਦੀ ਗੋਦ ਵਿਚ ਆਸਰਾ ਲਿਆ ਸੀ । ਜੇ ਮਾਲਾ ਇਸ ਵਕਤ 
ਇਥੇ ਹੁੰਦੀ ਤਾਂ ਉਹ ਕੋਈ ਤੀਸਰਾ ਰਸਤਾ ਵੀ ਕੱਢ ਲੰਦੀ । ਪਰ ਉਹ ਨਹੀ” ਹੈ, 


ਅਤੇ ਮੈ ਨਹੀ` ਜਾਣਦਾ ਕਿ ਮੈ' ਕੀ ਕਰ ? 


ਸਨਾਟਾ 
--ਮਹੀਪ ਸਿੰਘ 


ਕਲ ਮਿਲਾ ਕੇ ਸ਼ਾਇਦ ਛੱਤੀ ਇਮਾਰਤਾਂ ਸਨ ਅਤੇ ਜਿਸ ਇਮਾਰਤ ਵਿਚ 
ਉਸ ਨੇ ਜਾਣਾ ਸੀ ਉਸ ਦਾ ਨੰਬਰ ਸੀ ਉਨੱਤੀ । ਉਨੱਤੀ ਬਟਾ ਚੌਵੀ ਦਾ ਮਤਲਬ ਹੈ 
ਉਨੱਤੀ ਨੰਬਰ ਇਮਾਰਤ ਵਿਚ ਚਵ੍ਰੀ ਨੰਬਰ ਫਲੌਟ । ਕਿਉ'ਕਿ ਹਰ ਫਲੌਰ ਤੋਂ ਚਾਰ 
ਫਲੈਟ ਬਣੇ ਹੋਏ ਹਨ, ਇਸ ਹਿਸਾਬ ਨਾਲ ਚਵ੍ਰੀ ਨੰਬਰ ਫਲੈਟ ਛੇਵੇ ਫਲੌਰ ਤੇ ਹੋਣਾ 
ਚਾਹੀਦਾ ਹੈ । 

ਇਤਨਾ ਹਿਸਾਬ ਤਾਂ ਸਿੱਧਾ-ਸਾਦਾ ਸੀ ਅਤੇ ਕਿਸੇ ਦੇ ਵੀ ਸਮਝਾਣ ਤੇ ਸਮਝ 
ਵਿਚ ਆ ਸਕਦਾ ਸੀ। ਪਰ ਉਸ ਦੀ ਮੁਸ਼ਕਲ ਕੁਝ ਹੋਰ ਸੀ । ਪੰਜ ਵਜੇ; ਬੋਬੇ ਸੈਂਟਰਲ 
ਤੇ ਗੱਤੀ ਆ ਗਈ ਸੀ । ਉਹ ਕਾਲੋਨੀ ਸਟੇਸ਼ਨ ਦੇ ਬਿਲਕੁਲ ਨੇੜੇ ਹੈ, ਇਸ ਲਈ 
ਟੈਕਸੀ ਤੋ ਉਸ ਨੇ ਸਾਮਾਨ ਲਾਹ ਕੇ ਉਸ ਨੂੰ ਪੌਸੇ ਦਿੱਤੇ ਤਾਂ ਅਜੇ ਸਾਢੇ ਪੰਜ ਵੱਜਣ 
ਵਿਚ ਤਿੰਨ ਮਿੰਟ ਬਾਕੀ ਸਨ,..ਬਾਵਜੂਦ ਇਸ ਦੇ ਕਿ ਟੈਕਸੀ ਵਾਲਾ ਇਸ ਇਮਾਰਤ 
ਨੂੰ ਲੱਭਣ ਦੇ ਲਈ ਕਾਲੋਨੀ ਦੇ ਦੋ ਤਿੰਨ ਚੱਕਰ ਲਾ ਚੁਕਾ ਸੀ । ਅਟੇਚੀ ਨੂੰ ਲਿਫਟ 
ਤੇ ਰੱਖ ਕੇ ਛੇਵੀ' ਮੰ ਜ਼ਿਲ ਤੇ ਲਿਜਾਣ ਵਿਚ ਵੱਧ ਤੋ` ਵੱਧ ਪੰਜ ਮਿੰਟ ਝੱਗਣਗੇ । ਪਰੇ 
ਕੀ ਪੰਜ ਪੈੱਤੀ ਤੇ ਕਿਸੇ ਦੇ ਫਲੈਟ ਦੀ ਬੈੱਲ਼ ਵਜਾਣਾ ਠੀਕ ਰਹੇਗਾ । ਇਸ ਸਮੋ” ਤਾਂ 
ਉਹ ਗਹਿਰੀ ਨੀ`ਦਰ ਵਿਚ ਸੌ` ਰਹੀ ਹੋਵੇਗੀ । 

ਫ਼ਿਰ $ 

ਛੇ ਵਜੇ ਤੋ` ਪਹਿਲਾਂ ਉਸ ਨੂੰ ਫਲੈਟ ਦੀ ਕਾਲ ਬੈੱਲ ਨਹੀ` ਵਜਾਣੀ ਚਾਹੀਦੀ । 
ਪਰ ਅੱਧਾ ਘੰਟਾ ਇਸ ਤਰ੍ਹਾਂ ਖਲੌਤਿਆਂ ਵੀ ਤਾਂ ਨਹੀ` ਰਿਹਾ ਜਾਂਦਾ । ਲੌਕਾਂ ਦਾ 
ਆਉਣਾ ਜਾਣਾ ਜਾਰੀ ਸੀ । ਸੈਰ ਦੇ ਲਈ ਜਾਂਦੇ ਹੋਏ,ਦੁੱਧ ਦੀਆਂ ਬੋਤਲਾਂ ਲੈ ਕੇ ਆਉਂਦੇ 
ਹੋਏ ਲੋਕ ਉਸ ਨੂੰ ਵੇਖ ਰਹੇ ਸਨ । ਅਤੇ ਅੱਖਾਂ ਹੀ ਅੱਖਾਂ ਵਿਚ ਪੁੰਛ ਰਹੇ ਸਨ--ਕਿਸ 
ਦੇ ਕੋਲ ਜਾਣਾ ਹੈ ? 

ਉੱਸ ਨੇ ਮਿਸੋਜ਼ ਵਰਮਾ ਕੋਲ ਜਾਣਾ ਹੈ । ਮਿਸੇਜ਼ ਵਰਮਾ...ਕਿਵੇ` ਲੱਗਦਾ ਹੈ । 
ਪਰ ਉਸ ਨੂੰ ਉਹ ਕੀ ਕਹਿ ਕੇ ਸੋਚੇ ? ਉਸ ਦਾ ਧਿਆਨ ਆਉਂਦਿਆਂ ਹੀ ਉਸਦੇ 
ਸਾਹਮਣੇ ਇਕ ਸ਼ਖ਼ਜੀਅਤ ਉਭਰਦੀ ਹੈ...ਇਕ ਔਰਤ ਉਭਰਦੀ ਹੈ, ਜਿਸ ਨੂੰ ਅੱਜ 
ਤੱਕ ਉਹ ਕਿਤਨੇ ਨਾਂ ਦੇ ਚੱਕਾ ਹੈ, ਪਰ ਸੱਚਮੁੱਚ ਉਹ ਕੌਈ ਨਾਂ ਨਹੀਂ ਢੇ ਸਕਿਆ ਹੈ । 


100 ਸਮਕਾਲੀਨ ਹਿੰਦੀ ਕਹਾਣੀਆਂ 


ਉਸ ਨੇ ਉਸ ਦੇ ਨਾਲ ਕਦੀ 'ਭਾਬੀ' ਜਿਹਾ ਸੰਬੋਧਸੂਚਕ ਨਾਂ ਵੀ ਬਣਾਇਆ ਸੀ 
ਪਰ ਇਹ ਬਹੁਤ ਦੇਰ ਤਕ ਨਹੀ` ਚਲਿਆ । ਉਹ ਉਸ ਨੂੰ ਇਸ ਸੈਬੋਧਸੂਚਕ ਨਾਂ 
ਨਾਲ ਨਹੀ` ਯਾਦ ਕਰ ਪਾਂਦਾ । ਉਸ ਦਾ ਆਪਣਾ ਘਰੇਲੂ ਨਾਂ ਕੁਝ ਫੂਲਮਤੀ, 
ਚਮੇਲੀ ਜਾਂ ਗੁਲਾਬੀ ਤਰਜ਼ ਦਾ ਹੈ ਜਿਸ ਨੂੰ ਉਹ ਕਦੀ ਸਵੀਕਾਰ ਨਹੀਂ ਕਰ ਸਕਿਆ 1 
ਉਸ ਦਾ ਪਤੀ ਉਸ ਨੂੰ ਰਾਧਾ ਆਖਦਾ ਸੀ । ਪਰ ਇਹ ਨਾਂ ਵੀ ਉਸ ਨੂੰ ਉਸ ਦੇ ਲਈ 
ਨਾਕਾਫੀ ਲੱਗਾ ਸੀ । ਤਾਂ ਫਿਰ ਇਕ ਵਾਰ ਉਸ ਨੇ ਉਸ ਨੂੰ ਬਿਨਾਂ ਦੱਸੇ ਇਕ ਨਾਂ 
ਦੇ ਦਿੱਤਾ ਸੀ--ਦਿਵਾ । ਅਤੇ ਫਿਰ ਉਹ ਜਢੋ` ਵੀ ਉਸ ਦੇ ਬਾਰੇ ਵਿਚ ਸੌਚਦਾ, ਉਹ 
ਦਿਵਾ ਦੇ ਬਾਰੇ ਵਿਚ ਸੋਚਦਾ । 

ਪਰ ਦਿਵਾ ਨੂੰ ਇਹ ਕਿਥੇ ਪਤਾ ਸੀ ਕਿ ਦਿਵਾ ਹੈ। ਇਹ ਤਾਂ ਕਿਸੇ ਨੂੰ ਵੀ 
ਨਹੀ` ਪਤਾ । ਲੌਕੀ` ਜਾਣਦੇ ਹਨ ਕਿ ਉਹ ਮਿਸੇਜ਼ ਵਰਮਾ ਹੈ । ਉਹ ਵੀ ਜਾਣਦੀ ਹੈ 
ਕਿ ਉਹ ਮਿਸੇਜ਼ ਵਰਮਾ ਹੈ । ਸਾਲ ਛਿਮਾਹੀ ਸ਼ਾਇਦ ਹੀ ਕੋਈ ਵਿਅਕਤੀ, ਕੋਈ 
ਯਾਦ, ਕੋਈ ਸੰਬੋਧ ਉਸ ਨਾਲ ਟਕਰਾਂਦਾ ਹੋਵੇ ਜੋ ਉਸ ਨੂੰ ਉਸ ਦੇ ਅਸਲੀ ਨਾਂ ਨਾਲ਼ 
ਬੁਲਾਂਦਾ ਹੋਵੇਂ । 

ਹੁਣ ਉਂਹ ਆਪਣੇ ਫਲੌਟ ਦੇ ਸਾਹਮਣੇ ਖੜਾ ਸੀ । ਬਾਹਰ ਨੇਮ ਪਲੋਟ ਲੱਗੀ 
ਸੀ...ਮਿਸੇਜ਼ ਸੀ. ਵਰਮਾ...ਚਮੇਲੀ ਵਰਮਾ, ਚਚਲ ਵਰਮਾ, ਚਾਂਦਨ) ਵਰਮਾ । ਉਸ ਨ 
ਘੜੀ ਵੇਖੀ । ਛੇ ਵੱਜਣ ਵਿਚ ਅਜੇ ਕੁਝ ਮਿੰਟ ਬਾਕੀ ਸਨ । ਉਹ ਕੁਝ ਵਕਤ ਹੋਰ 
ਬਤੀਤ ਕਰਨ ਲਈ ਛੇਵੀ' ਮੰਜ਼ਿਲ ਤੋਂ ਹੇਠਾਂ ਪੌੜੀਆਂ ਵਲ ਝਾਂਕਣ ਲੱਗਾ । ਘੁੰਮਦੀਆਂ 
ਹੋਈਆਂ ਪੌੜੀਆਂ ਇਕ ਡੂੰਘੇ ਖੂਹ ਵਾਂਗ ਹੇਠਾਂ ਤਕ ਚਲੀਆਂ ਗਈਆਂ ਸਨ । ਨਾਲ ਹੀ 
ਲਿਫਟ ਬਾਰ-ਬਾਰ ਉਪਰ ਹੇਠਾਂ ਆ ਜਾ ਰਹੀ ਸੀ ਅਡੇ ਉਸ ਵਿਚੋ ਨਿਕਲਣ ਵਾਲ 
ਉਸ ਨੂੰ ਘੂਰ ਘੂਰ ਕੇ ਵੇਖ ਰਹੇਂ ਸਨ । 

ਹੁਣ ਛੇ ਵੱਜ ਚੁਕੇ ਸਨ । ਇਕ ਇਕ ਪਲ ਉਸ ਨੂੰ ਭਾਰੀ ਲੱਗ ਰਿਹਾ ਸੀ । ਉਸ 
ਨੇ ਬੇੱਲ ਤੇ ਆਪਣੀ ਉਗਲੀ ਰਖ ਦਿੱਤੀ...ਡਿੰਗ...ਡਿੰਗ...ਡਿੰਗ । 

ਘੰਟੀ ਬੜੀ ਪਿਆਰੀ ਆਵਾਜ਼ ਵਿਚ ਵੱਜੀ ਸੀ । ਉਹ ਇਕ ਪਲ ਇੰਤਜ਼ਾਰ 
ਕਰਦਾ ਰਿਹਾ । ਉਧਰੋ ਕੋਈ ਹਲਚਲ ਸੁਣਾਈ ਨਹੀ' ਦਿਤੀ । ਉਸ ਨੇ ਸੋਚਿਆ, 
ਉਹ ਸੰ ਰਹੀ ਹੋਵੇਗੀ । ਉਹ ਕੁਝ ਦੇਰ ਉਸੇ ਤਰ੍ਹਾਂ ਹੀ ਖੜਾ ਰਿਹਾ। ਵਿਰ 
ਡਿੰਗ...ਡਿੰਗ...ਡਿੰਗ । 

ਦਰਵਾਜ਼ੇ ਤੇ ਹੈਂਡਲ ਦੀ ਕੁਝ ਖਟਪਟ ਹੋਈ । ਉਹ ਸਾਹਮਣੇ ਖੜੀ ਸੀ... 
ਹਾਊਸ ਕੌਟ ਪਾਈ, ਖਿਲਰੇ ਹੋਏ ਵਾਲ, ਅਲਸਾਇਆ ਚਿਹਰਾ, ਭਾਰੀ ਅੱਖਾਂ ਅਤੇ 
ਸੁੱਕੇ ਹੋਂਠ । 

“ਓਹ !...ਵੈਲਕਮ...ਵੈਲਕਮ...ਅੱਜ ਸੂਰਜ ਕਿਧਰੋਂ" ਨਿਕਲਿਐ .. ,ਸ਼ਿਆਮਾ 
ਵੀ ਨਾਲ ਹੈ ਨਾ ?' ਰ 

“ਨਹੀ ਇਕੁੱਲਾ ਆਇਆ ਹਾਂ ।'” ਰ 

ਉਸ ਨੂੰ ਕਿਉਂ“ ਨਹੀ" ਲਿਆਏ ? ਮੈ ਤੈਨੂੰ ਲਿਖਿਆ ਸੀ ਸ਼ਿਆਮਾ ਨੂੰ ਵੀ 
ਨਾਲ ਲੌ ਕੇ ਆਣਾ...ਯੂ ਸਕਾਉਡਲ...ਪਤਨੀ ਨੂੰ ਨਾਲ ਲੌ ਕੇ ਨਿਕਲਣ ਵਿਚ ਸ਼ਰਮ 


ਸੰਨਾਟਾ 101 


ਆਉਦੀ ਹੈ ।'' 

“ਅੰਦਰ ਆਉਣ ਦੇਵੇਗੀ ।'' 

ਉਹ ਉਥੇ ਹੀ ਖਿੜਖਿੜਾ ਕੇ ਹੱਸ ਪਈ, ''ਕਮ ਇਨ..,ਕਮ ਇਨ । 

ਉਹ ਅੱਗੇ ਮੁੜ ਕੇ ਉਸ ਨੂੰ ਡਾਇੰਗ ਰੂਮ ਵਿਚ ਲੈ ਗਈ । ਡਾਇੰਗ ਰੂਮ ਬਹੁਤ 
ਵਧੀਆ ਸਜਿਆ ਹੋਇਆ ਸੀ । ਪੂਰੇ ਕਮਰੇ ਵਿਚ ਗਲੀਚਾ ਵਿੱਛਿਆਂ ਹੋਇਆ ਸੀ । 
ਡਾਇਨਿੰਗ ਟੇਬਲ, ਮੌਟੇ ਸ਼ੀਸ਼ੇ ਵਾਲੀ ਸੈਂਟਰ ਟੇਬਲ, ਖੱਬੇ ਪਾਸੇ ਰਖਿਆ ਹੋਇਆ 
ਰੇਡੀਓਗ੍ਰਾਮ, ਸਾਹਮਣੇ ਰਖਿਆ ਹੋਇਆ ਟੈਲੀਵਿਜ਼ਨ ਅਤੇ ਡਨਲਪ ਪਿਲੋ ਵਾਲਾ 
ਲਿਸ਼ਕਦਾ ਨਵਾਂ ਸੋਫਾ ਸੈੱਟ । ਉਹ ਸਹਿਮਿਆ ਅਤੇ ਡਰਿਆ ਹੋਇਆ 
ਮਹਿਸੂਸ ਕਰਨ ਲੱਗਾ । 

ਉਹ ਸੋਫੇ ਤੇ ਬੈਠਦਾ ਹੋਇਆ ਬੋਲਿਆ, ''ਬਹੁਤ ਚੋਗਾ ਫਲੌਟ ਹੈ ਤੇਰਾ । ਅਤੇ 
ਤੂ ਇਸ ਨੂੰ ਸਜਾਇਆ ਵੀ ਖੂਬ ਹੈ ।'' 

ਉਹ ਮੁਸਕਾਈ...ਇਕ ਸੰਤੁਸ਼ਟ ਜਿਹੀ ਮੁਸਕਰਾਹਟ । ਝਟਕਾ ਦੇ ਕੇ ਅੱਗੇ ਆਈ 
ਲੱਟ ਨੂੰ ਉਸ ਨੇ ਪਿੱਛੇ ਕਰ ਲਿਆ। 

''ਚਾਹ ਲਿਆਵਾਂ ?'' 

'ਕਿਟੀ ਕਿੱਥੇ ਹੈ ?' 

'ਆਪਣੇ ਕਮਰੇ ਵਿਚ ਸੌ” ਰਹੀ ਹੋਵੇਗੀ ।` 

ਉਹ ਉਨ ਕੇ ਕਿਚਨ ਵਲ ਚਲੀ ਗਈ । ਉਹ ਸਵੇਰੇ ਸਟੇਸ਼ਨ ਤੈ ਖਰੀਦੇ ਗਏ 
ਅਖ਼ਬਾਰ ਨੂੰ ਹੱਥ ਵਿਚ ਲੌ ਕੇ ਵੇਖਣ ਲੱਗਾ । ਅਖ਼ਬਾਰ ਵੇਖਦਿਆਂ-ਵੇਖਦਿਆੰ ਉਸ 
ਦੀ ਨਜ਼ਰ ਵਾਰ ਵਾਰ ਡਾਇੰਗ ਰੁਮ ਦੀਆਂ ਚੀਜ਼ਾਂ ਤੇ ਫਿਸਲ ਜਾਂਦੀ ਸੀ ਅਤੇ ਉਹ 
ਸੋਚਣ ਲੱਗਾ ਸੀ...ਦਿਵਾ ਹੁਣ ਬਹੁਤ ਆਰਾਮ ਦੀ ਜ਼ਿੰਦਗੀ ਜੀਅ ਰਹੀ ਹੈ ,..ਦਿਵਾ 
ਆਪਣੇਂ ਬੀਤੇ ਜੀਵਨ ਦੀਆਂ ਸਾਰੀਆਂ ਕੜਵਾਹਟਾਂ, ਸਾਰੀਆਂ ਤਕਲੀਫਾਂ, ਸਾਰੀਆਂ 
ਤਹਮਤਾਂ ਸਮੋਟ ਚੁੱਕੀ ਹੈ ਅਤੇ ਹੁਣ ਉਹ ਬਹੁਤ ਧੀਰਜ ਵਾਲਾ, ਬਹੁਤ ਸੋਤੁਸ਼ਟ ਤੇ ਸ਼ਾਂਤ 
ਜਿਹਾ ਜੀਵਨ ਬਿਤਾ ਰਹੀ ਹੈ । 

''ਤੂੰ ਸ਼ਿਆਮਾ ਦਾ ਹਾਲ-ਚਾਲ ਤਾਂ ਦੱਸਿਆ ਹੀ ਨਹੀ' । ` ਉਹ ਕੱਪ ਵਿਚ 
ਚਾਹ ਪਾਂਦੀ ਹੋਈ ਬੋਲੀ । 

“ਤੂੰ ਜਾਣਦੀ ਹੀ ਹੈ” ਕਿ ਉਸ ਦੀ ਜ਼ਿੰਦਗੀ ਵਿਚ ਹਾਲ-ਚਾਲ ਨਹੀ?” ਸਿਰਫ 
ਹਲਕੀ ਜਿਹੀ ਚਾਲ ਮਾਤਰ ਹੈ, ਜਿਸ ਨੂੰ ਉਹ ਨੱਪ ਤੁਲੇ ਕਦਮਾਂ ਨਾਲ ਲਗਾਤਾਰ 
ਚਲਦੀ ਜਾ ਰਹੀ ਹੈ” ।'' 

ਉਹ ਬੜੀ ਫਿੱਕੀ ਜਿਹੀ ਮੁਸਕਾਨ ਮੁਸਕਰਾਣ ਲੱਗੀ । 

“ਤਾਂ ਤੂ ਆਪਣਾ ਹੀ ਹਾਲ ਚਾਲ ਦੱਸ ।'' 

“ਤੂ ਇਹ ਵੀ ਜਾਣਦੀ ਹੈ ਕਿ ਮੇਰੀ ਜ਼ਿੰਦਗੀ ਹਾਲ ਚਾਲ ਦੀ ਨਹੀ” ਦੌੜ-ਭੱਜ 
ਦੀ ਜ਼ਿੰਦਗੀ ਹੈ' , ਉਹ ਬੋਲਿਆ--''ਅਤੇ ਦੌੜਦੇ ਹੋਏ ਆਦਮੀ ਨੂੰ ਕਦਮ ਗਿਣਨ ਦੀ 
ਫੁਰਸਤ ਨਹੀ' ਹੁੰਦੀ ।' ਦਵੇ" ਕੁਝ ਦੇਰ ਤਕ ਚੁੱਪ ਰਹੇ । 

''ਤੇਰਾ ਕੀ ਹਾਲ-ਚਾਲ ਹੈ ?'' ਉਸ ਨੇ ਪੱਛਿਆ। 


<< 


102 __ ਸਮਕਾਲੀਨ ਹਿੰਦੀ ਕਹਾਣੀਆਂ 


'ਬਸ,,,ਜੀ ਰਹੀ ਹਾਂ', ਉਹ ਬਹੁਤ ਥੱਕੀ ਹੋਈ ਮੁਸਕਰਾਈ । ਅਤੋਂ ਫਿਰ ਅੱਖਾਂ 
ਬਦ ਕਰਕੇ ਹੋਠ ਕਰਝ ਇਸ ਤਰ੍ਹਾਂ ਸਿਕੌੜ ਲਏ ਜਿਵੇ" ਕੋਈ ਲੰਮੀ ਯਾਤਰਾ ਪੂਰੀ 
ਕਰਨ ਦੇ ਬਾਅਦ ਆਪਣੇ ਘਰ ਦੀ ਛੱਤ ਦੇ ਹੇਠਾਂ ਸਸਤਾ ਰਹੀ ਹੋਵੇ । 

''ਕਿਟੀ ਕਿਥੇ ਹੈ ?'' ਉਸ ਨੂੰ ਯਾਦ ਨਹੀ ਰਿਹਾ ਕਿ ਉਹ ਇਹ ਗੱਲ ਪਹਿਲਾਂ 
ਵੀ ਪੁੱਛ ਚੁੱਕਾ ਹੈ । ਫਿਰ ਆਪ ਹੀ ਬੋਲਿਆ, "ਸ਼ਾਇਦ ਅਜੇ ਸੌ” ਰਹੀ ਹੈ ।' 

ਇਤਨੇ ਵਿਚ ਉਸ ਨੇ ਵੇਖਿਆ ਮੈਕਸੀ ਪਾਈ ਇਕ ਲੰਮੀ ਜਿਹੀ ਲੜਕੀ ਉਸ ਦੇ 
ਸਾਹਮਣੇ ਖਲੋਤੀ ਹੈ । ਉਹ ਬਿਸਤਰੇ ਤੋ` ਉਠ ਕੇ ਆਈ ਲਗਦੀ ਸੀ ਤੇ ਉਸ ਨੂੰ ਵੇਖ 
ਕੇ ਥੋੜ੍ਹਾ ਫਿੱਕਾ ਪੈ ਗਈ ਸੀ । 

'“ਹੈਲੋਂ ਕਿਟੀ...ਮੈਨੂੰ ਪਛਾਣਿਆ ?'' 

ਉਸ ਸਮੇ` ਦਿਵਾ ਵੀ ਮੁੜ ਕੇ ਉਸ ਵਲ ਵੇਖਣ ਲੱਗੀ--''ਓ ਆਪਣੇ ਜਾਲ੍ਹੀ 
ਅੰਕਲ ਨੂੰ ਭੁੱਲ ਗਈ ਏ” ਕੀ ?'' 

ਉਹ ਮੁਸਕਰਾਈ...''ਹੈਲੇ ਅੰਕਲ ! ਤੁਸੀ” ਕਦੋਂ ਆਏ ?'' 

''ਹੁਣੇ ਹੀ ।' 

''ਆਟੀ ਕਿਵੇ” ਹੈ ?'' 

''ਠੀਕ ਹੈ...ਪਰ ਤੁਸੀ" ਦਿੱਲੀ ਨਾ ਆਉਣ ਦੀ ਸਹੁ ਖਾ ਲਈ ਹੈ ਕੀ ?'' 

“ਮਾਮਾ ਮੈਨੂੰ ਲੈ ਹੀ ਨਹੀ ਜਾਂਦੀ । ਉਹ ਆਪ ਹੀ ਚਲੀ ਜਾਂਦੀ ਰੈ ।'' 

ਮੈ ਤੈਨੂੰ ਨਹੀਂ ਲੈ ਜਾਂਦੀ ?” ਦਿਵਾ ਬੋਲੀ...''ਤੇਰਾ ਆਪਣਾ ਹੀ ਕਿਧਰੇ ਜਾਣ 
ਨੂੰ ਦਿਲ ਨਹੀਂ ਕਰਦਾ ।'' 

“ਕੀ ਕਰ ਰਹੀ ਹੈ` ਅੱਜ ਕਲ੍ਹ ?'' ਉਹ ਵਿਚ ਹੀ ਬੋਲ ਪਿਆ। 

''ਗੇਵੇਜ਼ ਟੇਵਲਜ਼ ਵਿਚ ਕੌਮ ਕਰ ਰਹੀ ਹਾਂ ।'' 

"ਪੜ੍ਹਾਈ ਪੂਰੀ ਕਰ ਲਈ ?'' 

ਉਸ ਨੂੰ ਜਾਪਿਆ ਇਹ ਗੱਲ ਕਿਧਰੇ ਵਿਚ ਹੀ ਅਟਕ ਗਈ ਹੈ । ਕਿਟੀ ਅਚਾਨਕ 
ਅਖ਼ਬਾਰ ਪਲਟਣ ਲੱਗੀ ਅਤੇ ਦਿਵਾ ਉਠਦੀ ਹੋਈ ਬੋਲੀ...''ਚੰਗਾ ਨਹਾ-ਧੋ ਲਓ । 
ਮੈਂ ਨਾਸ਼ਤਾ ਬਣਾਂਦੀ ਹਾਂ ।'' 

ਨ" ਵੱਜਣ ਵਾਲੋਂ ਹੋਏ ਤਾਂ ਉਸ ਨੇ ਵੇਖਿਆ ਦਿਵਾ ਵੀ ਤਿਆਰ ਹੈ, ਕਿਟੀ ਵੀ 
_ਤਿਆਰ ਹੈ । ਦੋਹਾਂ ਦੇ ਹੱਥਾਂ ਵਿਚ ਪਰਸ ਹਨ, ਦੋਹਾਂ ਦੇ ਹੱਥਾਂ ਵਿਚ ਚਾਬੀਆਂ ਦੇ 
ਗੁੱਛੇਂ ਝੂਲ ਰਹੇ ਹਨ, ਦੋਵੇ` ਹੀ ਆਪਣੀ ਸਾੜ੍ਹੀ ਦੀਆਂ ਸਲਵਟਾਂ ਜਾਂ ਚੁਨਟਾਂ ਤੇ 
ਹੱਥ ਫੌਰ ਰਹੀਆਂ ਹਨ, ਦੋਵੇਂ ਹੀ ਆਪਣੇ ਬੁਲ੍ਹਾਂ ਦੀ ਸੁਰਖੀ ਨੂੰ ਇਕਸੁਰ 
ਕਰ ਰਹੀਆਂ ਹਨ । 

"ਸਾਡੇ ਕੌਲ ਆਪਣੀ ਆਪਣੀ ਚਾਬੀ ਹੈ ।'' ਦਿਵਾ ਬੋਲੀ--''ਇਹ ਤੀਜੀ 
ਚਾਂਬੀ ਤੂੰ ਸੈਭਾਲ । ਠੀਕ ਤਰ੍ਹਾਂ ਬੈਦ-ਵੈਦ ਕਰਕੇ ਜਾਵੀ“ ।'' 

ਰਾਤ ਨੂੰ ਉਹ ਜਦੋ" ਘਰ ਵਾਪਸ ਆਇਆ ਤਾਂ ਦਿਵਾ ਘਰ ਵਾਪਸ ਆ ਚੁੱਕੀ 
ਸੀ । ਦਰਵਾਜ਼ਾ ਖੌਲ੍ਹ ਕੇ ਉਹ ਪਿੱਛੇ ਹਟੀ ਤਾਂ ਉਸ ਨੂੰ ਇਕ ਭਬਕਾ ਜਿਹਾ ਪਿੱਛੇ 
ਹੱਟਦਾ ਮਹਿਸੂਸ ਹੋਇਆ । ਫਲੈਟ ਦੇ ਅੰਦਰ ਆਉਣ ਤੇ ਲੱਗਾ, ਸਿਗਰਟ ਦਾ ਧੂੰਆਂ 


ਸਨਾਟਾ 103 


ਇਧਰ ਉਧਰ ਤੌਰ ਰਿਹਾ ਹੈ ਅਤੇ ਸਾਰੇ ਫਲੌਟ ਵਿਚ ਇਕਦਮ ਖਾਮੌਸ਼ੀ 
ਛਾਈ ਹੋਈ ਹੈ । 

''ਕਿਥੇ ਘੰਮਦੇ ਰਹੇ ਸਾਰਾ ਦਿਨ ?'' 

'ਅੱਜ ਦਾ ਸਾਰਾ ਦਿਨ ਤਾਂ ਚੰਦਰ ਨੂੰ ਢੂਡਣ ਵਿਚ ਹੀ ਨਿਕਲ ਗਿਆ । 
ਉਹ ਬੋਲਿਆ । 

“ਹੁਣ ਉਹ ਕਲਿਆਣ ਕੈਪ ਵਿਚ ਰਹਿੰਦਾ ਹੈ । ਤੇਜ਼ ਅਤੇ ਕੜਕਦੀ ਧੁੱਪ ਵਿਚ 
ਉਬੜ-ਖਾਬੜ ਅਤੇ ਬੋਤਰਤੀਬ ਫੋਲੋ ਹੋਏ ਕਲਿਆਣ ਕੈਪ ਵਿਚ...ਜੋ ਮੀਲਾਂ ਵਿਚ 
ਫੈਲਿਆ ਹੋਇਆ ਹੈ...ਉਸ ਦਾ ਘਰ ਢੂਡਣ ਤੋ` ਬਾਅਦ ਲੱਗਾ ਜਿਵੇ ਕੋਲੰਬਸ ਵਾਂਗ 
ਮੈ" ਕਿਸੇ ਨਵੀ` ਦੁਨੀਆਂ ਦਾ ਪਤਾ ਲਾਇਆ ਹੈ ।'' 

'ਖਾਣਾ...?' 

“ਖਾ ਆਇਆ ਹਾਂ । ਚੈਦਰ ਦੀ ਪਤਨੀ ਪਰੋਠੇ ਬਹੁਤ ਚੇਗੇ ਬਣਾਂਦੀ ਹੈ । ' 

ਉਪਰ ਵਲ ਉੱਠੀ ਹੋਈ ਖਾਮੋਸ਼ੀ ਫਿਰ ਹੌਲੀ-ਹੌਲੀ ਹੇਠਾਂ ਸਰਕਣ ਲੱਗੀ । 

ਉਹ ਉੱਠ ਕੇ ਆਪਣੇ ਬੈਡਰੂਮ ਵਲ ਗਈ ਅਤੇ ਵਾਪਸ ਆਈ, ਤਾਂ ਉਸ ਦੇ 
ਹੱਥ ਵਿਚ ਸਿਗਰਟ ਦੀ ਡੱਬੀ ਅਤੇ ਮਾਚਸ ਸੀ । ਨਾਲ ਦੇ ਸੋਫੇ ਤੇ ਬੇਠ ਕੇ ਉਸ ਨੇ 
ਸਿਗਰਟ ਸੁਲਗਾਈ ਅਤੇ ਪੀਣ ਲੱਗੀ । 

ਉਸੇ ਸਮੇ ਅਚਾਨਕ ਉਸ ਨੂੰ ਲੱਗਾ, ਉਸ ਨੂੰ ਕਿਟੀ ਦੇ ਬਾਰੇ ਵਿਚ ਪੁੱਛਣਾ 
ਚਾਹੀਦਾ ਹੈ । 

“ਕਿਟੀ ਅਜੇ ਤਕ ਨਹੀ" ਆਈ ?'' 

“ਸ਼ਾਇਦ ਆਪਣੀ ਸਹੇਲੀ ਦੇ ਘਰ ਚਲੀ ਗਈ ਹੋਵੇ ।'' ਉਹ ਉਬਾਸੀ ਲੋ ਦਿਆਂ 
ਬੋਲੀ । 

ਉਹ ਉਸ ਨੂੰ ਇਕ ਟਕ ਵੇਖਣ ਲੱਗਾ । ਉਸ ਨੂੰ ਜਾਪਿਆ ਦਿਵਾ ਕਿਟੀ ਦੇ 
ਬਾਰੇ ਵਿਚ ਬਹੁਤ ਉਦਾਸੀਨ ਹੈ ਜਾਂ ਬਹੁਤ ਨਿਰਪੱਖ ਹੈ । 

'ਕਿਟੀ ਜ਼ਣ ਕਾਫੀ ਸਿਆਣੀ ਹੋ ਗਈ ਹੈ ।'' ਉਹ ਬੋਲਿਆ । 

'ਹਾਂ...!' ਉਹ ਬੋਲੀ, ਜਿਵੇ ਇਹ ਤਾਂ ਹੋਣਾ ਹੀ ਸੀ । 

'ਉਸ ਦੀ ਸ਼ਾਦੀ-ਵਾਦੀ ਦੇ ਬਾਰੇ ਵਿਚ ਤੂ ਕੀ ਸੋਚਿਆ ਹੈ ? ' 

'ਆਪਣੀ ਸ਼ਾਦੀ ਢੇ ਬਾਰੇ ਵਿਚ ਉਹ ਆਪ ਸੋਚੇਗੀ ।' ਦਿਵਾ ਨੇ ਬਚੀ ਹੋਈ 
ਸਿਗਰਟ ਨੂੰ ਰਾਖਦਾਨੀ ਵਿਚ ਦਬਾਦਿਆਂ ਹੋਇਆਂ ਕਿਹਾ--''ਜਦੋ', ਜਿਥੋਂ, ਜਿਸ 
ਨਾਲ ਚਾਹੇਗੀ ਸ਼ਾਦੀ ਕਰ ਲਏਂਗੀ ।'' 

ਉਹ ਸੋਚਣ ਲੱਗਾ । ਉਸ ਨੂੰ ਲੱਗਾ ਕਿਟੀ ਆਪਣੇ ਕਿਸੇ ਬੁਆਏ ਫ੍ਂਡ ਢੇ ਨਾਲ 
ਮਵੀ ਵੇਖਣ ਗਈ ਹੋਵੇਗੀ । ਫਿਰ ਉਸ ਨੂੰ ਲੱਗਾ ਕਿਟੀ ਬਹੁਤ ਸਿੱਧੀ ਹੈ, ਬਹੁਤ 
ਮਾਸੂਮ । ਕੀ ਉਹ 'ਜਦੋਂ', ਜਿਥੇ, ਜਿਸ ਨਾਲ ਦੀ ਸਥਿਤੀ ਦਾ ਸਾਹਮਣਾ ਕਰ 
ਸਕੇਗੀ । 

ਇਤਨੇ ਵਿਚ ਬੈੱਲ ਹੋਈ । ਦਿਵਾ ਬੜੀ ਅਲਸਾਈ ਜਿਹੀ ਉਠੀ । ਦਰਵਾਜ਼ਾ 


ਕ<, 


ਖੁਲ੍ਣ, ਕਿਸੇ ਦੇ ਅੰਦਰ ਆਉਣ ਅਤੇ ਫਿਰ ਦਰਵਾਜ਼ਾ ਬਦ ਹੋਣ ਦੀ 


104 ਸਮਕਾਲੀਨ ਹਿੰਦੀ ਕਹਾਣੀਆਂ 


ਆਵਾਜ਼ ਆਈ । 

ਦਿਵਾ ਆ ਕੇ ਫਿਰ ਆਪਣੀ ਜਗ੍ਰਾ ਬੈਠ ਗਈ । 

'ਕਿਟੀ ਆ ਗਈ ?'' ਉਸ ਨੇ ਪੁੱਛਿਆ । 

''ਹਾਂ...।` 

ਉਸ ਨ ਸੋਚਿਆ ਕਿਟੀ ਸਿੱਧੀ ਆਪਣੇ ਕਮਰੇ ਵਿਚ ਚਲੀ ਗਈ ਹੋਵੇਗੀ । ਫਿਰ 
ਉਸ ਨੇ ਸੋਚਿਆ ਕਿਟੀ ਕੱਪੜੇ ਬਦਲ ਕੇ ਇੱਸ ਕਮਰੇ ਵਿਚ ਆਏਗੀ ਅਤੇ ਕਰ ਝ ਦੇਰ 
ਬੈਠ ਕੇ ਗੱਲਾਂ ਕਰੇਗੀ । 

ਦਿਵਾ ਦੋ ਤਿੰਨ ਸਿਗਰਟਾਂ ਹੋਰ ਫੂਕ ਚੁੱਕੀ ਸੀ । ਉਸ ਨੂੰ ਜਾਪਿਆ ਇਸ ਦੌਰਾਨ 
ਕਾਫੀ ਸਮਾਂ ਬੀਤ ਗਿਆ ਹੈ । ਉਹ ਉਠਿਆ । ਉਸ ਨੇ ਆਪਣੇ ਅਟੌਚੀ ਵਿਚ' 
ਕੁੜਤਾ ਪਜਾਮਾ ਕੱਢਿਆ ਅਤੇ ਬਾਥਰੂਮ ਵਲ ਕੱਪੜੇ ਬਦਲਣ ਲਈ ਚਲਾ ਗਿਆ । 
ਬਾਥਰੂਮ ਵਲ ਜਾਂਦਿਆਂ-ਜਾਂਦਿਆਂ ਉਹ ਕਿਟੀ ਦੇ ਕਮਰੇ ਦੇ ਸਾਹਮਣਿਉ” ਲੰਘਿਆ । 
ਦਰਵਾਜ਼ੇ ਤੋਂ ਪਰਦਾ ਸੀ, ਪਰ ਉਸ ਨੂੰ ਉਸ ਦੀ ਝਲਕ ਵਿਖਾਈ ਦਿਤੀ । ਉਹ ਆਪਣੇਂ 
ਬੇੱਡ ਤੇ ਲੇਟੀ ਕੁਝ ਪੜ੍ਹ ਰਹੀ ਸੀ । 

ਕੱਪੜੇ ਬਦਲ ਕੇ ਉਹ ਆਇਆ ਤਾਂ ਉਸ ਨੇ ਵੇਖਿਆ ਦਿਵਾ ਨੇ ਡਰਾਇੰਗ ਰੂਮ 
ਦਾ ਦੀਵਾਨ ਉਸ ਦੇ ਸੌਣ ਲਈ ਤਿਆਰ ਕਰ ਦਿੱਤਾ ਹੈ । 

''ਪੀਣ ਦੇ ਲਈ ਪਾਣੀ ਰੱਖ ਦਿੰਦੀ ਹਾਂ ।'' ਕਹਿੰਦੀ ਹੋਈ ਦਿਵਾ ਪਾਣੀ ਲੈਣ 
ਚਲੀ ਗਈ । 

ਉਹ ਬੈਡ ਤੇ ਬੋਠ ਕੇ ਕਮਰੇ ਦੀ ਇਕ-ਇਕ ਚੀਜ਼ ਨੂੰ ਘੁਰਨ ਲੱਗਾ । ਟੈਲੀਵਿਜ਼ਨ, 
ਰੋਡੀਓਗ੍ਰਾਮ, ਡਾਇਨਿਗ ਟੇਬਲ, ਸੋਫਾ ਸੈੱਟ ਸਾਰੀਆਂ ਨਿਰਜੀਵ ਚੀਜ਼ਾਂ ਆਪਣੀ 
ਆਪਣ ਜਗ੍ਹਾ ਤੇ ਰੱਖੀਆਂ ਹੋਈਆਂ ਸਨ । ਕਿਸੇ ਨੂੰ ਇਕ ਦੂਸਰੇ ਨਾਲ ਕੋਈ ਮਤਲਬ 
ਨਹੀ” ਸੀ । ਉਹ ਸੋਚਣ ਲੱਗਾ, ਕੀ ਇਸ ਕਮਰੇ ਵਿਚ ਇਨ੍ਹਾਂ ਚੀਜ਼ਾਂ ਦੀ ਪੋਜੀਸ਼ਨ ਨੂੰ 
ਬਦਲਿਆ ਜਾ ਸਕਦਾ ਹੈ । ਡਾਇਨਿੰਗ ਟੇਬਲ ਉਥੇ ਨਾ ਰੱਖ ਕੇ ਉਸ ਕੋਧ ਦੇ ਨਾਲ 
ਰੱਖ ਦਿੱਤਾ ਜਾਏ ਤਾਂ ਕਿਵੇਂ ਰਹੇ ? ਸੋਫਾ ਸੈੱਟ ਉਧਰ ਰਖਿਆ ਜਾ ਸਕਦਾ ਹੈ । 
ਟੈਲੀਵਿਜ਼ਨ,..? ਉਹ ਕਮਰੇ ਵਿਚ ਇੱਧਰ ਉਧਰ ਦੇਖਣ ਲੱਗਾ । ਫਿਰ ਉਸ ਨੂੰ ਲੱਗਾ 
ਉਹ ਜਿਥੇ ਰਖਿਆ ਹੈ, ਉਥੇ ਹੀ ਠੀਕ ਹੈ । ਫਿਰ ਉਜ ਨੂੰ ਲੱਗਾ ਜੋ ਚੀਜ਼ ਜਿਥੇ ਰੱਖੀ 
ਹੈ, ਉੱਥੇ ਹੀ ਠੀਕ ਹੈ । 

ਦਿਵਾ ਦੀ ਲਰਜਦੀ ਹੋਈ ਆਵਾਜ਼ ਸੁਣਾਈ ਦਿੱਤੀ--''ਗੁੱਡ ਮਾਰਨਿੰਗ... 
ਨੀ'ਦਰ ਆਈ ?' 

''ਨੀ'ਦਰ ਮੰਨੂੰ ਹਰ ਜਗ੍ਹਾ ਆ ਜਾਂਦੀ ਹੈ । ਸ਼ੀ ਇਜ਼ ਵੈਰੀ ਕਾਈ'ਡ ਣੂ ਮੀ ।' 

ਉਹ ਖਿੜਖਿੜਾ ਕੇ ਹੱਸ ਪਈ । ਰ੍ 

ਨਾਸ਼ਤੇ ਦੀ ਮੌਜ਼ ਤੇ ਉਸ ਨੇ ਕਿਹਾ, "ਅੱਜ ਨਾਈਟ ਸ਼ੋਅ ਦੇ ਤਿੰਨ ਟਿਕਟ ਮੈ' ਲੈ 
ਆਵਾਂਗੀ ।_ ਉਹ ਕਿਟੀ ਵੱਲ ਮੁੜਿਆ--''ਤੂੰ ਦਫ਼ਤਰ ਢੇ ਬਾਅਦ ਕਿੱਧਰੇ ਜਾਣ' 
ਤਾਂ ਨਹੀ” ?'' 

ਕਿਟੀ ਆਪਣੇ ਟੌਸਣ ਤੇ ਬੱਟਰ ਲਾ ਰਹੀ ਸੀ । 


ਸਨਾਟਾ 105 


ਕਿੱਧਰੇ ਖਾਸ ਨਹੀ` ਅੰਕਲ । 

ਉਸ ਨੇ ਦਿਵਾ ਵੱਲ ਵੇਖਿਆ, “ਘਰ” ਜ਼ਰਾ ਜਲਦੀ ਨਿਕਲ ਚਲਾਂਗੇ । ਕੁਝ ਦੇਰ 
ਚੌਪਾਟੀ ਦੀ ਸੈਰ ਕਰਾਗੇ । 

ਫਿਰ ਉਹ ਗੱਲਬਾਤ ਕਰਨ ਲੱਗੇ...ਕਿੱਥ ਕਿਹੜੀ ਫ਼ਿਲਮ ਲੱਗੀ ਹੈ । 
ਬਹੁਤੀਆਂ ਫ਼ਿਲਮਾਂ ਵੇਖੀਆਂ ਹੋਈਆਂ ਸਨ...ਕੁਝ ਦਿਵਾ ਦੀਆਂ...ਕਰਝ ਕਿੱਟੀ 
ਦੀਆਂ । 

ਤੁਸਾਂ ਨੇ ਇਕੱਠਿਆਂ ਕਿਹੜੀ ਫ਼ਿਲਮ ਵੇਖੀ ਹੈ ? 

__ ਅਚਾਨਕ ਉਸ ਨੂੰ ਜਾਪਿਆ, ਉਸ ਨੇ ਬੜੀ ਗ਼ਲਤ ਗੱਲ ਪੁੱਛ ਲਈ ਹੈ । ਦਿਵਾ 
ਦੇ ਚਿਹਰੇ ਤੇ ਇਕ ਬੜੀ ਰੁੱਖੀ ਜਿਹੀ ਮੁਸਕਰਾਹਟ ਫੈਲ ਗਈ ਸੀ, ਜੋ ਕੁਝ ਡਰਾਵਣ 
ਜਿਹੀ ਨਜ਼ਰ ਆ ਰਹੀ ਸੀ । ਕਿੱਟੀ ਦਾ ਚਿਹਰਾ ਵੀ ਹਲਕੀ ਜਿਹੀ ਉਲਝਣ ਵਿਚ 
ਭਰ ਗਿਆ ਲੱਗਦਾ ਸੀ । 

“ਤੇਰੇ ਹੱਥ ਦੇ ਆਲੂ ਦੇ ਪਰਾਉ'ਠੇ ਮੈਨੂੰ ਨਹੀਂ ਭੁੱਲਦੇ । ਇੰਨੇ ਸੁਆਦੀ ਆਲੂ 
ਦੇ ਪਰਾਉਠੇ ਮੈ' ਹੋਰ ਕਿੱਧਰੇ ਨਹੀਂ ਖਾਧੇ । ਸੱਚ ਕਹਿੰਦਾ ਹਾਂ ਕਿ ਕੁਕਿੰਗ ਦਾ 
ਕੋਈ 'ਨੋਬਲ ਪ੍ਰਾਈਜ਼' ਹੋਵੇ ਤਾਂ ਉਹ ਸਿਰਫ਼ ਤੇਰੇ ਆਲੂ ਦੇ ਪਰੌਠਿਆਂ ਦੇ ਲਈ ਮਿਲ 
ਜਕਦਾ ਹੈ।'' ਉਹ ਬੌਲਿਆ। 

ਦਿਵਾ ਅਤੇ ਕਿੱਟੀ ਦੋਵੇ ਹੱਸਣ ਲੱਗੀਆਂ । 

“ਅੰਕਲ ਤੁਸੀ ਬੜੇ ਚਾਲਾਕ ਹੋ 1 ਕਿੱਟੀ ਬੋਲੀ, ਮਾਮਾ ਨੂੰ ਮੱਖਣ ਲਾ 
ਰਹੇ ਹੋ ਨਾ...1 ਪਰ ਮਾਮਾ ਕਿਤਨਾ ਅਰਸਾ ਹੋ ਗਿਆ ਤੁਸਾਂ ਆਲੂ ਦੇ ਪਰਾਂਉ'ਠੇ 
ਨਹੀਂ ਬਣਾਏ । ਫੌਜ਼ ਸਵੇਰੇ ਉਹੀ ਬ੍ਰਤ, ਬੱਟਰ, ਅੰਡਾ ਖਾ-ਖਾ ਕੇ ਸੈ ਤਾਂ ਬੋਰ ਹ 
ਗਈ ਹਾਂ । 

“ਕੱਲ ਨਾਸ਼ਤੇ ਵਿਚ ਆਲੂ ਦੇ ਪਰਾਉ”ਨ ਬਣਾਵਾਂਗੀ ।' ਦਿਵਾ ਦਾ ਚਿਹਰਾ 
ਖਿੜ ਉਠਿਆ ਸੀ । ਕਿਸੇ ਕੌਨੇ ਵਿਚ ਛੁੱਪੀ ਹੋਈ ਮਮਤਾ ਉਸ ਦੇ ਚਿਹਰੇ ਤੇ ਇਧਰੋ” 
ਉਧਰ ਝਾਂਕਣ ਲੱਗੀ ਸੀ । ਉੱਸ ਨੰ ਇਕ ਸਲਾਈਸ ਤੇ ਮੱਖਣ ਦੀ ਚੈਗੀ ਮੋਟੀ ਤਹਿ 
ਲਾ ਕੇ ਕਿੱਟੀ ਦੀ ਪਲੇਟ ਵਿਚ ਰੱਖ ਦਿੱਤੀ । 

''ਓ...ਨੋ ਮਾਮਾ...ਮੈ` ਨਹੀ" ਖਾਵਾਂਗੀ। 

“ਤਟ ਬੀ ਸਿਲੀ...। ਆਖ ਕੇ ਉਹ ਦੂਸਰੀ ਸਲਾਈਸ ਤੇ ਮੱਖਣ ਲਗਾਣ 
ਲੱਗੀ ।` 

ਉਹ ਫਿਰ ਅਖ਼ਬਾਰ ਪਲਟਣ ਲੱਗਾ ਅਤੇ ਫ਼ਿਲਮਾਂ ਦੀਆਂ ਗੱਲਾਂ ਕਰਨ 
ਲੱਗਾ । ਦੋ-ਤਿੰਨ ਫ਼ਿਲਮਾਂ ਅਜੇ ਅਣਵੇਖੀਆਂ ਸਨ, ਪਰ ਉਨ੍ਹਾਂ ਨੂੰ ਰਲੀਜ ਹੋਇਆਂ 
ਦੋ-ਇਕ ਦਿਨ ਹੀ ਹੋਏ ਸਨ । ਇਸ ਲਈ ਉਨ੍ਹਾਂ ਦੇ ਟਿਕਟ ਮਿਲਣ ਦੀ ਉਮੀਦ 
ਘੁੱਟ ਹੀ ਸੀ । 

ਉਸ ਨੇ ਕਿਹਾ, ''ਇਨ੍ਹਾਂ ਵਿਚੋਂ“ ਜਿਸ ਦੇ ਵੰ ਟਿਕਟ ਮਿਲੇ ਲੈਦਾ 
ਆਵਾਂਗਾ । 

ਸ਼ਾਮ ਨੂੰ ਉਹ ਚੌਪਾਟੀ ਦੀ ਰੇਤ ਤੇ ਬੈਠੇ ਹੋਏ ਸਨ । 


106 ਸਮਕਾਲੀਨ ਹਿੰਦੀ ਕਹਾਣੀਆ 


ਅਚਾਨਕ ਦਿਵਾ ਬੋਲੀ, ''ਸਾਲ ਛਿਮਾਹੀ ਹੀ ਕਿੱਧਰੇ ਇਕ ਅਜਿਹਾ ਦਿਨ 
ਆਉਂਦਾ ਹੈ। 

ਉਸ ਨੇ ਦਿਵਾ ਵੱਲ ਵੇਖਿਆ । ਉਂਹ ਸਾਹਮਣੇ ਸਸੁੰਦਰ ਵਿਚ ਖਲੋਤੀ ਇਕ 
ਕਿਸ਼ਤੀ ਵੱਲ ਵੇਖ ਰਹੀ ਸੀ । ਫਿਰ ਉਹ ਉਸ ਵੱਲ ਵੇਖਣ ਲੱਗੀ, ''ਤਾਂ ਜਾ ਕੇ 
ਕਿੱਧਰੇ ਹਲਕਾ ਜਿਹਾ ਮਹਿਸੂਸ ਹੋਂਦਾ ਹੈ, ਮੋਰਾ ਵੀ ਕੋਈ ਪਰਿਵਾਰ ਹੈ...ਮੈ` ਅਤੇ 
ਕਿੱਟੀ ਮਾਂ-ਧੀ ਹਾਂ,,.1` 

ਉਹ ਹੱਸ ਕੇ _ਕਿੱਟੀ ਵੱਲ ਵੇਖਣ ਲੱਗ ਪਈ । ਕਿੱਟੀ ਮੁੱਠੀ ਵਿਚ ਰੇਤ ਭਰ ਕੇ 
ਉਸ ਨੂੰ ਆਪਣੀਆਂ ਉੱਗਲੀਆਂ ਵਿਚੋਂ` ਕੱਢ ਰਹੀਂ ਸੀ । 

“ਕਿਤਨੀ ਅਜੀਬ ਗੱਲ ਹੈ । ਸਾਡੇ ਵਿਚ ਜਦੋ ਤੱਕ ਕੋਈ ਤੀਸਰਾ ਵਿਅਕਤੀ 
ਨਾ ਆਏ ਸਾਨੂੰ ਇਹ ਅਹਿਸਾਸ ਹੀ ਨਹੀਂ” ਹੁੰਦਾ ਕਿ ਅਸੀ” ਮਾਂ-ਧੀ ਹਾਂ । ਸਾਨੂੰ 
ਆਪਸ ਵਿਚ ਗੱਲਬਾਤ ਕੀਤਿਆਂ ਕਈ-ਕਈ ਹਫਤੇ ਬੀਤ ਜਾਂਦੇ ਹਨ । ਫਲੌਟ ਵਿਚ 
ਇਕ ਦੂਜੇ ਦਾ ਸਾਇਆ ਵੇਖ ਕੇ ਸਾਨੂੰ ਬੱਸ ਇਕ ਦੂਜੇ ਦੇ ਹੋਣ ਦਾ ਅਹਿਸਾਸ 
ਹੁੰਦਾ ਹੈ । ਵੱਖ-ਵੱਖ ਕਮਰੇਂ, ਵੱਖ-ਵੱਖ ਬਾਥਰੂਮ, ਇਥੋ” ਤੱਕ ਕਿ ਟੁਥਪੰਸਣ 
ਵੀ ਵੱਖ-ਵੱਖ । 

ਕਿੱਟੀ ਬੜੇ ਉਦਾਸ-ਉਦਾਸ, ਬੜੇ ਗ੍ਰੰਮਸੰਮ ਢੰਗ ਨਾਲ ਇਹ ਗੱਲਾਂ ਸੁਣ 
ਰਹੀ ਸੀ । 

'ਆਓ ਭੇਲ-ਖੂੜੀ ਖਾਈਏ ।'' ਉਸ ਨੇ ਕਿਹਾ । ਸਾਰੇ ਉੱਠ ਕੇ ਭੇਲ-ਪੂੜੀ ਵਾਲ 
ਵੱਲ ਤੁਰ ਪਏ । 

ਫਿਰ ਸਾਰੇ ਹੌਲੋ-ਹੌਲੇ ਚਲ ਕੇ ਲੰਮਿੰਗਟਨ ਰੋਡ ਤੇ ਆ ਕੇ ਫ਼ਿਲਮ ਵੇਖਣ ਲਗੇ । 
ਉਂਹ ਕਿਨਾਰੋ ਬੈਠਣਾ ਚਾਹੁੰਦਾ ਸੀ ਪਰ ਦਿਵਾ ਅਤੇ ਕਿੱਟੀ ਨੇ ਅਜਿਹੀ ਸਥਿਤੀ ਬਣਾ 
ਦਿੱਤੀ ਕਿ ਉਹ ਉਨ੍ਹਾਂ ਦੇ ਵਿਚ ਬੈਠਾ । 

ਫ਼ਿਲਮ ਵੇਖ ਕੇਂ ਨਿਕਲੇ ਤਾਂ ਕਿੱਟੀ ਬੋਲੀ. ''ਅੰਕਲ, ਆਓ ਥੋੜ੍ਹੀ ਦੇਰ ਦੇ 
ਲਈ ਫਿਰ ਚੌਪਾਟੀ ਤੇ ਚਲੀਏ । ਰਾਤ ਨੂੰ ਉਥੇ ਬੈਠਣ ਵਿਚ ਬੜਾ ਮਜ਼ਾ 
ਆਉਦਾ ਹੈ ।` 

ਉਸ ਨੇ ਦਿਵਾ ਵੱਲ ਵੇਖਿਆ 1 

“ਚੱਲੋ ਨਾ ਮਾਮਾ..." ਕਿੱਟੀ ਦਿਵਾ ਨਾਲ ਲਿਪਟ ਜਿਹੀ ਗਈ । 

ਉਹ ਹੱਸ ਪਈ, “ਕੱਲ੍ਹ ਦਫ਼ਤਰ ਨਹੀ” ਜਾਣਾ ਹੈ ? ' 

"ਕੱਲ ਦੀ ਕੈਜ਼ੂਅਲ ਲੈ ਲਵਾਂਗੇ ।' ਉਹ ਬਹੁਤ ਉਮੰਗ ਨਾਲ ਬੋਲੀ--''ਅਤੇ 
ਕੱਲ੍ਹ ਸਾਰਾ ਦਿਨ ਅੰਕਲ ਦੇ ਨਾਲ ਪਿਕਨਿਕ ਮਨਾਵਾਂਗੇ ਅਤੇ ਅੰਕਲ, ਕੱਲ੍ਹ ਦੇ ਤੁਹਾਡੇ 
ਸਾਰੇ ਪ੍ਰੋਗਰਾਮ ਕੋਸਲ ।'' ਰ 

ਦਿਵਾ ਨੇ ਉਸ ਵੱਲ ਵੇਖਿਆ--ਬੜੀ ਗਹਿਰੀ, ਬੜੀ ਡੁੱਬੀ, ਥੜੀ ਮੋਹਕ ਨਜ਼ਰ 
ਨਾਲ । ਜਿਵੇ ਉਹ 'ਉਹ' ਨਹੀ ਹੈ । ਉਹ 'ਉਹ' ਹੈ...ਉਹ...ਉਹ...ਕਿੰਟੀ ਦਾ 
ਅੰਕਲ. ..ਕਿੱਟੀ ਦਾ ਪਿਤਾ..,।` 

ਗੱਡੀ ਸਵੇਰੇ-ਸਵੇਰੇ ਸੱਤ ਪੈੱਤੀ ਤੇ ਜਾਂਦੀ ਸੀ--ਵੀ.ਟੀ. ਸਟੇਸ਼ਨ ਤੋ' । ਦਿਵਾ ਨੇ 


ਸੋਨਾਟਾ 107 


ਦਿਨ ਦੇ ਲਈ ਆਲੂ ਦੋ ਪਰਾਉ'ਠੇ ਬਣਾ ਲਏ ਸਨ । ਨਾਲ ਕਈ ਤਰ੍ਹਾਂ ਢਾ ਆਂਚਾਰ 
ਅਤੇ ਸਲਾਦ ਕੱਟ ਦਿੱਤਾ ਸੀ । ਸਵੇਰ ਦਾ ਨਾਸ਼ਤਾ ਵੀ ਜਲਦੀ-ਜਲਦੀ ਬਣ ਗਿਆ 
ਸੀ । ਕਿੱਟੀ ਨੂੰ ਵੀ ਉਹ ਇਧਰ ਉਧਰ ਡੌਲ੍ਹਦਿਆਂ ਵੇਖ ਰਿਹਾ ਸੀ । ਕਿੱਟੀ ਵਿਚ-ਵਿਚ 
ਉਸ ਨੂੰ ਯਾਦ ਕਰਾਉ'ਦੀ ਸੀ ਅਤੇ ਕਹਿੰਦੀ ਸੀ, ''ਮਦਰਾਸ ਤੋਂ” ਤੁਸੀ" ਮੇਰੇ ਲਈ 
ਕਝ ਸੈਖ ਖਰੀਦ ਲੈਣਾ । ਇਕ ਤਾਂ ਚੌੜੇ ਪੰਜੇ ਵਾਲ । ਪਰ ਖਿਆਲ ਰੱਖਣਾ ਕੇਈ 
ਕਿੱਧਰੋ“ ਜ਼ਰਾ ਜਿਹਾ ਵੀ ਟੁੱਟਿਆ ਰੋਇਆ ਨਾ ਹੋਵੇ । ਦੂਜੇ ਵੱਡੇ ਵਾਲੇ ਸੋਖ, 
ਜੋ ਮੰਦਰਾਂ ਵਿਚ ਵਜਾਏ ਜਾਂਦੇ ਹਨ । ਅਤੋਂ ਤੁਸੀ' ਤਾਂ ਮਦਰਾਸ ਤੋ ਸਿੱਥੇ ਦਿੱਲੀ 
ਚਲੇ ਜਾਓਗੇ । ਉਥੇ ਮੋਰੀਆਂ ਚੀਜ਼ਾਂ ਸੈਭਾਲ ਕੇ ਰੱਖਣਾ । ਮਾਮਾ ਜਦੋ” ਅਗਲੀ ਵਾਰ 
ਜਾਏਗੀ ਤਾਂ ਉਨ੍ਹਾਂ ਨੂੰ ਦੇ ਦੇਣਾ । 

"ਤੇ ਦਿੱਲੀ ਨਹੀਂ ਆਏਗੀ... ਉਸ ਨੇ ਦੰਦਾਂ ਨਾਲ ਟੋਸਟ ਕੰਟਦਿਆਂ ਹੋਇਆਂ 
ਪੱਛਿਆ | 
“ਇਸ ਵਾਰ ਮੈ ਵੀ ਮਾਮਾ ਦੇ ਨਾਲ ਆਵਾਂਗੀ...ਨਹੀ' ਮਾਮਾ ਦੇ ਨਾਲ ਨਹੀਂ', 
ਇਕੱਲੀ ਆਵਾਂਗੀ । ਤੁਸੀ” ਮੈਨੂੰ ਦਿੱਲੀ ਦੀ ਖੂਬ ਸੈਰ ਕਰਾਓਗੇ ਨਾਂ । ਸਾਰੀਆਂ ਥਾਵਾਂ 
ਘੁੰਮਾਣੀਆਂ ਪੈਣਗੀਆਂ ।'' 

ਦਿਵਾ ਨੇ ਚਾਹ ਦੀ ਕੇਤਲੀ ਮੋਜ਼ ਤੇ ਰੱਖਦਿਆਂ ਹੋਇਆ ਕਿਹਾ, '“ਕਿੱਟੀ 
ਬੇਟੇ, ਅੰਕਲ ਦੀ ਗੱਡੀ ਦਾ ਵਕਤ ਹੋ ਰਿਹਾ ਹੈ । ਤੂੰ ਜ਼ਰਾ ਸੜਕ ਤੋ” ਟੈਕਸੀ ਤਾਂ 
ਬੁਲਾ ਲਿਆ। 

ਕਿੱਟੀ ਟੈਕਸੀ ਲੈਣ ਚਲੀ ਗਈ । 

ਦਿਵਾ ਉਸੇ ਦੇ ਨਾਲ ਕੁਰਸੀ ਤੇ ਬੈਠ ਗਈ । 

ਸਾਮਾਨ ਬੱਝ ਚੁਕਾ ਸੀ । ਰ੍ 

ਉਹ ਕੱਪੜੇ ਪਾ ਕੇ ਤਿਆਰ ਸੀ । 

ਉਸ ਨੇ ਚਾਹ ਦਾ ਆਖਰੀ ਘੁੱਟ ਪੀਤਾ ਅਤੇ ਦਿਵਾ ਵੱਲ ਵੇਖਣ ਲੱਗਾ । ਉਹ 
ਉਦਾਸ ਅੱਖ ਨਾਲ ਮੁਜਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ । 

ਉਸ ਨੇ ਉੱਸ ਦੇ ਦੋਵੇ` ਹੱਥ ਆਪਣੇ ਰੱਥਾਂ ਵਿਚ ਲੌ ਲਏ । 

ਦਿਵਾ ਦੀਆਂ ਅੱਖਾਂ ਰੋਰ ਉਦਾਸ ਹੋ ਗਈਆਂ । 

ਟੈਕਸੀ ਚਲੀ ਤਾਂ ਦੋਹਾਂ ਨੇ ਹੱਥ ਹਿਲਾਏ । ਅਤੇ ਉਸ ਨੇ ਵੇਖਿਆ, "ਦੋਵੇ" 
ਲਿਫਟ ਵੱਲ ਮੁੜ ਗਈਆਂ ਹਨ।' 

ਦੌ-ਇਕ ਮੌੜ ਲੈ ਕੇ ਟੈਕਸੀ ਸੜਕ ਤੇ ਆ ਗਈ । ਸੜਕਾਂ ਅਜੇ ਸੁੰਨੀਆਂ ਸਨ । 
ਸੈਨਾਟਾ ਅਜੇ ਤੱਕ ਪੂਰੀ ਤਰ੍ਹਾਂ ਟੁੱਟਿਆ ਨਹੀ ਸੀ । ਬੜੀ ਮਸਤ ਹਵਾ ਚਲ ਰਹ 
ਸੀ । ਪਿੱਛੋ ਛੱਡੇ ਹੋਏ ਫਲੌਟਾਂ ਦੇ ਕੁਝ ਬਿੰਬ ਉਸ ਦੇ ਸਾਹਮਣੇ ਆਉਣ ਲੱਗੇ,.. 

ਲਿਫਟ ਵਿਚ ਦਿਵਾ ਅਤੇ ਕਿੱਟੀ ਖਾਮੋਸ਼ ਹਨ...ਲਿਫਟ ਵਿਚੋ` ਨਿਕਲ ਕੇ ਦਿਵਾ 
ਵਲੌਟ ਦਾ ਦਰਵਾਜ਼ਾ ਖੋਲ੍ਹਦੀ ਹੈ...ਕਿੱਟੀ ਸਿੱਧੀ ਆਪਣੇ ਕਮਰੇ ਵਿਚ ਚਲੀ ਜਾਂਦੀ 
ਹੈ...ਦਿਵਾ ਭਾਂਡੇ ਸਾਫ਼ ਕਰਨ ਵਾਲੀ ਮਾਈ ਨੂੰ ਡਾਇਨਿਗ ਟੇਬਲ ਸਾਫ਼ ਕਰਨ ਲਈ 
ਆਖਦੀ ਹੈ । ਕਿੱਟੀ ਆਪਣੇ ਬਿਸਤਰੇ ਤੋ ਲੋਟ ਕੇ ਕਿਸੇ ਪੱਤ੍ਰਿਕਾ ਦੇ ਪੰਨੇ ਪਲਟਣ 


108 ਸਮਕਾਲੀਨ ਹਿੰਦੀ ਕਹਾਣੀਆ 


ਲੱਗਦੀ ਹੈ...ਫਿਰ ਉੱਠ ਕੇ ਨਹਾਉਣ ਚਲੀ ਜਾਂਦੀ ਹੈ,,.ਮਾਈ ਮੇਜ਼ ਤੇ ਨਾਸ਼ਤਾ ਲਗਾ 
ਦਿੰਦੀ ਹੈ...ਬ੍ਰੈਡ, ਬਟਰ, ਉਬਲੇ ਅੰਡੇ, ਦੁੱਧ... 

ਫਿਰ ਨ ਵੱਜਦੇ ਹਨ । ਦੋਵੇਂ ਆਪਣੇ-ਆਪਣੇ ਪਰਸ ਸੋਭਾਲਦੀਆਂ ਹਨ... 
ਆਪਣੇ ਚਾਬੀਆਂ ਦੇ ਗੁੱਛੋ ਸੈਭਾਲਦੀਆਂ ਹਨ,,..ਆਪਣੀਆਂ ਸਾੜ੍ਹੀਆਂ ਦੀਆਂ ਚੁਨਟਾਂ 
ਤੋਂ ਹੱਥ ਫੇਰਦੀਆਂ ਹਨ,.., ਲਿਪਸਿਟਿਕ ਲੱਗੇ ਹੋਠਾਂ ਨੂੰ ਸ਼ੀਸ਼ੇ ਵਿਚ ਵੇਖਦੀਆਂ ਹਨ 
ਅਤੇ ਫਲੌਟ ਤੋ ਨਿਕਲ ਪੈ`ਦੀਆਂ ਹਨ... 

ਉਸ ਨੂੰ ਸਾਹਮਣੇ ਵੀ. ਟੀ. ਸਟੇਸ਼ਨ ਦੀ ਸੁਦਰ ਇਮਾਰਤ ਵਿਖਾਈ ਦੇਣ 
ਲੱਗੀ ਸੀ । 


ਦੋਜ਼ਖੀ 


--ਸ਼ਾਨੀ 


ਮੈ ਦੱਬੇ ਪੈਰ ਦਾਖ਼ਲ ਹੋਇਆ । ਬਾਹਰ ਦਾ ਗੇਟ ਵੀ ਮੈਂ ਹੌਲੀ ਜਿਹੇ ਖੋਲ੍ਹਿਆ 
ਸੀ, ਇਸ ਤਰ੍ਹਾਂ ਕਿ ਆਵਾਜ਼ ਨਾ ਹੋਵੇ । ਘਰ`ਦੇ ਸਾਹਮਣੇ ਵਾਲ਼ਾ ਦਰਵਾਜ਼ਾ ਭੀੜਿਆਂ 
ਹੋਇਆ ਸੀ, ਸਦਾ ਵਾਂਗ । ਮੈ ਉਸ ਨੂੰ ਵੀ ਹੌਲੀ ਜਿਹਾ ਧੱਕਿਆ ਸੀ । ਅਸਲ ਵਿਚ 
ਮੈ ਜਮੀਲ ਦੇ ਸਾਹਮਣੇ ਬਿਲਕੁਲ ਅਚਾਨਕ ਆਉਣਾ ਚਾਹੁੰਦਾ ਸਾਂ, ਦਿਲ ਦੇ 
ਦੌਰੇ ਵਾਂਗ । 

ਇਹ ਭੋਪਾਲ ਜਿਹੇਂ ਸ਼ਹਿਰ ਦੀ ਦੁਪਹਿਰ ਸੀ, ਢੱਲਦੀ ਹੋਈ । ਦਿਨ ਵਿਚ ਇੰਨਾ 
ਸਨਾਪਨ ਅਤੇ ਆਲਸ ਸੀ ਕਿ ਆਮ ਕਰਕੇ ਲੌਕ ਸੌ ਰਹੇ ਸਨ । ਸੈ ਜਾਣਦਾ ਸਾਂ 
ਕਿ ਇਹ ਜਮੀਲ ਦੇ ਘਰ ਮਿਲਣ ਦਾ ਵਕਤ ਸੀ । ਸ਼ਹਿਰ ਅਤੇ ਉਸ ਦੇ ਆਪਣੇ 
ਸੁਭਾਅ ਦੇ ਲਿਹਾਜ਼ ਨਾਲ ਹੀ ਨਹੀ, ਉਸ ਦੇ ਕੌਮ ਦੇ ਇਤਬਾਰ ਨਾਲ ਵੀ । ਉਸ ਦਾ 
ਕਾਲਜ ਸਵੇਰੇ ਸ਼ਾਮ ਲੱਗਦਾ ਸੀ ਅਤੇ ਸਾਰੀ ਦੁਪਹਿਰ ਖਾਲੀ ਰਹਿੰਦੀ ਸੀ । 

ਜਮੀਲ ਦੀਵਾਨ ਤੇ ਲੋਟਿਆ ਹੋਇਆ ਸੀ, _ਦੀਵਾਰ ਵੱਲ ਮੂਹ ਸੀ । ਆਹਟ 
ਨਾਲ ਚੌਕ ਕੇ ਜਦੋ` ਉਸ ਨੇ ਵੇਖਿਆ ਤਾਂ ਇਕ-ਅੱਧ ਪਲ ਬਸ ਵੇਖਦਾ ਹੀ ਰਹਿ 
ਗਿਆ । ਹੈਰਾਨ ! ਫਿਰ 'ਅਰੇ' ਕਹਿੰਦਾ ਹੋਇਆ ਹੜਬੜਾ ਕੇ ਉੱਠਿਆ ਅਤੇ ਅਸੀ' 
ਦੋਵੇਂ ਲਿਪਟ ਗਏ । ਉਸ ਦੀ ਜਕੜ ਜ਼ਬਰਦਸਤ ਸੀ । ਬਾਹਵਾਂ ਉਸ ਦੀਆਂ ਲੰਮੀਆਂ 
ਅਤੇ ਮਜ਼ਬੂਤ ਸਨ ਅਤੇ ਤਲੀਆਂ ਜਿਵੇ” ਮੋਰੀ ਪਿੱਠ ਵਿਚ ਧਸ ਜਾਣਾ ਚਾਹੁੰਦੀਆਂ ਸਨ, 
ਮਾਸ ਹੱਡੀਆਂ ਨੂੰ ਚੀਰਦੀਆਂ ਹੋਈਆਂ । ਪਹਿਲੀ ਵਾਰ ਜਾਪਿਆ ਕਿ ਹੱਥ ਦੀਆਂ 
ਉੱਗਲੀਆਂ ਵੀ ਬੋਲਦੀਆਂ ਹਨ । 

--ਕਦੋ' ਆਇਐ ? ਕਈ ਪਲਾਂ ਬਾਅਦ ਉਸ ਨੇ ਗਰਦਨ ਹਟਾ ਕੇ ਪੁੱ ਛਿਆ-- 
ਲੱਗਭਗ ਭਰੀ ਹੋਈ ਆਵਾਜ਼ ਵਿਚ । ਉਸ ਦਾ ਚਿਹਰਾ ਅਜੇ ਵੀ ਮੇਰੇ ਇੰਨਾ ਨੇੜੇ ਸੀ 
ਕਿ ਦੋਵੇ" ਇਕ ਦੂਜੇ ਨੂੰ ਦੇਖ ਨਹੀ" ਪਾ ਰਹੇਂ ਸਾਂ । 

-ਸਵੇਰੇ, ਮੈ ਕਿਹਾ--ਦੱਖਣ ਐਕਸਪ੍ਰੈਸ ਤੇ । 

--ਵੱਖ ਹੋਏ । ਬੈਠੇ । 

-=ਮੈ' ਅੱਜ ਸਵੇਰੇ ਹੀ ਯਾਦ,ਕਰ ਰਿਹਾ ਸਾਂ, ਉਹ ਬੋਲਿਆ ਤੇ ਗੋਲ ਸਿਰ੍ਹਾਣੇ 
ਨਾਲ ਟਿੱਕ ਕੇ ਮੇਰੇ ਵੱਲ ਵੇਖਣ ਲੱਗਾ । ਉਹ ਅਜਿਹੀ ਭਰਪੂਰ ਨਜ਼ਰ ਸੀ, ਜਿਸ ਵਿਚ 


110 ਸਮਕਾਲੀਨ ਹਿੰਦੀ ਕਹਾਣੀਆਂ 


ਤੁਸੀ' ਸਭ ਕੁਝ ਸਮੋ ਲੈਣਾ ਚਾਹੁੰਦੇ ਹੋ । ਉਸੇ ਸਮ” ਨਾਲ ਵਾਲ ਕਮਰੇ ਦਾ ਪਰਦਾ 
ਹਟਾ ਕੇ ਬੀਬੀ ਕਨੀਜ਼ ਆਈ, ਹੱਸਦੀ ਹੋਈ । ਸਲਾਮ ਕੀਤਾ । ਕੌਲ ਬੈਠੀ । ਬੋਲੀ । 
ਪੁੱਛਿਆ । ਖੁਸ਼ ਹੋਈ । 

--ਬਾਜੀ ਕਿਵੇ ਹਨ ? ਮੈ ਕਨੀਜ਼ ਨੂੰ ਕਿਹਾ, ਉਨ੍ਹਾਂ ਨੂੰ ਮੇਰਾ ਸਲਾਮ... 

--ਨਮਾਜ਼ ਪੜ੍ਹ ਰਹੇ ਨੇ, ਉਹ ਅੰਦਰ ਵੇਖਦੀ ਹੋਈ ਬੋਲੀ--ਅਤੇ ਤੁਹਾਡੇ ਲਈ 
ਕੀ ਲਿਆਵਾਂ ? ਪਹਿਲਾਂ ਖਾਣਾ ਖਾ ਲਓ... 

---ਇਸ ਵਕਤ ? ਮੈ ਹੱਸਣ ਲੱਗਾ । ਸਦਾ ਵਾਂਗ । ਸੈ ਜਾਣਦਾ ਸਾਂ ਕਿ ਆਖਰ 
ਉਹ ਖਾਣਾ ਲਿਆਏਗੀ ਅਤੇ ਮੈਂ ਖਾਵਾਂਗਾ । ਉਹ ਉੱਠ ਕੇ ਅੰਦਰ ਚਲੀ ਗਈ । 

--ਹੁਣ ਬਾਜੀ ਦੀ ਤਬੀਮਤ ਕਿਸ ਤਰ੍ਹਾਂ ਰਹਿੰਦੀ ਹੈ ? ਮੋ ਜਮੀਲ ਤੋ” 
ਪੁੱ ਛਿਆ । 

ਬਾਜੀ ਦਾ ਤਖ਼ਤ ਬਾਹਰੋ” ਹੀ ਨਜ਼ਰ ਆਉ'ਦਾ ਹੈ ਅਤੇ ਘਰ ਵਿਚ ਦਾਖ਼ਲ 
ਹੁੰਦਿਆਂ ਹੋਇਆਂ ਮੈ ਵੇਖ ਲਿਆ ਸੀ ਕਿ ਉਹ ਨਮਾਜ਼ ਪੜ੍ਹ ਰਹੀ ਹੈ । ਸਵਾਲ ਜਿਵੇ” 
ਦੁੱਖ ਦੇਣ ਵਾਲਾ ਸੀ । ਜਮੀਲ ਸਿਗਰਟ ਦਾ ਪੈਕਟ ਲੱਭਣ ਲੱਗਾ । ਮਿਲਿਆ ਤਾਂ ਇਕ 
ਸਲਗਾਈ ਅਤੇ ਮੇਰੇ ਵੱਲ ਵੇਖ ਕੇ ਸਿਰ ਹਿਲਾ ਦਿੱਤਾ ਭਾਵ ਬਸ ਠੀਕ ਹੈ ਅਤੇ 
ਫਿੱਕੇਪਨ ਨਾਲ ਮੁਸਕਰਾਇਆ । ਬਾਜੀ-ਭਰਾ ਜੀ ਭਾਵ ਮਾਤਾ-ਪਿਤਾ । ਬਾਜੀ 
ਕਈ ਮਹੀਨਿਆਂ ਤੋ ਬੀਮਾਰ ਚਲ ਰਹੀ ਸੀ । ਘਰ ਵਿਚ ਹੋਈ ਇਕ ਨਵੀ” ਘਟਨਾ 
ਤੋ ਵੀ ਪਹਿਲਾਂ । ਸ਼ਾਇਦ ਤਦ ਤੋ` ਹੀ ਜਦੋ ਦਿਕ ਦਿਨ ਭਾਈ ਸਾਹਿਬ ਅਚਾਨਕ 
ਨਹੀ ਰਹੇ ਸਨ । ਰਾਤ ਨੂੰ ਉਹ ਠੀਕ-ਠਾਕ ਸੁੱਤੇ ਸਨ, ਪਰ ਸਵੇਰੇ ਨਹੀ” 
ਉੱਠੇ, ਬੱਸ । 

--ਕੌਣ ਹੈ ਅੱਲਨ ? ਅੰਦਰੋ” ਬਾਜੀ ਦੀ ਆਵਾਜ਼ ਆਈ । ਉਹ ਸ਼ਾਇਦ 
ਮੁਜੱਲੇ ਤੌ ਉੱਠ ਰਹੀ ਸੀ । ਅੱਲਨ ਅਰਥਾਤ ਜਮੀਲ । ਜਮੀਲ ਨੇ ਮੇਰਾ ਨਾਂ 
ਦੱਸਿਆ । ਕਿਹਾ ਕਿ ਮੈ ਦਿੱਲੀ ਤੱ“ ਆਇਆ ਹਾਂ, ਸਲਾਮ ਕਹਿ ਰਿਹਾ ਹਾਂ । ਉਨ੍ਹਾਂ 
ਨੇ ਉਥੇ ਹੀ ਅਸੀਸਾਂ ਦਿੱਤੀਆਂ, ਬਹੁਤ ਥੱਕੀ ਹੋਈ ਆਵਾਜ਼ ਵਿਚ । ਫਿਰ ਕ੍ਰਝ 
ਬੜਬੁੜਾਂਦੀ ਜਿਹੀ ਰਹੀ, ਕੀ ? ਇਹ ਮੋਰੀ ਸਮਝ ਵਿਚ ਨਹੀ ਆਇਆ । ਸੋਚਿਆ 
ਕਿ ਦਰਵਾਜ਼ੇ ਤੱਕ ਜਾ ਕੇ ਉਨ੍ਹਾਂ ਨੂੰ ਵੇਖ ਲਵਾਂ ਪਰ ਹਿੰਮਤ ਨਹੀ” ਹੋਈ । ਉਨ੍ਹਾਂ ਦਾ 
ਸਾਹਮਣਾ ਕਰਨਾ ਮੋਰੋ ਵੱਸ ਦੀ ਗੱਲ ਨਹੀ' ਸੀ । 

--ਅਤੇ ? ਥੋੜ੍ਹੀ ਦੇਰ ਬਾਅਦ ਜਮੀਲ ਨੇ ਮੈਂਨੂੰ ਵਾਪਸ ਲਿਆਂਦਿਆਂ ਹੋਇਆਂ 
ਕਿਹਾ, ਕਿੱਧਰੇ ਹੋਰ ਲਿਜਾਣ ਦੇ ਲਈ । 

--ਤੋੇਰੀ ਦਿੱਲੀ ਕਿਹੋ ਜਿਹੀ ਹੈ ? 

--ਮੌਰੀ ? 

--ਜਮੀਲ ਮੁਸਕਰਾਇਆ । 

ਦਿੱਲੀ ਇਕ ਦਜ਼ਖ਼ ਹੈ, ਮੈ" ਪਹਿਲਾਂ ਆਮ ਤੌਰ ਤੇ ਕਿਹਾ ਕਰਦਾ ਸਾਂ । ਚਾਰ 
ਸਾਲ ਪਹਿਲਾਂ ਜਦੋ' ਮੈਂ ਇਸ ਸ਼ਹਿਰ ਵਿਚੋ ਕੱਢਿਆ ਗਿਆ ਸਾਂ ਤਾਂ ਮੇਰੇ ਦਿਲ 
ਵਿਚ ਬਹੁਤ ਕੜਵਾਹਟ ਸੀ । ਇਹ ਦੇਸ਼ ਨਿਕਾਲਾ ਪਿਛਲੀ ਸਰਕਾਰ ਦੀ ਦੇਣਸੀ 


ਦਜ਼ਖੀ 111 


ਅਤੇ ਮੋਰੇ ਲਈ ਇਹ ਭੁੱਲਣਾ ਮੁਸ਼ਕਲ ਸੀ ਕਿ ਮੈਂ` ਦਿੱਲੀ ਆਇਆ ਨਹੀ', ਸੁੱਟਿਆ 
ਗਿਆ ਹਾਂ । ਹਾਲਾਂ ਕਿ ਹੁਣ ਉਹ ਗੱਲ ਨਹੀ” ਰਹੀ, ਪਰ ਨਾ ਤਾਂ ਮੈ ਦਿੱਲੀ ਦਾ ਹੋ 
ਸਕਦਾ ਹਾਂ ਅਤੇ ਨਾ ਦਿੱਲੀ ਮੇਰੀ ਅਤੇ ਜਮੀਲ ਇਹ ਜਾਣਦਾ ਸੀ । 

--ਚਲ ਮੌਰਠ ਦੇ ਮਾਰਕਾਟ ਦਾ ਸਹੀ । ਕੀ ਹਾਲ ਹੈ ? 

--ਉਥੇ ਫ਼ਸਾਦਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ, ਸੈਨ ਸੋਤਾਲੀ ਤੋ ਵੀ 
ਪੁਰਾਣਾ । ਨਵਾਂ ਮੈ' ਕੀ ਦੱਸਾਂ । ਉਹੀ ਆਖ ਸਕਦਾ ਹਾਂ, ਜੋ ਅਖ਼ਬਾਰਾਂ ਵਿਚ ਹੈ । ਹਾਂ, 
ਸੁਣਿਆ ਹੈ ਕਿ ਮੁਰਾਦਾਬਾਦ ਅਤੇ ਅਲੀਗੜ੍ਹ ਵਿਚ ਬਹੁਤ ਖਿਚਾਅ ਹੈ । 

--ਤੈਨੂੰ ਅਖ਼ਬਾਰਾਂ ਤੇ ਭਰੋਸਾ ਹੁੰਦਾ ਹੈ ? 

ਮੈ ਚੁੱਪ ਹੋ ਗਿਆ। 

--ਜੋ ਲੋਕ ਕਿਨਾਰੇ ਤੇ ਬੋਠੇ ਹਨ, ਉਹ ਜਾਣਦੇ ਹਨ । ਉਸ ਨੇ ਕਿਹਾ । 

--ਕਿੱਥੋ ਹੈ ਕਿਨਾਰਾ ? 

--ਦਿੱਲੀ ਕਿਨਾਰਾ ਨਹੀ ਹੈ ? ਦੇਸ਼ ਦਾ, ਮੋਰਠ ਦਾ, ਜਮਸ਼ੇਦਪੁਰ ਜਾਂ 
ਭਾਗਲਪੁਰ ਦਾ ? 

ਮੈਂ ਕਮਰੇ ਦੀਆਂ ਦੀਵਾਰਾਂ ਨੂੰ ਵੇਖਣ ਲੱਗਾ । ਜਿਨ੍ਹਾਂ ਵਿਚ ਕਈ ਅਕਾਰਾਂ ਦੀਆਂ 
ਪੇਟਿੰਗਜ਼ ਲਟਕੀਆਂ ਹੋਈਆਂ ਸਨ, ਕਨੀਜ਼ ਦੀਆਂ ਬਣਾਈਆਂ ਹੋਈਆਂ । ਉਨ੍ਹਾਂ ਵਿਚ 
ਹੁਸੈਨ ਅਤੇ ਹੇਬਾਰ ਦਾ ਮਿਲਿਆ ਜੁਲਿਆ ਪ੍ਰਭਾਵ ਸਾਫ਼ ਸੀ । ਸਪੱਸ਼ਟ ਹੈ ਕਿ ਮੈ 
ਬਚਣਾ ਚਾਹੁਦਾ ਸਾਂ । ਸ਼ਾਇਦ ਅਸੀ ਦੋਵੇ” ਬਚਣਾ ਚਾਹੁੰਦੇ ਸਾਂ ਉਸ ਤੋ” ਜਿਸ ਢੇ 
ਛਿੜ ਜਾਣ ਦਾ ਡਰ ਸਾਨੂੰ ਦੋਹਾਂ ਨੂੰ ਹੀ ਸੀ । 

--ਤੇਰੀ ਪੁਰਾਣੀ ਸੂਰਤ ਮੁੜ ਆਈ ਹੈ, ਜਮੀਲ ਨੇ ਗੱਲ ਬਦਲਦਿਆਂ ਹੋਇਆਂ 
ਨਿਹਾ--ਪਿਛਲੀ ਬੀਮਾਰੀ ਵਿਚ ਪਤਾ ਨਹੀ" ਉਹ ਕਿੱਥੇ ਚਲੀ ਗਈ ਸੀ । 

--ਇਹ ਹਾਰਟ ਅਟੌਕ ਦੀ ਦੇਣ ਹੈ, ਮੋ ਆਖਿਆ ਅਤੇ ਇਕ ਫਰੇਬ ਭਰਿਆ 
ਹਾਸ' ਹੱਸਣ ਲੱਗਾ । ਇਸ ਤਰ੍ਹਾਂ ਜਿਵੇਂ ਮੈ" ਕੋਈ ਕਿਲ੍ਹਾ ਜਿੱਤ ਆਇਆ ਹੋਵਾਂ । 

--ਹੁਣ ਤਾਂ ਤੂ ਬਿਲਕੁਲ ਠੀਕ ਹੈ` ਨਾ ? ਉਸ ਨੇ ਪੁੰਛਿਆ। 

--ਬਿਲਕੁਲ ਦਾ ਤਾਂ ਪਤਾ ਨਹੀ`। ਹਾਂ, ਠੀਕ ਜ਼ਰੂਰ ਹਾਂ । ਓਨਾਂ ਹੀ ਠੀਕ 
ਜਿੰਨਾ ਦਿਲ ਦੇ ਮਰੀਜ਼ ਰਹਿੰਦੇ ਹਨ । 

ਅਤੇ ਇਹ ਕਹਿਣ ਦੇ ਨਾਲ ਹੀ ਮੈਨੂੰ ਲੱਗਿਆ ਕਿ ਮੌਰੀ ਆਵਾਜ਼ ਵਿਚ 
ਆਤਮ-ਦਇਆ ਆ ਗਈ ਹੈ, ਮੈ" ਪੁਰਾਣੇ ਫ਼ਰੇਬ ਵਿਚ ਮੁੜਦਿਆਂ ਹੋਇਆਂ ਕਿਹਾ-- 
ਅਸਲ ਵਿਚ ਹੁਣ ਮੈ ਚਿੰਤਾ ਕਰਨੀ ਛੱਡ ਦਿੱਤੀ ਹੈ । ਜਦੋਂ ਆਉਣਾ ਹੈ ਆ ਜਾਏਗੀ । 
ਉਸ ਸਮੇ' ਨਾ ਡਾਕਟਰਾਂ ਦੇ ਰੋਕਿਆਂ ਰੁਕੇਗੀ ਅਤੇ ਨਾ ਮੇਰੋ ਰੌਕਿਆਂ । 

--ਬਹੁਤ ਦਿਨਾਂ ਤੱਕ ਇਥੋ ਕਿਸੇ ਨੂੰ ਪਤਾ ਨਹੀ” ਸੀ, ਜਮੀਲ ਨੇ ਕਿਹਾ-- 
ਅਫ਼ਵਾਹ ਵਾਂਗ ਖ਼ਬਰ ਆਈ ਸੀ, ਕੁਝ ਉਲਟੀ ਸਿੱਧੀ । ਅਸਾਂ ਲੋਕਾ ਨੇ ਘਬਰਾ ਕੇ 
ਦਿੱਲੀ ਫ਼ੋਨ ਕੀਤਾ ਸੀ ਪਰ ਤੇਰੇ ਉਥੋਂ” ਦੇ ਦੋਸਤਾਂ ਨੇ ਕਿਹਾ ਕਿ ਅਜਿਹੀ ਕੇਈ ਗੱਲ 
ਨਹੀ` ਹੈ । ਹਸਪਤਾਲ ਵਿਚ ਜ਼ਰੂਰ ਹੈ, ਇੰਟੈਸਿਵ ਕੇਅਰ ਯੂਨਿਟ ਵਿਚ ਵੀ ਹੈ ਪਰ 
ਹਾਰਟ-ਵਾਰਟ ਦਾ ਮਾਮਲਾ ਨਹੀ` ਹੈ । ਉਹ ਤਾਂ ਦਿੱਲੀ ਤੋ” ਤੰਨੂੰ ਵੇਖ ਕੇ ਮੁੜੇ ਪੰਕਜ 


112 ਸਮਕਾਲੀਨ ਹਿੰਦੀ ਕਹਾਣੀਆਂ 


ਨੇ ਦੱਸਿਆ ਕਿ ਸਭ ਕਰਝ ਕਿੰਨਾ ਸੀਰੀਅਸ ਸੀ...ਇਹ ਹੋਇਆ ਕਿਵੇ` ? 

--ਉਸੇ ਤਰ੍ਹਾਂ ਜਿਵੇ ਇਹ ਹੁੰਦਾ ਹੈ, ਅਚਾਨਕ । 

-=ਘਰ ? 

=-ਨਹੀ' ਦਫ਼ਤਰ ਵਿੱਚ । 

--ਕਿਵੇ'। 

--ਮੋ' ਦਿਕ ਮਿਲਣ ਵਾਲੋਂ ਨਾਲ ਗੱਲਾਂ ਕਰ ਰਿਹਾ ਸਾਂ । ਅਚਾਨਕ ਮੈਨੂੰ ਬੇਚੈਨੀ 
ਜਿਹੀ ਹੋਈ । ਸੀਨੇ ਵਿਚ ਜਕੜਨ ਅਤੇਂ ਦਰਦ ਦੇ ਗੁਬਾਰ ਉੱਠ ਆਏ ਸਨ ਅਤੇਂ ਮੈਂ 
ਪਸੀਨੇ ਨਾਲ ਲਥ-ਪਥ ਹੋ ਗਿਆ । ਮੇਰੀ ਆਵਾਜ਼ ਬਿਲਕੁਲ ਦੱਬ ਗਈ ਸੀ । ਦਿਲ 
ਡੱਬਣ ਲੱਗ ਪਿਆ ਸੀ । ਮੈ' ਉੱਠਣਾ ਚਾਹੁੰਦਾ ਸਾਂ ਪਰ ਮੇਰੇ ਵਿਚ ਹਿੰਮਤ ਨਹੀ ਸੀ । 
ਮੈ" ਬੈਠਿਆਂ ਰਹਿਣਾ ਚਾਹੁੰਦਾ ਸਾਂ, ਪਰ ਇੰਨੀ ਬੇਚੈਨੀ ਅਤੇ ਘਬਰਾਹਟ ਕਿ...ਬੋੜ੍ਹੀ 
ਹੀ ਦੇਰ ਵਿਚ ਮੈ' ਫ਼ਰਸ਼ ਤੇਂ ਲੋਟਿਆ ਛਟਪਟਾ ਰਿਹਾ ਸਾਂ... 

ਕਹਿੰਦਾ-ਕਹਿੰਦਾ ਮੈ` ਰੁੱਕ ਗਿਆ, ਕਿਉਕਿ ਜਮੀਲ ਦੇ ਚਿਹਰੇ ਤੇ ਇਕ 
ਸਹਿਮ ਮੈ ਸਾਫ਼ ਵੇਖ ਰਿਹਾ ਸਾਂ ਜੋ ਮੈ” ਚਾਹੁੰਦਾ ਸਾਂ । ਮੈਨੂੰ ਖੁਸ਼ੀ ਸੀ ਕਿ ਮੇਗੀ ਜਿਸ 
ਤਕਲੀਫ਼ ਨੂੰ ਇਥੇ ਮਾਮੂਲੀ ਢੌਗ ਨਾਲ ਲਿਆ ਗਿਆ ਸੀ, ਮੈ ਉਸ ਦਾ ਹਿਸਾਬ 
ਬਰਾਬਰ ਕਰ ਰਿਹਾਂ ਸਾਂ । ਦਿੱਲੀ ਦੇ ਆਪਣੇ ਦੌਸਤਾਂ ਦੇ ਵਤੀਰੇ ਤੇ ਗੁੱਸਾ ਆ ਰਿਹਾ 
ਸੀ, ਉਹ ਵੱਖ । ਇਹ ਠੀਕ ਹੈ ਕਿ ਇਕ ਮਸਲੌਹਤ ਦੇ ਅਧੀਨ ਮੇਰੀ ਬੀਮਾਰੀ ਦੀ 
ਗੰਭੀਰਤਾ ਨੂੰ ਛੁਪਾਇਆ ਗਿਆ ਸੀ ਪਰ ਉਸ ਮਸਲੋਹਤ ਨੇ ਮੰਨੂੰ ਉਸ ਸਭ ਤੋ" ਇਥੋਂ 
ਵਾਂਝਿਆ ਰਖਿਆ ਸੀ, ਜੋ ਮੈ` ਚਾਹੁੰਦਾ ਸਾਂ । ਲੱਗਭਗ ਇਕ ਸਾਲ ਦੇ ਬਾਅਦ ਮੈ 
ਇਸ ਸ਼ਹਿਰ ਵਿਚ ਦਾਖ਼ਲ ਹੋਇਆ ਸਾਂ । ਇਕ ਅਜਿਹੇ ਆਦਮੀ ਵਾਂਗ ਜੋ ਦੁਰਲੱਭ 
ਹੁੰਦਿਆਂ-ਹੁੰਦਿਆਂ ਅਚਾਨਕ ਰਹਿ ਗਿਆ ਸੀ । 

--ਤੈਨੂੰ ਯਾਦ ਹੈ, ਮੈਂ ਤਾਜੀਅਤ ਦਾ ਖ਼ਤ ਤੈਨੂੰ ਕਦੋ" ਲਿਖਿਆ ਸੀ । ਉਹ ਸੱਤ 
ਅਪ੍ਰੈਲ ਦਾ ਦਿਨ ਸੀ ਅਤੋ ਕੋਈ ਘੰਟਾ ਭਰ ਪਹਿਲਾਂ ਮੈ” ਤੈਨੂੰ ਲਿਖਿਆ ਸੀ । ਉਸ 
ਸਮੇ ਮੈਂ ਸੋਚਿਆ ਵੀ ਨਹੀ" ਸੀ ਕਿ ਥੋੜ੍ਹੀ ਹੀ ਦੇਰ ਬਾਅਦ ਮੈ“ ਉਸ ਰਸਤੋਂ ਤੇ ਪਹੋਚ 
ਜਾਵਾਂਗਾ ਜਿਥੇ ਹਸੀਨ ਕਦੀ ਨਹੀ ਆਇਆ । 

ਉਸੇ ਸਮੇ ਅੰਦਰੋ ਕਨੀਜ਼ ਨਿਕਲ ਆਈ ਅਤੇ ਮੇਰੇ ਸਾਹਮਣੇ ਕਬਾਬ-ਰੌਟੀਆਂ 
ਦੀ ਪਲੌਟ ਰੱਖਦੀ ਹੋਈ ਬੋਲੀ--ਲਓ ਖਾਓ । ਫਿਰ ਇਕ ਸਟੂਲ ਖਿੱਚ ਕੇ ਸਾਹਮਣੇ 
ਹੀ ਬੈਠ ਗਈ । ਪਹਿਲੀ ਹੀ ਗਰਾਹੀ ਤੋੜਦਿਆਂ ਹੋਇਆਂ ਮੈਨੂੰ ਲੱਗਿਆ ਕਿ ਹਸੀਨ 
ਦਾ ਨਾਂ ਮੈਨੂੰ ਨਹੀ" ਲੌਣਾ ਚਾਹੀਦਾ ਸੀ । ਸ਼ਾਇਦ ਮੋ” ਚਾਹੁੰਦਾ ਵੀ ਨਹੀ" ਸਾਂ ਪਰ 
ਗੱਲ ਦੀ ਰੋ ਸੀ । ਪਰ ਕਿਉਂ' ਨਹੀ” ? ਕੀ ਮੈ ਅਫ਼ਸੋਸ ਕਰਨ ਦੇ ਲਈ ਨਹੀ` 
ਆਇਆ ਸਾਂ ? ਅਫ਼ਸੋਸ ਅਤੇ ਉਹ ਵੀ ਹਸੀਨ ਦਾ । ਇਹ ਉਹ ਆਦਮੀ ਸੀ ਜੌ ਅਜੇ 
ਕਲ੍ਹ ਤੱਕ ਇਸੇ ਸ਼ਹਿਰ ਵਿਚ ਦੂਜਿਆਂ ਦੀ ਮੁਕਾਣੀ ਜਾਇਆ ਕਰਦਾ ਸੀ ਅਤੇ ਨਹੀ 
ਜਾਣਦਾ ਸੀ ਕਿ ਉੱਸ ਨੂੰ ਕੀ ਕਹਿਣਾ ਚਾਹੀਦਾ ਹੈ । ਉਹ ਸੁਨੀਆਂ ਅੱਖਾਂ ਨਾਲ ਇਕ 
ਪਾਸੇ ਵੇਖਦਾ ਹੋਇਆ ਚੁੱਪਚਾਪ ਬੈਠ ਜਾਇਆ ਕਰਦਾ ਸੀ । 

ਖ਼ਬਰ ਮੈਨੂੰ ਇਹ ਵੀ ਦਿੱਲੀ ਦਫਤਰ ਵਿਚ ਮਿਲੀ ਸੀ । ਜਮੀਲ ਨੇ ਨਹੀ” 


ਦੌਜੇਖ਼ੀ ੧13 


ਦਿੱਤੀ ਸੀ । ਇਸ ਸ਼ਹਿਰ ਤੌ ਵੀ ਨੰਹੀ` ਗਈ ਸੀ । ਬੁਰਹਾਨਪੁਰ ਤੋ ਸਈਅਦ 
ਮਹਿਮੂਦ ਨੇ ਲਿਖਿਆ ਸੀ । 

--ਤੈਨੂੰ ਇਹ ਜਾਣ ਕੇ ਬਹੁਤ ਦੁੱਖ ਰੋਵੇਗਾ, ਉਸ ਨੌ ਖ਼ਤ ਵਿਚ ਲਿਖਿਆ ਸੀ-- 
ਕਿ ਸਾਡੇ ਦੋਹਾਂ ਦਾ ਪਿਆਰਾ ਦੌਸਤ ਹਸੀਨ ਅਹਿਮਦ ਸਦੀਕੀ ਦਾ ਨਾਈਜੀਰੀਆ 
ਵਿਚ ਦੇਹਾਂਤ ਹੋ ਗਿਆ । ਉਸ ਦਾ ਹਾਰਟ ਫੇਲ੍ਹ ਹੋ ਗਿਆ ਸੀ । ਨਮਰੀਨ ਭਾਬੀ ਉਸ 
ਦੀ ਅਰਥੀ ਲੈ ਕੇ ਭੋਪਾਲ ਆਈ ਸੀ ਅਤੇ ਉਸ ਨੂੰ ਦਫ਼ਨਾ ਕੇ ਮੰ ਕਲ ਹੀ ਮੁੜਿਆ 
ਹਾਂ । ਅਸਾਂ ਲੰਕਾਂ ਦਾ ਜੋ ਹੋਣਾ ਸੀ ਹੋਇਆ ਪਰ ਸੋਚੋ ਕਿ ਤਿੰਨ ਛੋਟੇ-ਛੋਟੇ ਬੱਚਿਆਂ 
ਦੇ ਨਾਲ਼ ਰਹਿ ਗਈ ਇਕ ਜਵਾਨ ਔਰਤ ਦੇ ਨਾਲ ਜੋ ਨਾ-ਇਨਸਾਫ਼ੀ ਹੋਈ ਹੈ, ਕੀ 
ਉਸ ਦੀ ਘਾਟ ਕੋਈ ਪੂਰੀ ਹੋ ਸਕਦੀ ਹੈ 7 

ਬੜੀ ਦੇਰ ਤੱਕ ਮੈ ਖ਼ਤ ਪਕੜੀ ਬੈਠਾ ਰਹਿ ਗਿਆ ਸਾਂ । ਮੈ“ ਉਸ ਨੂੰ ਕੋਈ ਤਿੰਨ 
ਵਾਰ ਪੜ੍ਹਿਆ ਸੀ ਅਤੇ ਹਸੀਨ ਦੇ ਨਾਂ ਤੇ ਪੰਜ ਵਾਰ ਨਜ਼ਰ ਸੁੱਟੀ ਸੀ । ਮੈ” ਵਿਸ਼ਵਾਸ਼ 
ਕਰਨਾ ਚਾਹੁੰਦਾ ਸਾਂ ਪਰ ਮੈ ਨਹੀ` ਰਿਹਾ ਸੀ ਅਤੇ ਜਦੋ ਹੋਇਆ ਤਾਂ ਉਸ ਪਲ ਢੇ 
ਸੌਵੇਂ-ਅੰਸ਼ ਵਿਚ ਰਾਹਤ ਅਤੇ ਛੁਟਕਾਰੇ ਦਾ ਸਾਹ ਸੀ । ਫਿਰ ਮੈ' ਦੁੱਖ ਨੂੰ ਹੌਲੀ-ਹੌਲੀ 
ਸਮੇਟ ਕੇ ਆਪਣੇ ਅੰਦਰ ਇਕੱਠਾ ਕੀਤਾ ਸੀ ਅਤੇ ਇਕਦਮ ਦੁੱਖੀ ਹੋ ਗਿਆ ਸਾਂ । 

--ਇਹ ਵੀ ਕੋਈ ਗੱਲ ਹੋਈ ? ਮੈ" ਉਸ ਦੇ ਬਾਅਦ ਹਰ ਆਉਣ ਵਾਲੋਂ ਨੂੰ ਦੱਸ 
ਕੇ ਕਹਿ ਰਿਹਾ ਸੀ--ਕੀ ਇਹ ਉਸ ਦੇ ਜਾਣ ਦੀ ਉਮਰ ਸੀ ਅਤੇ ਉਹ ਵੀ ਦਿਲ ਦੇ 
ਦੌਰੇ ਨਾਲ । ਉਹ ਤਾਂ ਮੇਰੇ ਨਾਲੋ' ਵੀ ਦੇ ਸਾਲ ਛੋਟਾ ਸੀ। ਉਹ ਖ਼ੁਦਾ ਤੱ' ਡਰਨ 
ਵਾਲਾ ਅਤੇ ਪਰਹੇਜ਼ਗਾਰ ਆਦਮੀ ਸੀ ਅਤੇ ਸਿਗਰਟ ਤੱਕ ਨਹੀ` ਪੀ`ਦਾ ਸੀ । 

ਇਹ ਸਭ ਆਖਦਿਆਂ ਹੋਇਆਂ ਜਾਂ ਤਾਂ ਮੈ ਡਰਿਆ ਹੋਇਆ ਸਾਂ ਜਾਂ ਸ਼ਾਇਦ 
ਆਪਣੇ ਡਰ ਨੂੰ ਦੂਰ ਕਰ ਰਿਹਾ ਸਾਂ, ਹਾਲਾਂ ਕਿ ਦਫ਼ਤਰੋ` ਘਰ ਮੁੜਦਿਆਂ ਤੱਕ ਵੀ 
ਉਸ ਤੋ ਪਿੱਛਾ ਨਹੀ" ਛੁੱਟਿਆ ਸੀ । ਉਹ ਕਿੱਧਰੇ ਇੰਨਾ ਅੰਦਰ ਪਹੌਚ ਕੇ ਬੈਠ 
ਗਿਆ ਸੀ ਫਿ ਉਸ ਨੇ ਮੈਨੂੰ ਅਚਾਨਕ ਚੁੱਪ ਕਰਾ ਦਿੱਤਾ । ਖ਼ਬਰ ਇਹ ਘਰ ਦੇ ਲਈ 
ਵੀ ਵੱਡੀ ਸੀ ਪਰ ਮੈ" ਉਸ ਦਿਨ ਪਤਨੀ ਨੂੰ ਵੀ ਨਹੀ" ਕਿਹਾ--ਇਸ ਡਰ ਨਾਲ ਕਿ 
ਘੁਰ ਵਿਚ ਵੀ ਦੇਰ ਤੱਕ ਉਹੀ ਜ਼ਿਕਰ ਹੈਦਾ ਰਹੇਗਾ ਅਤੇ ਰਾਤ ਨੂੰ ਹਸੀਨ ਦਾ ਚਿਹਰਾ 
ਮੈਨੂੰ ਸੌਣ ਨਹੀ” ਦੇਵੇਗਾ । ਉਸ ਰਾਤ ਮੈ ਸੌ ਤਾਂ ਗਿਆ ਪਰ ਹਸੀਨ ਨੇ ਤੌਗ 
ਲਗਾਤਾਰ ਕੀਤਾ । ਉਸ ਦਾ ਚਿਹਰਾ ਚਹੁ ਪਾਸਿਆਂ ਤੋ ਆ ਕੇ ਮੇਰੇ ਤੇ ਹਮਲਾ 
ਕਰਦਾ ਸੀ ਅਤੇ ਸੁਪਨੇ ਨੇ ਸਾਰੀ ਰਾਤ ਉਸ ਦੀ ਅਰਥੀ ਵਿਖਾਈ ਸੀ, ਕਈ ਦਿਨ 
ਪੁਰਾਣੀ ਅਰਥੀ । ਇਹ ਉਸ ਦਿਨ ਹੀ ਨਹੀ, ਉਸ ਦੇ ਅਗਲੋਂ ਦਿਨ ਵੀ ਹੋਇਆ ਸੀ 
ਅਤੇ ਉਸ ਦੇ ਵੀ ਅਗਲੇ ਦਿਨ, ਹਾਲਾਂ ਕਿ ਮੈ" ਕਿਸੇ ਨੂੰ ਕੁਝ ਵੀ ਨਹੀ“ ਕਹਿ ਰਿਹਾ 
ਸਾਂ । ਤਾਜੀਆਤ ਦਾ ਖ਼ਤ ਵੀ ਮੈਂ ਤਿੰਨ ਦਿਨਾਂ ਤੱਕ ਟਾਲਣ ਦੇ ਬਾਅਦ ਜਮੀਲ 
ਨੂੰ ਦਿਖਿਆ ਸੀ ਅਤੇ ਮੈ` ਵੀ ਹਸੀਨ ਦੀ ਤਰ੍ਹਾਂ ਨਹੀ ਜਾਣਦਾ ਸਾਂ ਕਿ ਅਫ਼ਸੋਸ ਵਿਚ 
ਕੀ ਕਹਿਣਾ ਚਾਹੀਦਾ ਰੈ, .. 

ਗੱਲ ਅਜੀਬ ਸਹੀ ਪਰ ਸੱਚ ਤਾਂ ਇਹ ਹੈ ਕਿ ਹਸੀਨ ਮੇਰਾ ਦੌਸਤ ਨਹੀ” ਰਹਿ 
ਗਿਆਂ ਸੀ । ਖ਼ਾਸ ਕਰਕੇ ਇੱਧਰ ਦੇ ਵਰ੍ਹਿਆਂ ਵਿਚ--ਜਦ ਉਹ ਨਾਈਜੀਰੀਆ ਚਲਾ 


114 ਸਸਕਾਲੀਨ ਹਿੰਦੀ ਕਹਾਣੀਆਂ 


ਗਿਆ ਸੀ ਜਾਂ ਸ਼ਾਇਦ ਉਸ ਤੋ ਵੀ ਪਹਿਲਾਂ ਜਦ ਸੈ" ਰੌਲੀ-ਹੌਲੀ ਉਸ ਦੇ ਛੋਟੇ ਭਰਾ 
'ਜਮੀਲ ਦਾ ਦੋਸਤ ਬਣ ਗਿਆ ਸਾਂ । ਪੰਦਰ੍ਹਾਂ ਵਰ੍ਹੇ ਪਹਿਲਾਂ ਜਦ ਮੈ ਭੋਪਾਲ ਆਇਆ 
ਸਾਂ ਤਾਂ ਦੋਸਤੀ ਉਸੇ ਨਾਲ ਹੋਈ ਸੀ । ਦਵੇ ਭੋਪਾਲ ਵਿਚ ਬਾਹਰੋ” ਆਏ ਹੋਏ ਸਨ 
ਅਤੇ ਉਥੇ ਸਾਡਾ ਕੋਈ ਘਰ ਨਹੀਂ` ਸੀ । ਹਸੀਨ ਵਿਚ ਇਕ ਖਾਸ ਤਰ੍ਹਾਂ ਦੀ ਮਰਦਾਨਾ 
ਖਿੱਚ ਸੀ--ਸਿੱਧੀ ਆਪਣੇ ਵੱਲ ਖਿੱਚ ਲੋਣ ਵਾਲਾ । ਉਹ ਲੰਮਾ ਅਤੇ ਇਕਹਿਰਾ ਸੀ 
ਅਤੇ ਹਲਕਾ-ਹਲਕਾ ਗੋਜਾ ਹੋ ਰਿਹਾ ਸੀ । ਪਹਿਲੇ ਹੀ ਦਿਨ ਮੈ' ਵੇਖ ਲਿਆ ਸੀਕਿ 
ਉਹ ਇਕ ਬਾਰੀਂਕ ਅਹਿਸਾਸਾਂ ਵਾਲਾ ਅਜਿਹੇ ਗੱਸੇ ਭਰਿਆ ਅਤੇ ਹਮਲਾਵਰ ਆਦਮੀ 
ਹੈ ਜਿਸ ਵਿਚ ਜ਼ਬਰਦਸਤ ਸੋਸ ਆਫ਼ ਹਯੂਮਰ ਹੈ । ਉਹ ਇੰਨੇ ਛੋਟੇ-ਛੋਟੇ ਅਤੇ 
ਖ਼ੂਬਸੂਰਤ ਮੁਬਾਲਗੇ ਕਰਦਾ ਸੀ ਕਿ ਉਹ ਵੀ ਹੱਸਦਿਆਂ-ਹੱਸਦਿਆਂ ਉਸ ਦਾ ਹੋ ਜਾਂਦਾ 
ਸੀ । ਉਦੋ ਅਸੀ" ਲੌਕ ਪੁਰਾਣੇ ਭੋਪਾਲ ਦੀ ਅਮੀਰਗੋਜ ਗਲੀ ਵਿਚ ਰਹਿੰਦੇ ਸਾਂ 
ਅਤੇ ਜਵਾਨ ਸਾਂ। ਹਸੀਨ ਇਕ ਪ੍ਰਾਈਵੇਟ ਕਾਲਜ ਵਿਚ ਵਿਗਿਆਨ ਪੜ੍ਹਾਂਦਾ ਸੀ ਅਤੇ 
ਮੋ ਇਕ ਦਫ਼ਤਰ ਵਿਚ ਕਲਮ ਘਸੀਟ ਰਿਹਾ ਸਾਂ । ਮੁਹੱਲਾ ਪੁਰਾਣੇ ਰਈਸਾਂ ਅਤੇ 
ਅਮੀਰਾਂ ਦਾ ਸੀ ਅਤੇ ਅਸੀ ਜਿਵੇ” ਬੁਰੇ ਹਾਲ ਇੱਕਾ ਦੁਕਾ ਹੀ ਪਏ ਹੋਏ ਸ-- 
ਆਪਣੇ-ਆਪਣੇ ਮੂੰਹ ਛੁਪਾਈ । ਅਸਲ ਵਿਚ ਅਸਾਂ ਦੋਹਾਂ ਦੀ ਦੋਸਤੀ ਦੋ 
ਤੋਗਦਸਤ, ਕੇਠਤ ਅਤੇ ਗੁਸੈਲ ਆਦਮੀਆਂ ਦਾ ਅਜਿਹਾ ਮੇਲ ਸੀ, ਜੋ ਦਹਾਂ ਨੂੰ 
ਤਸੱਲੀ ਦਿੰਦੀ ਸੀ । ਰੀਝਿਆ ਪਹਿਲਾਂ ਮੈ ਹੀ ਸਾਂ, ਬਾਅਦ ਵਿਚ ਉਸ ਨੂੰ ਰਿਝਾ 
ਲਿਆ ਸੀ ਹਾਲਾਂ ਕਿ ਅਸੀ ਦੋਵੇ` ਵੱਖ-ਵੱਖ ਕਿੱਤੇ ਦੇ ਲੰਕ ਸਾਂ । ਉਹ ਵਿਗਿਆਨ 
ਪੜ੍ਹਾਂਦਾ ਸੀ ਪਰ ਪੁਰਾਣੇ ਵਿਚਾਰਾਂ ਵਾਲਾ ਅਤੇ ਮਜ਼ਹਬੀ ਸੀ ਅਤੇ ਹਾਸੇ-ਹਾਸੇ ਵਿਚ 
ਆਪਣੇ ਨੂੰ ਜਨਤੀ ਆਖਦਾ ਸੀ । ਮੇਰਾ ਵਿਗਿਆਨ ਨਾਲ ਕੋਈ ਲੈਣਾ ਦੇਣਾ ਨਹੀ` 
ਸੀ ਪਰ ਉਸੇ ਦੇ ਸਹਾਰੇ ਆਪਣੇ ਨੂੰ ਆਧੁਨਿਕ ਲੱਗਦਾ ਸੀ ਅਤੇ ਪ੍ਰਗਤੀਸ਼ੀਲ ਬਣਿਆ 
ਹੋਇਆ ਸਾਂ--ਹਸੀਨ ਦਾ ਫਤਵਾ ਸਿਰ ਮੱਥੇ ਤੇ ਲਈ ਕਿ ਮੈ ਢੋਜ਼ਖ਼ੀ ਹਾਂ ਜਦ ਕਿ 
ਸੱਚਾਈ ਇਹ ਹੈ ਕਿ ਅਸੀ" ਦੋਵੇ ਇਕ ਦ੍ਦੇਂ ਨੂੰ ਦਜ਼ਖ਼ੀ ਸਮਝਦੇ ਸਾਂ ਅਤੇ ਦੋਵੇ 
ਮਿਲ ਕੇ ਉਸ ਤੀਸਰੇ ਨੂੰ ਜੋ ਸਾਡੇ ਵਿਚ ਨਹੀ" ਹੁਦਾ ਸੀ ਪਰ ਜਿਸ ਨੂੰ ਅਸੀ' ਕਾਂਦੂ 
ਕਹਿੰਦੇ ਸਾਂ । 

--ਤੁਂ ਮਕਾਰ ਹੈ', ਇਕ ਵਾਰ ਉਸ ਨੇ ਗੁੱਸੇ ਵਿਚ ਉਬਲਦਿਆਂ ਹੋਇਆ ਮੰਨੂੰ 
ਕਿਹਾ ਸੀ--ਅੱਵਲ ਦਰਜੇ ਦਾ ਪਾਖੰਡੀ ਅਤੇ ਸ਼ੈਤਾਨ... 

--ਕਿਉਂ” ਕੀ ਤੇਰੇ ਤੋ" ਵੀ ਵੱਡਾ ? 

ਹਾਂ, ਮੈ” ਤਾਂ ਤੇਰੇ ਪੈਰ ਦੀ ਧੂੜ ਵੀ ਨਹੀ” ਹਾਂ । 

--ਉਹ ਤਾਂ ਤੂ ਉੱਜ ਵੀ ਨਹੀਂ” ਹੈ । ਮੋ ਹੱਸ ਕੇ ਟਾਲਣਾ ਚਾਹਿਆ ਸੀ । 

--ਤੂੰ ਦੋਹਾਂ ਜਹਾਨਾਂ ਦੇ ਮਜ਼ੇ ਮਾਰਨਾ ਚਾਹੁੰਦਾ ਹੈ', ਉਸ ਨੇ ਲੱਗਭਗ ਵਾਲ 
ਖਿੱਚਦਿਆਂ ਹੋਇਆਂ ਕਿਹਾ ਸੀ--ਨਾਸਤਕ-ਵਾਸਤਕ ਕੁਝ ਹੈ ਨਹੀ, ਇਹ ਤੇਰਾ 
ਢੋਗ ਹੈ । 

--ਤੈਰੇ ਜਨਤੀ ਹੋਣ ਤੋ ਵੀ ਵੱਡਾ ਢੋ'ਗ ? ਮੈ ਵਿਰੋਧ ਕੀਤਾ ਸੀ--ਕਿਉ” 
ਬੇਕਾਰ ਫਾਕੇ ਕਰਦਾ ਹੈਂ ਯਾਰ । ਮੋ ਆਮ ਤੌਰ ਤੇ ਕਿਹਾ ਕਰਦਾ ਸਾਂ ਕਿ ਜੋ ਸੱਚਮੁੱਚ 


ਦੌਜ਼ਸ਼ੀ 115 


ਰੋਜ਼ੇਦਾਰ ਹੁੰਦੇ ਹਨ, ਉਹ ਸੇਹਰੀ ਦੇ ਬਾਅਦ ਇਫਤਾਰ ਅਤੇ ਇਫਤਾਰ ਤੋ' ਬਾਅਦ 
ਸੋਹਰੀ ਦੀ ਫ਼ਿਕਰ ਨਹੀ' ਕਰਿਆ ਕਰਦੇ : ਜੌ ਲੋਕ ਰਮਜ਼ਾਨ ਦੇ ਦਿਨਾਂ ਵਿਚ ਸਵੇਰੇ 
ਸ਼ਾਮ ਥੈਲੀ ਲਈ ਬਾਜ਼ਾਰ ਦੌੜਦੇ ਨਜ਼ਰ ਆਉਦੇ ਸਨ--ਕਦੇ ਮੁਰਗ ਅਤੇ ਕਦੀ 
ਤਿੱਤਰ ਦੇ ਲਟੀ, ਕਦੀ ਲਵੇ ਅਤੇ ਕਦੀ ਬਟੌਰ, ਕਦੀ ਮੱਛੀ ਤਾਂ ਕਦੀ ਬਰਿਆਨੀ ਦੇ 
ਲਈ ਮੇ' ਉਨ੍ਹਾਂ ਦਾ ਮਜ਼ਾਕ ਉਡਾਂਦਾ ਸਾਂ ਇਹ ਜਾਣਦਿਆਂ ਹੋਇਆਂ ਵੀ ਕਿ ਇਸ 
ਨਾਲ ਹਸੀਨ ਨੂੰ ਚੋਟ ਲੱਗਦੀ ਹੈ ਕਿਉਕਿ ਮੈਂ ਇਹੀ ਚਾਹੁਦਾ ਸਾਂ । 

--ਤੂ ਨਾ ਹੀਆਂ ਵਿਚ ਅਤੇ ਨਾ ਸ਼ੀਆਂ ਵਿਚ । ਨਾ ਇਥੇ ਨਾ ਉਥੇ । ਅੱਲ੍ਹਾ 
ਤੋਰੇ ਤੋ ਰਹਿਮ ਕਰੇਂ । 

ਉਠ ਮੈਨੂੰ ਆਖਦਾ ਸੀ । ਰ 

ਇਹ ਸਿਰਫ ਇਕ ਦਿਨ ਦੀ ਗੱਲ ਨਹੀ` ਸੀ । ਆਮ ਤੌਰ ਤੇਂ ਅਸੀ' ਦੋਵੇ” 
ਕਿਸੇ ਨਾ ਕਿਸੇ ਅਜਿਹੀ ਗੱਲ ਤੱ ਲੜਦੇ ਸਾਂ । ਗੁੱਸੇ ਵਿਚ ਇਕ ਦੂਜੇ ਨਾਲ ਕਦੀ 
ਨਾ ਬੋਲਣ ਦੀ ਧਮਕੀ ਦਿੰਦੇ ਸਾਂ ਪਰ ਅਗਲੇ ਦਿਨ ਜਾਂ ਉਸ ਦੇ ਅਗਲੇ ਦਿਨ ਫਿਰ 
ਮਿਲਦੇ ਸਾਂ, ਫਿਰ ਤੱ ਲੜਨ ਲਈ ,.. 

ਇਹ ਉਹ ਦੌਰ ਸੀ ਜਦੋ” ਦੇਸ ਵਿਚ ਫ਼ਸਾਦ ਦੀ ਫ਼ਸਲ ਆਈ ਸੀ ਅਤੇ ਇਕ 
ਤ` ਬਾਅਦ ਕਈ ਸ਼ਹਿਰਾਂ ਵਿਚ ਫ਼ਸਾਦ ਹੋ ਰਹੇ ਸਨ--ਜਬਲਪੁਰ ਭਿਵੰਡੀ, ਜਲਗਾਂਵ, 
ਅਹਿਮਦ'ਬਾਦ, ਜਮਸੋਦਪੁਰ ਅਤੇ .., 

ਅਸੀ ਲੋਕ ਭੋਪਾਲ ਜਿਹੇ ਸ਼ਹਿਰ ਵਿਚ ਰਹਿ ਰਹੇਂ ਸਾਂ, ਜਿਸ ਵਿਚ ਫ਼ਸਾਦਾਂ ਦਾ 
ਕੌਈ ਇਤਿਹਾਸ ਨਹੀ` ਸੀ, ਫਿਰ ਵੀ ਡਰੇ ਹੋਏ ਸਾਂ, ਕਿਉ ਕਿ ਸ਼ਹਿਰ ਵਿਚ ਖਿਚਾਉ 
ਸੀ। ਸਰਕਾਰ ਸਾਵਧਾਨ ਹੋ ਗਈ ਸੀ । ਜਗ੍ਰਾ-ਬੇਜਗ੍ਹਾ ਪੁਲਸ ਅਤੇ ਹੋਮ ਗਾਰਡਸ 
ਦੇ ਜਵਾਨ ਤੈਨਾਤ ਸਨ । ਰੋਜ਼ ਅਫ਼ਵਾਹਾਂ ਉੱਡਦੀਆਂ ਸਨ ਅਤੇ ਬਾਹਰ ਤੱ ਰੋਜ਼ 
ਖ਼ਬਰਾਂ ਆਉ”ਦੀਆਂ ਸਨ, ਡਰਾਉਣੀਆਂ ਖ਼ਬਰਾਂ । ਵਰ੍ਹਿਆਂ ਤੋ ਆਢ-ਗੁਆਂਢ ਰਹਿ ਦੇ 
ਆਏ ਹਿੰਦ-ਮੁਸਲਮਾਨ ਇਕ ਦੂਜੇ ਨੂੰ ਸ਼ੱਕ ਅਤੇ ਡਰ ਨਾਲ ਵੇਖਣ ਲੰ ਗੰ ਸਨ ਅਤੇ 
ਛੋਟੇ-ਛੋਟੇ ਗਟਾਂ ਵਿਚ ਵੰਡੇ ਗਏ ਸਨ । 

--ਵੇਖ ਲਉ, ਇਕ ਅਜਿਹੀ ਹੀ ਸ਼ਾਮ ਹਸੀਨ ਨੇ ਘਬਰਾਈ ਹੋਈ ਆਵਾਜ਼ ਵਿਚ 
ਕਿਹਾ ਸੀ--ਸ੍ਰਅਰ ਦੇ ਬੱਚਿਆਂ ਨੇ ਦੇਸ਼ ਦੀ ਵੰਡ ਕਰਕੇ ਕੀ ਕਰ ਦਿੱਤਾ ਹੈ... 

ਉੱਸ ਨੇ ਸਵੇਰੇ ਦੇ ਅਖ਼ਬਾਰ ਵਿਚ ਕੁਝ ਹੋਰ ਦਿਲ ਦਹਿਲਾਣ ਵਾਲੀਆਂ ਖ਼ਬਰਾਂ 
ਪੜ੍ਹ ਲਈਆਂ ਸਨ । ਉਹ ਹਰ ਦਿਨਾਂ ਤ` ਵੱਧ ਗੋਜਾ ਲੱਗ ਰਿਹਾ ਸੀ । 

ਹੁਣ ਇਹ ਦੇਸ਼ ਰਹਿਣ ਲਾਇਕ ਨਹੀ` ਰਿਹਾ । ਉਹ ਬੋਲਿਆ--ਕਿਸੇ ਦਿਨ 
ਅਸੀ' ਲੌਕੀ' ਵੀ ਕੱਟ ਕੇ ਸੁੱਟ ਦਿੱਤੇ ਜਾਵਾਂਗਾ ਅਤੇ ਕੌਈ ਰੋਣ ਵਾਲਾ ਨਹੀ” 
ਹੋਵੇਗਾ । 

--ਕਿਊ', ਮੈ ਜੋ ਹਾਂ । ਮੈ ਹੱਸ ਕੇ ਕਿਹਾ । ਅਸਲ ਵਿਚ, ਮੈ ਆਪਣੇ ਅਤੇ 
ਉਸ ਦੇ ਡਰ ਨੂੰ ਰੁੱਸ ਕੇ ਟਾਲਣਾ ਚਾਹੋਦਾ ਸਾਂ, ਹਨੇਰੇ ਵਿਚ ਗਾਏ ਜਾਣ ਵਾਲੇ 


ਗੀਤ ਵਾਂਗ। 
--ਤੁਂ ਵੀ ਨਹੀਂ” ਰੋਵੇਂਗਾ, ਉਸ ਨੇ ਅੱਖਾਂ ਚੜ੍ਹਾ ਕੇ ਤਲਖ਼ੀ ਨਾਲੇ ਜਵਾਬ 


/ 


116 ਸਮਕਾਲੀਨ ਹਿੰਦੀ ਕਹਾਣੀਆਂ 


ਦਿੱਤਾ--ਕੱਲ੍ਹ ਜਦੋ" ਕਾਫ਼ਰਾਂ ਦਾ ਜੱਥਾ ਗਡਾਸੇ ਅਤੇ ਖੰਜਰ ਲੋ ਕੇ ਤੇਰੇ ਦਰਵਾਜ਼ੇ ਤੇ 
ਆਏਗਾ ਤਾਂ ਕੋਈ ਨਹੀਂ' ਪੁੱਛੋਗਾ ਕਿ ਤੂੰ ਕੀ ਸੋਚਦਾ ਹੈ ਜਾਂ ਤੇਰੇ ਵਿਚਾਰ ਕੀ ਹਨ । 
ਪਛਾਣ ਦੇ ਲਈ ਤੋਰਾ ਨਾਂ ਕਾਫੀ ਹੈ । 

--ਤੂੰ ਤਾਂ ਕਹਿ ਰਿਹਾ ਸੈ ਕਿ ਪਛਾਣ ਦੇ ਲਈ ਕੇਵਲ ਨਾਂ ਕਾਫੀ 
ਨਹੀ ਹੁਦਾ ? 

--ਉਹ ਹੋਰ ਗੱਲ ਸੀ । ਦੂਸਰੇ ਸਿਲਸਿਲੇ ਵਿਚ ਆਥੀ ਗਈ ਸੀ । ਮਸਲਿਆਂ 
ਨੂੰ ਗੱਡ ਮੱਡ ਨਾ ਕਰਿਆ ਕਰ । ਮੈ" ਜਾਣਦਾ ਹਾਂ ਤੂ ਚਲਾਕੀ ਕਰ ਰਿਹਾ ਹੈ” । 

ਹਾਂ, ਮੈ ਚਲਾਕੀ ਕਰ ਰਿਹਾ ਸਾਂ । ਜਾਣ ਬੁਝ ਕੇ ਅਨਜਾਣ ਬਣੇ ਰਹਿਣ ਦੀ 
ਚਲਾਕੀ । ਸੱਚਾਈ ਤੋ" ਡਰ ਕੇ ਨੱਸ ਖਲੌਣ ਦੀ ਚਲਾਕੀ । ਹਸੀਨ ਨਾਲ ਅਸਹਿਮਤ 
ਹੋਣ ਅਤੈ ਉਂਸ ਤੇ ਚੋਟ ਕਰਨ ਦੀ ਚਲਾਕੀ । ਮੈ ਹਸੀਨ ਨਾਲ ਬਿਲਕੂਲ ਸਹਿਮਤ 
ਨਹੀ' ਹੋਣਾ ਚਾਹੁਦਾ ਸਾਂ, ਕਿਉਕਿ ਉਂਸ ਦੀ ਗੱਲ ਮੰਨਣਾ, ਆਪਣੇ ਪੈਰਾਂ ਦੇ ਹੇਠੋ” 
ਉਸ ਟਾਹਣ ਨੂੰ ਕੱਟਣਾ ਸੀ ਜਿਸ ਤੇ ਮੈ ਖੜਾ ਸਾਂ । 

ਇਸੇ ਵਿਚ ਇਕ ਅਜਿਹੀ ਗੱਲ ਹੋਈ, ਜਿਸ ਦੇ ਬਾਰੇ ਵਿਚ ਸੈੱ' ਕਦੀ ਸੋਚਿਆ 
ਵੀ ਨਹੀ” ਸੀ । ਹਸੀਨ ਅਚਾਨਕ ਮੇਰੇ ਲਈ ਦੁਰਲੱਭ ਹੋ ਗਿਆ ਸੀ । ਸਵੇਰੇ ਉਸ ਦਾ 
ਕਾਲਜ ਹੋਇਆ ਕਰਦਾ ਸੀ, ਦੁਪਹਿਰ ਨੂੰ ਮੌਰਾ ਦਫ਼ਤਰ । ਇਕ ਸ਼ਾਮ ਦਾ ਹੀ ਵਕਤ 
ਸੀ, ਜਿਸ ਵਿਚ ਅਸੀ` ਆਮ ਤੌਰ ਤੇ ਮਿਲਿਆ ਕਰਦੇ ਸਾਂ, ਪਰ ਇੱਧਰ ਉਹ ਕਈ 
ਸ਼ਾਮਾਂ ਤੋ ਗਾਇਬ ਸੀ । ਮੇਰੇ ਲਈ ਹਸੀਨ ਦਾ ਘਰ ਅਨਜਾਣਿਆ ਨਹੀ” ਸੀ, ਜਮੀਲ 
ਵੀ ਮੇਰੇ ਵਾਸਤੇ ਨਵਾਂ ਨਹੀ ਸੀ । ਮੈ` ਜਾਣਦਾ ਸਾਂ ਕਿ ਉਹ ਹਸੀਨ ਦਾ ਛੋਟਾ ਭਰਾ 
ਹੈ ਅਤੇ ਉਂਸੇ ਕਾਲਜ ਵਿਚ ਪੜ੍ਹਾਂਦਾ ਹੈ । ਜਦੋ ਜਦੋ ਮੈਂ ਹਸੀਨ ਦੇ ਘਰ ਗੱਪ-ਸ਼ੱਪ 
ਚਾਹ ਜਾਂ ਖਾਣੇ ਤੋਂ ਹੁੰਦਾ, ਆਮ ਤੌਰ ਤੇ ਜਮੀਲ ਵੀ ਹੋਇਆ ਕਰਦਾ ਸੀ । ਇਥੋਂ 
ਤੱਕ ਕਿ ਉਨ੍ਹਾਂ ਦੇ ਪਿਤਾ ਭਾਈਜਾਨ ਵੀ । ਉਂਹ ਇਨ੍ਹਾਂ ਅਰਥਾਂ ਵਿਚ ਅਜੀਬ ਘਰ ਸੀ 
ਕਿ ਉਥੇ ਪਹੁੰਚੇ ਕਿਸੇ ਵੀ ਦੋਸਤ ਜਾਂ ਮਹਿਮਾਨ ਨਾਲ ਪੂਰਾ ਘਰ ਮਿਲਦਾ ਸੀ ਅਤੇ 
ਸਾਰੇ ਲੋਕ ਗੱਲਬਾਤ ਵਿਚ ਸ਼ਾਮਲ ਹੁੰਦੇ ਸਨ । ਮੈਨੂੰ ਭਾਈਜਾਨ ਦਾ ਆਪਣੇ ਵਿਚ 
ਹੋਣਾ ਕਈ ਵਾਰ ਅਖ਼ਰਦਾ ਸੀ, ਕਿਉਂਕਿ ਉਸ ਨਾਲ ਸਾਡੀ ਆਜ਼ਾਦੀ ਖੁਸਦੀ ਸੀ ਪਰ 
ਜਮੀਲ ਦਾ ਹੋਣਾ ਮੈਨੂੰ ਚੋਗਾ ਲੱਗਦ' ਸੀ । ਅਸਲ ਵਿਚ, ਮੈ ਜਮੀਲ ਨੂੰ ਸ਼ੁਰੂ ਤੇ 
ਪਸੈਦ ਕਰਦਾ ਸਾਂ । 

ਹੁਣ ਸੋਚਦਾ ਹਾਂ ਤਾਂ ਲੱਗਦਾ ਹੈ ਕਿ ਜਮੀਲ ਦਾ ਪਹਿਲ ਮੇਰੇ ਨਾਲ ਨਾ 
ਟਕਰਾਣਾ ਜਾਂ ਹਸੀਨ ਢੇ ਰਾਹੀ' ਮਿਲਣ ਮਾਤਰ ਇਕ ਸੰਜੌਗ ਸੀ, ਨਹੀ ਤਾਂ ਸ਼ਾਇਦ 
ਮੈ“ ਸਿੱਧਾ ਉਸੇ ਦਾ ਦੋਸਤ ਹੁੰਦਾ । ਇਹ ਗੱਲ ਉਸ ਸਮੋ” ਵੀ ਲੱਗੀ ਸੀ, ਜਦੋਂ“ ਮੈ” 
ਹਸੀਨ ਦਾ ਪਤਾ ਕਰਨ ਕਈ ਵਾਰ ਉਸ ਦੇ ਘਰ ਗਿਆ ਸਾਂ ਅਤੇ ਜਮੀਲ਼ ਮੈਨੂੰ 
ਇਕੱਲਿਆਂ ਮਿਲਿਆ ਸੀ ਅਤੇ ਫਿਰ ਮੈਂ ਹੌਲੀ-ਹੌਲੀ ਹਸੀਨ ਤੱ ਕੱਟ ਗਿਆ ਸਾਂ । 

ਹਸੀਨ ਭਾਈ ਨੂੰ ਅੱਜ ਕਲ੍ਹ ਸ਼ਾਮ ਨੂੰ ਮਿਲਣਾ ਮੁਸ਼ਕਲ ਹੈ, ਮੇਰੀ ਦੋ-ਤਿੰਨ ਵਾਰ 
ਦੀ ਨਿਰਾਸ਼ਾ ਦੇ ਬਾਅਦ ਜਮੀਲ ਨੇ ਮੈਨੂੰ ਦੱਸਿਆ ਸੀ--ਅਸਲ ਵਿਚ, ਉਹ ਅਤੇ 
ਸਈਅਦ ਮਹਿਮੂਦ ਉਸੇ ਚੱਕਰ ਵਿਚ ਹਨ । 


ਦੋਜ਼ਖੀ 117 


--ਕਿੱਸ ਚੱਕਰ ਵਿਚ 

--ਹੈਰਾਨੀ ਹੈ ਕਿ ਤੁਹਾਨੂੰ ਪਤਾ ਨਹੀਂ` । ਕੀ ਤੁਸੀ ਨਹੀ ਜ.ਣਦੇ ਕਿ ਦੋਵੇ” 
ਬਾਹਰ ਨਿਕਲਣ ਦਾ ਜੁਗਾੜ ਬਣਾ ਰਹੇ ਹਨ ? 

--ਬਾਹਰ ਮਤਲਬ ? 

--ਬਾਹਰ ਮਤਲਬ ਕਿਧਰੇ ਵੀ । ਮਿਡਿਲ ਈਸਟ, ਲੀਬੀਆ, ਅਫ਼ਰੀਕਾ ਕਿਧਰੋਂ 
ਵੀ ਜਿਥੇ ਨੌਕਰੀ ਮਿਲੋਂ, ਚੈਗੇ ਪੈਸੇ ਮਿਲਣ । ਸਈਅਦ ਮਹਿਮੂਦ ਦੀ ਤਾਂ ਮਜ਼ਬੂਰੀ ਹੈ । 
ਇਸ ਕਾਲਜ਼ ਦੀ ਮਾਸਟਰੀ ਵਿਚ ਉਹ ਉੱਜ ਹੀ ਕੋਗਾਲ ਹੈ । ਚਾਰ-ਚਾਰ ਧੀਆਂ ਸੀਨੇ 
ਤੇ ਬੈਠੀਆਂ ਹੋਈਆਂ ਹਨ ਅਤੇ ਪੁੱਤਰ ਪੋਲੀਓ ਦਾ ਸ਼ਿਕਾਰ ਹੈ,..ਹਸੀਨ ਭਾਈ ਦਾ 
ਇਹ ਹੈ ਕਿ ਉਹ ਚੰਗੀ ਜ਼ਿੰਦਗੀ ਚਾਹੁਦੇ ਹਨ... 

ਸੱਦੀਅਦ ਮਹਿਮੁਦ ਉਸ ਸਮੇ" ਭੋਪਾਲ ਵਿਚ ਸੀ ਅਤੇ ਉਸੇ ਕਾਲਜ ਵਿਚ 
ਅੰਗਰੇਜ਼ੀ ਪੜ੍ਹਾਂਦਾ ਸੀ । ਉਹ ਸਾਡਾ ਤਿੰਨਾਂ ਦਾ ਦੌਸਤ ਸੀ, ਪਰ ਕਿਸੇ ਦੇ ਹੱਥ ਨਹੀ” 
ਆਉਦਾ ਸੀ, ਕਿਉ'ਕਿ ਹਰ ਵਕਤ ਉਹ ਜਲਦੀ ਵਿਚ ਹੁੰਦਾ ਸੀ ਇਕ ਅਜਿਹੀ 
ਬੇਚੈਨੀ ਭਰੀ ਜਲਦੀ, ਜੌ ਉਸ ਨੂੰ ਕਿੱਧਰੇ ਦੇ ਪਲ ਤੋ" ਵੱਧ ਟਿਕਣ ਨਹੀ” ਦਿੰਦੀ ਸੀ । 
ਉਹ ਆਉ'ਦਾ ਤਾਂ ਬੈਠਦਾ ਨਹੀ ਸੀ । ਬੈਠਦਾ ਤਾਂ ਪਰ ਤੋਲਣ ਲੱਗਦਾ ਸੀ ਅਤੇ ਸੱਚ 
ਤਾਂ ਇਹ ਹੈ ਕਿ ਉਸ ਦੇ ਆਉ'ਦਿਆਂ ਹੀ ਇਹ ਡਰ ਲੱਗਾ ਰਹਿੰਦਾ ਸੀ ਕਿ ਉਹ 
ਕਿਸੇ ਵੀ ਪਲ ਚਲਾ ਜਾਏਗਾ । ਹਸੀਨ ਅਤੇ ਉਸ ਦੀ ਦੌਸਤੀ ਇਕ ਹੱਦ ਤੱਕ ਪੇਸ਼ੇ 
ਦੀ ਵਜ੍ਹਾ ਕਾਰਣ ਸੀ, ਪਰ ਮਿਜ਼ਾਜ ਦੇ ਲਿਹਾਜ਼ ਨਾਲ ਉਹ ਮੇਰੇ ਜ਼ਿਆਦਾ ਨੇੜੇ ਪੈਦਾ 
ਸ)। ਫਿਰ ਵੀ ਮੈਨੂੰ ਹੈਰਾਨੀ ਨਹੀ" ਹੋਈ, ਕਿਉਕਿ ਦੋਵੇ" ਇਕੋ ਉਦੇਸ਼ ਲਈ ਇਕੱਠ 
ਹੋਏ ਸਨ, ਭਾਵੇ' ਹੀ ਕਾਰਣ ਵੱਖ ਵੱਖ ਹੋਵੇ । 

ਕਿਉ, ਨੱਸ ਗਿਐ ? ਕਈ ਦਿਨਾਂ ਦੇ ਬਾਅਦ `ਜਦ ਹਸੀਨ ਪੱਕੜ ਵਿਚ 
ਆਇਆ ਤਾਂ ਮੈ ਉਸ ਨੂੰ ਘਰ ਜਾ ਕੇ ਮਿਲਿਆ। ਹਸੀਨ ਨੇ ਮੈਨੂੰ ਉਸੇ ਅੰਦਾਜ਼ ਵਿਚ 
ਦੇਖਿਆ, ਜਿਸ ਵਿਚ ਉਸ ਦੀਆਂ ਛੋਟੀਆਂ-ਛੋਟੀਆਂ ਅੱਖਾਂ ਗੌਲ ਹੋ ਕੇ ਨੁਕੀਲੀਆਂ ਹੋ 
ਜਾਂਦੀਆਂ ਸਨ ਅਤੇ ਗੁੱਸੇ ਭਰੀਆਂ ਲੱਗਦੀਆਂ ਸਨ । 

--ਕੌਣ ਨੱਸ ਰਿਹੈ ? 

--ਤੋਂ ਹੋਰ ਕੌਣ । 

--ਸੈ` ਨੱਸ ਨਹੀ" ਰਿਹਾ, ਜਾ ਰਿਹਾ ਹਾਂ । 

--ਇਕੋਂ ਗੱਲ ਹੈ ! 

---ਇਕੋ ਗੱਲ ਨਹੀ ਹੈ, ਉਸ ਨੇ ਜ਼ੋਰ ਦੇ ਕੇ ਕਿਹਾ--ਨੱਸਣ ਵਾਲੇ ਪਾਕਿਸਤਾਨ 
ਵਿਚ ਹਨ ਅਤੇ ਉਹ ਕਦੀ ਮੁੜ ਕੇ ਨਹੀ' ਆਉਣਗੇ । 

--ਤੋਂ ਕਿਹੜਾ ਮੁੜ ਕੇ ਆਉਣ ਵਾਲਾ ਹੈ” । 

--ਕਿਉਂ” ਮੈ ਕੀ ਕਾਲੋਂ ਅਤੇ ਹਬਸ਼ੀਆਂ ਵਿਚ ਮਰਨ ਜਾ ਰਿਹਾ ਹਾਂ ? 

--ਕੀ ਪਤਾ ? 

--ਤੇਰੋ ਜਿਹੇ ਦੋਸਤ ਇਹੀ ਦੁਆ ਕਰਨਗੇ । ਕਰੋਂ ,.. 

--ਮੈਦਾਨ ਤਾਂ ਛੱਡ ਹੀ ਰਿਹਾ ਹੈ' । 


118 ਸਮਕਾਲੀਨ ਹਿੰਦੀ ਕਹਾਣੀਆਂ 


--ਦੋ ਚਾਰ ਸਾਲ ਦੇ ਲਈ ਘਰੋਂ ਬਾਹਰ ਨਿਕਲਣਾ ਮੈਦਾਨ ਛੱਡਣਾ ਹੈ, ਨੱਸਣਾ 
ਹੈ ? ਉਸ ਨੇ ਬੌਖਲਾ ਕੇ ਕਿਹਾ--ਮੰ' ਆਪਣੇ ਅਤੇ ਆਪਣੇ ਬੱਚਿਆਂ ਢੇ ਭਵਿੱਖ ਦੇ 
ਬਾਰੇ ਵਿਚ ਕੁਝ ਨਾ ਸੌਚਾਂ ? ਇਥੇ ਪਿਆ ਸੜਦਾ ਰਵਾਂ ? ਆਪਣੇ ਆਸ-ਪਾਸ 
ਲੁੱਚਿਆਂ, ਲਫੌਗਿਆਂ, ਬਦਕਾਰਾਂ ਅਤੇ ਬਦਮਾਸ਼ਾਂ ਨੂੰ ਉੱਭਰਦਿਆਂ ਹੋਇਆਂ ਵੇਖਦਾ 
ਰਹਾਂ । ਰੌਜ਼ ਕੁੜ੍ਹਾਂ,..ਰੌਜ਼ ਖ਼ੂਨ ਸਾੜਾਂ 7 

--ਭਵਿੱਖ ਅਤੇ ਬੱਚੇ ਤਾਂ ਮੇਰੇ ਵੀ ਹਨ । ਮੈ" ਕਿਹਾ । 

--ਤੁੰ ਜੇ ਚਿੱਕੜ ਵਿਚ ਪਿਆ ਰਹਿਣਾ ਚਾਹੁਦਾ ਹੈ” ਤਾਂ ਕੋਈ ਕੀ ਕਰ ਸਕਦਾ 
ਹੈ, ਉਹ ਬੋਲਿਆ--ਨਾ ਤਾੰ ਤੂ ਉਪਰ ਉੱਠ ਸਕਦਾ ਹੈ' ਅਤੇ ਨਾ ਉੱਠਣਾ 
ਚਾਹੁੰਦਾ ਹੈ" । 

--ਪੈਸਿਆਂ ਦੇ ਪਿੱਛੇ ਦੌੜਨਾ ਉਪਰ ਉੱਠਣਾ ਹੈ ? 

--ਇਹ ਬੀਮਾਰਾਂ, ਨਿਕੇਮਿਆਂ ਅਤੇ ਬੁਜ਼ਦਿਲਾਂ ਦੀ ਫ਼ਿਲਾਸਫ਼ੀ ਹੈ, ਉੱਸ ਨੇ 
ਚੀਖ਼ ਕੇ ਕਿਹਾ--ਇਸ ਨੂੰ ਤੂੰ ਆਪਣੇ ਕੌਲ ਹੀ ਰੱਖ । 

ਅਤੇ ਉਹ ਤੇਜ਼ੀ ਨਾਲ ਚਲਾ ਗਿਆ । 

ਨਾਈਜੀਰੀਆ ਜਾਣ ਤੋ ਪਹਿਲਾਂ ਹਸੀਨ ਨਾਲ ਇਹ ਮੋਰੀ ਆਖਰੀ ਗੱਲਬਾਤ 
ਸੀ । ਘੱਟ ਤੋ ਘੱਟ ਇਸ ਸਿਲਸਿਲੇ ਵਿਚ । ਉਸ ਦੇ ਬਾਅਦ ਅਸੀ” ਮਿਲੋ ਜ਼ਰੂਰ 
ਪਰ ਹਰ ਮੁਲਾਕਾਤ ਸਰਸਰੀ ਸੀ ਅਤੇ ਸਾਡੀਆਂ ਗੱਲਾਂ ਦਾ ਕੋਈ ਮਤਲਬ ਨਹੀ” ਸੀ । 
ਉੱਜ ਵੀ ਤਦ ਤੱਕ ਅਸੀ" ਇਕ ਦੂਜੋ ਤੋਂ` ਕੱਟ ਚੁੱਕੇ ਸਾਂ । ਫਿਰ ਇਕ ਦਿਨ ਸੁਣਿਆ 
ਕਿ ਉਹ ਚਲਾ ਗਿਆ--ਮੰਨੂੰ ਬਿਨਾਂ ਮਿਲੋਂ ਅਤੇ ਮੈਨੂੰ ਕਿੱਧਰੇ ਡੂੰਘੀ ਚੋਟ ਕਰਦਾ 
ਹੋਇਆ । ਗਿਆ ਸੱਈਅਦ ਮਹਿਮੂਦ ਵੀ ਪਰ ਉਸ ਦਾ ਜਾਣਾ ਇਕ ਆਸ ਤੇ ਲਾਈ 
ਹੋਈ ਛਾਲ ਸੀ । ਉਹ ਪਤਨੀ ਢੇ ਬਚੇ ਖੁਚੇ ਜੇਵਰ ਅਤੇ ਬਜ਼ੁਰਗਾਂ ਦੀ ਜ਼ਮੀਨ ਵੇਚ ਕੇ 
ਸਉਦੀ ਅਰਬ ਗਿਆ ਸੀ, ਜਦ ਕਿ ਹਸੀਨ ਨੂੰ ਨਾਈਜੀਰੀਆ ਦੇ ਕਿਸੇ ਸਕੂਲ ਵਿਚ 
ਬਾਕਾਇਦਾ ਕਮ ਮਿਲਿਆ ਸੀ ਅਤੇ ਉਸ ਦੇ ਲਈ ਹਵਾਈ ਜਹਾਜ਼ ਦਾ ਟਿਕਟ 
ਆਇਆ ਸੀ।... 

--ਹੌਰ ਕੁਝ ਲਿਆਵਾਂ ? ਕਨੀਜ਼ ਮੈਨੂੰ ਕਹਿ ਰਹੀ ਸੀ--ਮੇਰੇ ਸਾਹਮਣੇ ਖਲੋਤੀ 
ਅਤੇ ਪਲੋਟ ਵੱਲ ਵੱਧਦੀ ਹੋਈ । ਮੰ ਜਿਵੇ“ ਚੰੱਕਿਆ । 

--ਹੌਰ ਕੀ ? 

--ਕੱਬਾਬ ਜਾਂ ਇਕ ਅੱਧ ਰੋਟੀ । 

--ਬਸ, ਬਸ, ਗੋ ਕਿਹਾ=--ਪਹਿਲਾਂ ਹੀ ਬਹੁਤ ਹੋ ਚੁੱਕਿਆ । ਕਾਇਦੇ ਨਾਲ 
ਮੈਨੂੰ ਖਾਣਾ ਵੀ ਨਹੀ` ਚਾਹੀਦਾ ਸੀ । ਦੁਪਹਿਰ ਦਾ ਖਾਣਾ ਆਮ ਤੌਰ ਤੇ ਮੋ" ਟਾਲਣ 
ਦੀ ਕੋਸ਼ਿਸ਼ ਕਰਦਾ ਹਾਂ । ਖਾਸ ਕਰਕੇ ਬਾਹਰ । ਡਾਕਟਰ ਕਹਿੰਦੇ ਹਨ ਕਿ ਇਸ ਨੂੰ 
ਨਿਯਮ ਬਣਾ ਲਓ... ਰੂ ਰ 

--ਅੱਤੇ ਤੂ ਮੰਨ ਲਿਆਂ ? ਜਮੀਲ ਨੇ ਮੁਸਕਰਾ ਕੇ ਟੌਕਿਆ ਅਤੇ ਮੈ ਹੱਸਣ 
ਲੱਗਾ । ਜਮੀਲ ਜਾਣਦਾ ਸੀ ਕਿ ਦਿੱਲੀ ਦੇ ਇਹ ਤਿੰਨ-ਚਾਰ ਵਰ੍ਹੇ ਮੈ ਡਾਕਟਰਾਂ ਦੇ 
ਪਿੱਛੋ ਕਿੰਨੀਆਂ ਅੱਡੀਆਂ ਰਗੜੀਆਂ ਹਨ । ਅਜੋ ਦਿੱਲੀ ਵਿਚ ਖੈਰ ਵੀ ਨਹੀ" ਜੈਮੇ 


ਦੋਜ਼ਖ਼ੀ 119 


ਸਨ ਕਿ ਪਤਾ ਲੱਗਾ ਕਿ ਮੈ" ਇਕ ਘਾਤਕ ਬੀਮਾਰੀ ਦੀ ਮਾਰ ਵਿਚ ਹਾਂ। ਕੀ ਕਰਦਾ ? 
ਨਫ਼ਰਤ ਜਾਂ ਉਨ੍ਹਾਂ ਦੇ ਵਿਰੁੱਧ ਆਪਣੇ ਬੜਬੋਲੋਪਨ ਨੇ ਮੋਰੀ ਕੋਈ ਮਦਦ ਨਹੀ” ਕੀਤੀ 
ਅਤੇ ਮੈ" ਹਸਪਤਾਲ ਪਹੈਚ ਕੇ ਇਕ ਫਾਈਲ ਬਣ ਗਿਆ ਸਾਂ--ਕੇਸ ਨੰ: ਸੀ-535 । 
ਉਹ ਦਜ਼ਖ਼ ਦੇ ਦਿਨ ਸਨ । 

ਪਲੋਟ ਚੁੱਕ ਕੇ ਕਨੀਜ਼ ਗਈ ਨਹੀ । ਖਲੋਤੀ ਰਹੀ ਫਿਰ ਦੋ ਪਲ ਘੂਰ ਕੇਂ 
ਪੁੱਛਿਆ--ਮਜੇ ਪਿੱਛਲੇ ਦਿਨੀ" ਤੇਰਾ ਕੀ ਸੱਚਮੁੱਚ ਹਾਰਟ ਵਾਰਟ ਦਾ ਕੁਝ ... 

ਮੈ ਚੌਕ ਕੇ ਵੇਖਿਆ । ਹਾਂ, ਚੋਟ ਲੱਗੀ ਸੀ । ਕੀ ਕਨੀਜ਼ ਨੂੰ ਖ਼ਬਰ ਵੀ ਨਹਂ/ 
ਸੀ । ਮੈ` ਤਾਂ ਸਮਝ ਰਿਹਾ ਸਾਂ ਕਿ ਇਸ ਘਰ ਵਿਚ ਕਦੀ ਮੌਰੇ ਲਈ ਨੀਮ-ਮਾਤਮ ਦ' 
ਮਾਹੌਲ ਬਣਿਆ ਹੋਵੇਗਾ ਅਤੇ ਜਦੋ ਪਹੁਚਾਂਗਾ ਤਾਂ ਮੈਨੂੰ ਇਸ ਤਰ੍ਹਾਂ ਲਿਆ ਜਾਏਗਾ 
ਜਿਵੇ` ਲੱਗਭਗ ਗੁਆਚਾ ਹੋਇਆ ਆਦਮੀ ਅਚਾਨਕ ਮਿਲ ਗਿਆ ਹੋਵੇ । 

--ਇਸ ਦੀ ਬੁਰੀ ਹਾਲਤ ਹੋ ਗਈ ਸੀ, ਜਮੀਲ ਕਨਾੀਜ਼ ਨੂੰ ਕਹਿਣ ਲੱਗਾ-- 
ਮੈਸਿਵ ਹਾਰਟ-ਅਟੈਕ ਸੀ । ਕੋਈ ਪੰਜਾਹ ਘੰਟੇ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝਦਾ 
ਰਿਹਾ ਉਹ ਤਾਂ ਦਿੱਲੀ ਜਿਹੀ ਜਗ੍ਹਾ ਸੀ, ਪੋਸ-ਮੇਕਰ ਲਗਾ ਕੇ ਬਚਾਅ ਲਿਆ, ਨਹੀ 
ਤਾਂ ਖ਼ੁਦਾ ਜਾਣੇ ਕੀ ਹੁਦਾ । 

ਕਨੀਜ ਦਾ ਚਿਹਰਾ ਡਰ ਨਾਲ ਇਕ ਪਲ ਦੇ ਲਈ ਸਫ਼ੋਦ ਹੋ ਗਿਆ। ਉਸ ਦੇ 
ਬਹਿਨੋਈ (ਜੀਜਾ) ਇਸੇ ਨਾਲ ਗਏ ਸੀ, ਭੌਣ ਇਸੇ ਨਾਲ, ਸਹੁਰਾ ਇਸੇ ਨਾਲ ਅਤੇ 
ਹੁਣ ਜੇਠ ਵੀ, ਜੇਠ ਅਰਥਾਤ ਹਸੀਨ ਭਾਈ । ਜਾਣ ਤੱ ਪਹਿਲਾਂ ਉਹ ਸੋਭਲਦੀ 
ਹੱਈ ਬੋਲੀ... 

-=ਅਤੇ ਸਿਗਰਟ ਪੀਣਾ ਹੀ ਨਹੀ` ਛੱਡਣਾ, ਅੱਛਾ । 

ਥੋੜ੍ਹੀ ਦੇਰ ਦੇ ਬਾਅਦ ਤਿਪਾਹੀ ਦੇ ਸਾਹਮਣੇ ਚਾਹ ਦੀ ਟਰੇਅ ਆ ਗਈ । ਸਟੂਲ 
ਖਿੱਚ ਕੇ ਕਨੀਜ਼ ਮੌਰੇ ਸਾਹਮਣੇ ਬੈਠ ਗਈ ਅਤੇ ਚਾਹ ਬਣਾਉਣ ਲੱਗੀ । ਅੰਦਰ ਦੇ 
ਕਮਰੇ ਵਿਚ ਬਾਜੀ ਸੀ ਪਰ ਉਨ੍ਹਾਂ ਦੇ ਉਥੇ ਹੋਣ ਦਾ ਆਭਾਸ ਇਥੋਂ` ਮੁਸ਼ਕਲ ਸੀ । 
ਪਹਿਲੇ ਤਾਂ ਖ਼ੈਰ, ਉਹ ਨਮਾਜ਼ ਪੜ੍ਹ ਰਹੀ ਸੀ ਪਰ ਇੰਨੀ ਦੇਰ ਵਿਚ ਨਾ ਤਾਂ ਉਹ 
ਬਾਹਰ ਆਈ ਸੀ ਅਤੇ ਨਾ ਮੇਰੇ ਵਿਚ ਇੰਨੀ ਹਿੰਮਤ ਸੀ ਕਿ ਉੱਠ ਕੇ ਮੈ ਹੀ ਉਨ੍ਹਾਂ 
ਨਾਲ਼ ਮਿਲ ਲਵਾਂ । ਮੈ ਫਿਰ ਤੋਂ" ਦੀਵਾਰਾਂ ਨੂੰ ਵੇਖਣ ਲੱਗਾ, ਜਿਨ੍ਹਾਂ ਤੇ ਕਨੀਜ਼ ਦੀਆਂ 
ਪੇਟਿੰਗਜ ਲਟਕੀਆਂ ਹੋਈਆਂ ਸਨ । ਵਰ੍ਹਿਆਂ ਤੱ ਉਨ੍ਹਾਂ ਹੀ ਥਾਵਾਂ ਤੇ ਅਤੇ ਉੱਜ 
ਹੀ । ਪਰ ਜਿਵੇ` ਪਹਿਲੀ ਵਾਰ ਧਿਆਨ ਆਇਆ ਕਿ ਉਹ ਤੁਗਰਾ ਦੇ ਆਸ-ਪਾਸ 
ਹਨ । ਇਕ ਤੁਗਰਾ ਸੀ ਅੱਲ੍ਹਾ । ਦੂਸਰਾ ਸੀ ਮੁਹਮਦ । ਉਸ ਦਰਵਾਜ਼ੇ ਦੇ ਉਪਰ ਜੋ 
ਘਰ ਦੇ ਅੰਦਰ ਖੁਲ੍ਹਦਾ ਸੀ, ਕੁਰਾਨ ਦੀ ਇਕ ਆਇਤ ਸੀ--'ਇਨੱਲਾਹੇ ਮੁਅੱਸਾ 
ਬੇਹੀਨ' ਅਰਥਾਤ ਸਬਰ ਕਰਨ ਵਾਲਿਆਂ ਦੇ ਨਾਲ ਖ਼ੁਢਾ ਹੈ । 

ਕੀ ਮੈ ਸਬਰ ਕੀਤਾ ਸੀ ? ਚਾਹ ਦਾ ਆਖਰੀ ਘੁਟ ਲੌ'ਦਿਆਂ ਹੋਇਆਂ ਮੈ 
ਸੋਚਿਆ ਕਿਉ ਮੈ" ਉਨ੍ਹਾਂ ਮਿੱਤਰਾਂ ਨੂੰ ਮਾਫ਼ ਨਹੀ” ਕੀਤਾ ਸੀ ਜੋ ਹਸਪਤਾਲ ਵਿਚ ਮੈਨੂੰ 
ਵੇਖਣ ਜਾਂ ਮਿਲਣ ਨਹੀ ਆਏ ਸਨ ਅਤੇ ਕਿਉ” ਮੈਂ ਉਨ੍ਹਾਂ ਦੁਸ਼ਮਣਾਂ ਲਈ ਵੀ 
ਨਰਮ ਹੋ ਗਿਆ ਸਾਂ ਜੋ ਮੇਰੇ ਪਲੰਘ ਦੇ ਕੌਲ ਆ ਕੇ ਖੜ ਹੋ ਗਏ ਸਨ? 


120 ਸਮਕਾਲੀਨ ਹਿੰਦੀ ਕਹਾਣੀਆਂ 


--ਯਾਂ ਅੱਲ੍ਹਾ ! ਉਸੇ ਸਮੋ ਅੰਦਰੋ' ਬਾਜੀ ਦੀ ਗੁਹਾਰਦੀ ਹੋਈ ਆਵਾਜ਼ ਆਈ... 

ਰਜਾ ਬੇ ਰੱਬੀ,,., 

ਕਨੀਜ਼ ਨੇ ਭਾਂਡਿਆਂ ਨੂੰ ਲੌੜ ਤੋ ਵੱਧ ਆਵਾਜ਼ ਕਰਦਿਆਂ ਹੋਇਆਂ ਸਮੇਟਿਆਂ 
ਅਤੇ ਟਰੇਅ ਵਿਚ ਰੱਖਣ ਲੱਗੀ--ਇਕ ਢੇ ਬਾਅਦ ਇੱਕ । ਫਿਰ ਉੱਠ ਕੇ ਅੰਦਰ 
ਚਲੀ ਗਈ । 

--ਬਾਜੀ ਨੂੰ ਕਿਵੇਂ ਸੈਭਾਲਿਆ ਸੀ ? ਕੁਝ ਪਲਾਂ ਦੀ ਚੁੱਪੀ ਦੇ ਬਾਅਦ ਮੈ” 
ਪੁੱਛਿਆ । 

--ਸਾਰੇ ਆਪਣੇ ਆਪ ਸੈਭਲ ਜਾਂਦੇ ਹਨ, ਉਹ ਬੋਲਿਆ--ਜਿਸ ਵਕਤ ਹਸੀਨ 
ਭਾਈ ਦੀ ਖ਼ਬਰ ਨਾਈਜੀਰੀਆ ਤੋ` ਮਿਲੀ ਸੀ, ਬਾਜੀ ਸਖ਼ਤ ਬੀਮਾਰ ਸੀ । ਜਾਪਦਾ 
ਸੀ ਬਚੇਗੀ ਨਹੀ । ਮੋਰੀ ਸਮਝ ਵਿਚ ਨਹੀ` ਆ ਰਿਹਾ ਸੀਕਿ ਮੈਂਕੀ ਕਰਾਂ। 
ਡਾਕਟਰ ਤੋਂ” ਪੁੱਛਿਆ ਤਾਂ ਕਹਿਣ ਲੱਗਾ, ਪਤਾ ਨਹੀ“ ਅਜਿਹੀ ਹਾਲਤ ਵਿਚ ਇਹ 
ਸਦਮਾ ਬਰਦਾਸ਼ਤ ਵੀ ਕਰ ਸਕਦੀ ਹੈ ਜਾਂ ਨਹੀ" ਪਰ ਉਨ੍ਹਾਂ ਨੂੰ ਨਾ ਦੱਸਣਾ ਵੀ ਤਾਂ 
ਜ਼ਿਆਦਤੀ ਹੋਵੇਗੀ । ਆਖਰ ਕਦੋ" ਤੱਕ ਛੁੱਪਾਓਂਗੇ ? ਮੌ` ਦੋ ਦਿਨਾਂ ਤੱਕ ਸਾਰਿਆਂ 
ਨਾਲ ਲੜਦਾ ਰਿਹਾ, ਕਿ ਉਨ੍ਹਾਂ ਨੂੰ ਨਾ ਦੱਸਿਆ ਜਾਏ । ਤ੍ਰੰ ਤਾਂ ਜਾਣਦਾ ਹੈ ਉਹ 
ਹਸੀਨ ਭਾਈ ਨੂੰ ਬਹੁਤ ਚਾਹੁੰਦੀ ਸੀ । ਮੋਰਾ ਕਹਿਣਾ ਸੀ ਕਿ ਕੀ ਇਹ ਸੰਭਵ ਨਹੀ' 
ਕਿ ਉਨ੍ਹਾਂ ਨੂੰ ਕਦੀ ਪਤਾ ਨਾ ਲੱਗੇ । ਝੂਠੀਆਂ ਚਿੱਠੀਆਂ ਮੰਗਵਾਈਆਂ ਜਾ ਸਕਦੀਆਂ 
ਹਨ ਜਾਂ ਅਜਿਹਾ ਹੀ ਕੁਝ । ਵੱਧ ਤੋ" ਵੱਧ ਉਨ੍ਹਾਂ ਨੂੰ ਇੰਨੀ ਹੀ ਚੋਟ ਤਾਂ ਲੱਗਦੀ ਨਾ 
ਕਿ ਲੜਕੇ ਨੇ ਅੱਖਾਂ ਫੋਰ ਲਈਆਂ ਅਤੇ ਨਾਲਾਇਕ ਨਿਕਲਿਆ...ਪਰ ਆਖਰ 
ਮੰਨੂੰ ਹੀ ਹਾਰਨਾ ਪਿਆ । ਫਿਰ ਉਨ੍ਹਾਂ ਨੂੰ ਦੱਸਿਆ ਗਿਆ ਅਤੇ ਹੁਣ ਸਭ ਕੁਝ ਤੇਰੇ 
ਸਾਹਮਣੇ ਹੈ... 

ਮੈ" ਪੁੱਛ ਤਾਂ ਲਿਆ ਪਰ ਪੁੱਛਣ ਦੇ ਨਾਲ ਹੀ ਮੈਨੂੰ ਆਪਣੇ ਸਵਾਲ ਦੇ ਬੇਤੁਕੇਪਨ 
ਦਾ ਧਿਆਨ ਆਦਿਆ । ਇਹ ਉਹੀ ਸੁਆਲ ਸੀ ਜੋ ਹਰ ਮਿਲਣ ਵਾਲਾ ਮੇਰੇ ਕਲ” 
ਵੀ ਪੁੱਛਦਾ ਸੀ ਅਤੇ ਮੈਨੂੰ ਝੁਝਲਾਹਟ ਹੁੰਦੀ ਸੀ । ਮੈ” ਕਹਿਣ ਲੱਗਾ--ਮੋਰਾ ਮਤਲਬ 
ਹੈ ਕਿ ਇਸ ਤੋਂ ਪਹਿਲਾਂ ਕੁਝ... 

--ਨਹੀ ਅਜੇ ਕੁਝ ਨਹੀ` । ਦੋ ਇਕ ਦਿਨ ਪਹਿਲਾਂ ਆਪਣੀ ਤਬੀਅਤ ਦੇ ਠੀਕ 
ਨਾ ਹੋਣ ਦੀ ਸ਼ਿਕਾਇਤ ਜ਼ਰੂਰ ਕਰ ਰਹੇ ਸਨ । ਉਸ ਦਿਨ ਉਹ ਰੋਜ਼ ਦੀ ਤਰ੍ਹਾਂ ਕੌਮ 
ਤੇ ਗਏ ਸਨ । ਭਾਬੀ ਨੂੰ ਕਹਿ ਰਖਿਆ ਸੀ ਕਿ ਸ਼ਾਮ ਨੂੰ ਡਾਕਟਰ ਕੌਲ 
ਜਾਣਗੇ । ਸ਼ਾਮ ਨੂੰ ਉਹ ਤਿਆਰ ਵੀ ਹੋ ਗਏ ਸਨ ਪਰ ਉਸੇ ਵਕਤ ਉਨਾਂ ਦਾ ਇਕ 
ਪਾਕਿਸਤਾਨੀ ਦੋਸਤ ਆ ਗਿਆ । ਇਕ ਵੀਡੀਓ ਕੌਸੇਟ ਦੇ ਵਾਸਤੇ ਉਹ ਟੀ. ਵੀ. 
ਵੇਖਣ ਲੱਗੇ । ਸ਼ਾਇਦ ਤੂੰ ਨਹੀ" ਜਾਣਦਾ ਕਿ ਇੱਧਰ ਉਨ੍ਹਾਂ ਨੇ ਹਿੰਦੀ ਫਿਲਮਾਂ ਦੇ 
ਕੌਸੋਟਸ ਅਤੇ ਹਿੰਦੁਸਤਾਨੀ ਸੰਗੀਤ ਦੇ ਔਲ. ਪੀਜ਼ ਦਾ ਕਿੰਨਾ ਵੱਡਾ ਜ਼ਖੀਰਾ ਬਣਾ 
ਰਖਿਆ ਸੀ । 

ਹਾਂ, ਮੈ ਨਹੀ ਜਾਣਦਾ ਸਾਂ । ਸੱਤ ਸਾਲ ਪਹਿਲਾਂ ਜਦੋਂ ਹਸੀਨ ਇਥੇ ਸੀ ਤਾਂ 
ਉਹ ਹਿੰਦੀ ਫ਼ਿਲਮਾਂ ਨੂੰ ਨਫ਼ਰਤ ਕਰਦਾ ਸੀ ਅਤੇ ਉਸ ਨੂੰ ਹਿੰਦੁਸਤਾਨੀ ਸੰਗੀਤ ਨਾਲ 


ਦੋਜ਼ਖੀ 121 


ਆਪਣੇ ਪਾਕਿਸਤਾਨੀ ਦੋਸਤ ਨੂੰ ਡਰਾਇੰਗ ਰੂਮ ਵਿਚ ਛੱਡ ਕੇ ਅੰਦਰ ਇਕ 
ਕੈਸੇਟ ਲੈਣ ਗਏ ਸਨ ਪਰ ਕੈਸੇਟ ਵੇਖਦਿਆਂ-ਵੇਖਦਿਆਂ ਉਨ੍ਹਾਂ ਨੂੰ ਬੇਚੈਨੀ ਹੋਈ ਅਤੇ 
ਉਹ ਲੇਟ ਗਏ । ਬਸ, ਮੁਸ਼ਕਲ ਨਾਲ ਦੇ ਮਿੰਟ ਹੈ ਲੱਗੇ ਹੋਣਗੇ,..ਮੈੱ' ਸਮਝ ਰਿਹਾ 
ਸਾਂ ਕਿ ਉਨ੍ਹਾਂ ਦਾ ਕਫ਼ਨ ਦਫ਼ਨ ਉਥੇ ਹੀ ਹੋਂ ਚੁੱਕਾ ਹੋਵੇਗਾ । ਅਸੀਂ' ਲੌਕੀ' ਰੋ ਧੌ ਕੇ 
ਚੁੱਪ ਵੀ ਹੋ ਚੁੱਕੇ ਸਾਂ। ਕੋਈ ਦਸ-ਬਾਰਾਂ ਦਿਨਾਂ ਦੇ ਬਾਅਦ ਜਦੋ ਭਾਬੀ ਅਤੇ 
ਬੱਚਿਆਂ ਨੂੰ ਲੈਣ ਮੈ ਬੈਬਈ ਪਹੁਚਿਆ ਤਾਂ ਸੰਨੂੰ ਗੁਮਾਨ ਵੀ ਨਹੀ ਸੀ ਕਿ ਉਹ 
ਨਾਈਜੀਰੀਆ ਤੋ ਹਸੀਨ ਭਾਈ ਦਾ ਤਾਬੂਤ ਲੰ ਕੇ ਆਈ ਹੈ । ਵਿਰ ਸਾਰਿਆਂ ਦੇ 
ਜ਼ਖ਼ਮ ਖੁਲ੍ਹ, ਫਿਰ ਇਕ ਵਾਰ ਨਵੇਂ ਸਿਰੇ ਤੋਂ ਮਾਤਮ ਹੋਇਆ... 

--ਅਤੇ ਨਸੀਬਾਂ ਦੀ ਸੋਗਦਿਲੀ ਤਾਂ ਦੇਖੇ, ਥੋੜ੍ਹੀ ਦੇਰ ਠਹਿਰ ਕੇ ਜਮੀਲ ਆਖਣ 
ਲੱਗਾ--ਇਸ ਨੇ ਤਾਂ ਹੋਣਾ ਸੀ, ਜਦ” ਉਹ ਮੁੜਨ ਵਾਲੇ ਹੀ ਸਨ । ਅਜੇ ਛੇ ਮਹੀਨੇ 
ਪਹਿਲਾਂ ਜਦੋ ਉਹ ਇਥੋ ਆਏ ਸਨ ਤਾਂ ਕਹਿਣ ਲੱਗੇ ਬਸ ਕੁਝ ਦਿਨਾਂ ਦੀ ਗੱਲ ਹੋਰ 
ਹੈ, ਇਸ ਕਾਨਟਰੈਕਟ ਦੇ ਖਤਮ ਹੋਣ ਦੇ ਬਾਅਦ ਮੈ ਹਿੰਦੁਸਤਾਨ ਮੁੜ ਆਵਾਂਗਾ । 
ਕਹਿਣ ਲੱਗੇ ਹੁਣ ਹੌਰ ਉਥੇ ਨਹੀ” ਰਿਹਾ ਜਾਂਦਾ । ਕੂਝ ਵੀ ਆਖੋ, ਆਪਣਾ ਦੇਸ਼ 
ਫਿਰ ਵੀ ਆਪਣਾ ਦੇਸ਼ ਹੈ,..। ਉਨ੍ਹਾਂ ਨੇ ਇਥੇ ਸਿਮਲਾ ਹਿਲਸ ਵਿਚ ਆਪਣੀ ਪਸੰਦ 
ਦਾ ਇਕ ਸ਼ਾਨਦਾਰ ਮਕਾਨ ਬਣਵਾ ਲਿਆ ਸੀ । ਮੁੜਨ ਦੇ ਬਾਅਦ ਉਹ ਇਥੇ ਕੀ 
ਕਰਨਗੇ ਇਹ ਫ਼ੈਸਲਾ ਹੋ ਚੁੱਕਾ ਸੀ ਅਤੇ ਉਹ ਬਹੁਤ ਖੁਸ਼ ਸਨ । ਉਸ ਸਸਮੇ' ਉਨ੍ਹਾਂ ਨੇ 
ਕਦੀ ਨਹੀ ਸੋਚਿਆ ਹੋਵੇਗਾ ਕਿ ਜਿਸ ਘਰ ਦੀ ਇਕ-ਇਕ ਇੱਟ ਉਨ੍ਹਾਂ ਨੇ ਇੰਨੇ 
ਪਿਆਰ ਨਾਲ ਰਖਵਾਈ ਸੀ ਉਸ ਵਿਚ ਉਹ ਕਦੀ ਨਹੀ ਰਹਿ ਸਕਣਗੇ । ਪਿਛਲੀ 
ਵਾਰ ਇਕ ਅਜੀਬ ਗੱਲ ਹੋਈ ਸੀ । ਜਦ ਮੈ ਉਨ੍ਹਾਂ ਨੂੰ ਏਅਰਪੋਰਟ ਛੱਡਣ ਗਿਆ ਸਾਂ 
ਤਾਂ ਜ਼ਿੰਦਗੀ ਵਿਚ ਪਹਿਲੀ ਵਾਰ ਇਕ ਹੂਕ ਜਿਹੀ ਉੱਠੀ ਸੀ । ਅਚਾਨਕ ਦਿਲ ਵਿਚ 
ਆਇਆ ਕਿ ਉਨ੍ਹਾਂ ਨੂੰ ਬਹੁਤ ਜ਼ੌਰ ਨਾਲ ਘੁੱਟ ਲਵਾਂ ਇਕਦਮ ਕਲੌਜੇ ਨਾਲ ਲਾ ਕੇ, 
ਪਰ ਫਿਰ ਲੱਗਾ ਕਿ ਇਹ ਕੌਰੀ ਜਜ਼ਬਾਤੀ ਗੱਲ ਹੋਵੇਗੀ । ਹਸੀਨ ਭਾਈ ਕਿਹੜਾ 
ਹਮੇਸ਼ਾਂ ਵਾਸਤੇ ਜਾ ਰਹੇ ਹਨ ਅਤੇ ਆਪਣੇ ਆਪ ਨੂੰ ਰੋਕ ਕੇ ਮੈ' ਉਹ ਮੌਕਾ ਸਦਾ ਦੇ 
ਲਈ ਗ੍ ਆ ਦਿੱਤਾ । ਹੁਣ ਉਹੀ ਤਕਲੀਫ਼ ਇੰਨੀ ਵੱਡੀ ਕਸਕ ਬਣ ਗਈ ਹੈ ਕਿ ਹਰ 
ਵਕਤ ਮੰਨੂੰ ਤੇਗ ਕਰਦੀ ਰਹਿੰਦੀ ਹੈ । ਕੀ ਤੂ ਕਦੀ ਸੋਚਿਆ ਹੈ ਕਿ ਅਸੀ ਆਮ 
ਕਰਕੇ ਕਿਸੇ ਜੌਮ, ਕਿਸੇ ਬੌਧਿਕ ਗੋਢ ਜਾਂ ਅਨਜਾਣ ਜਿਹੀ ਜ਼ਿੱਦ ਦੇ ਕਾਰਣ ਅਜਿਹੇ 
ਮੌਕਿਆਂ ਨੂੰ ਗੁਆਂਦੇ ਰਹਿੰਦੇ ਹਾਂ, ਜਿਨ੍ਹਾਂ ਵਿਚ ਆਮ ਤੌਰ ਤੇ ਉਹ ਆਦਮੀ ਛੁਪਿਆ 
ਹੁੰਦਾ ਹੈ । ਅਸੀਂ ਉਨ੍ਹਾਂ ਨੂੰ ਅੱਗੇ ਦੇ ਲਈ ਮੁਲਤਵੀ ਕਰ ਦਿੰਦੇ ਹਾਂ--ਬਿਨਾਂ ਇਹ 
ਜਾਣੇ ਕਿ ਉਹ ਸਾਂਡੀ ਜ਼ਿੰਦਗੀ ਵਿਚ ਕਦੀ ਨਹੀ ਆਉਣਗੇ ,.. 

ਕਨੀਜ਼ ਨੇ ਪਾਨ ਦੀ ਤਸ਼ਤਰੀ ਮੇਰੇ ਵੱਲ ਵਧਾ ਦਿੱਤੀ । ਉਹ ਕਦੋ" ਪਾਨਦਾਨ ਲੋ 
ਕੇ ਆ ਬੈਠ] ਸੀ, ਮੈਨੂੰ ਪਤਾ ਨਹੀ` ਸੀ । ਮੈ ਚੁੱਪਚਾਪ ਪਾਨ ਲੈ ਲਿਆ । 

' ਸੇ' ਜਾਣਦਾ ਸਾਂ ਕਿ ਜਮੀਲ ਨੇ ਮੈਨੂੰ ਬਹੁਤ ਡੂੰਘਾਈ ਤੋਂ ਛੋਹ ਲਿਆ ਹੈ । ਪਰ 
ਕੀ ਉਹ ਕੇਵਲ ਛੋਹਣਾ ਸੀ, ਆਪਣੀ ਪੱਕੜ ਵਿਚ ਲੈ ਕੇ ਨਿਚੌੜਨਾ ਨਹੀ” ? ਮੈ 
ਸਾਹਮਣੇ ਦੀ ਦੀਵਾਰ ਵੱਲ ਵੇਖਣ ਲੱਗਾ ਜਿਸ ਤੇ ਤ੍ਰਗਰਾ ਲੱਗਾ ਹੋਇਆ ਸੀ-- 


122 ਸਮਕਾਲੀਨ ਹਿੰਦੀ ਕਹਾਣੀਆਂ 


ੱਲ੍ਹਾ, ਅੱਲ੍ਹਾ, ਅੱਲ੍ਹਾ । 

ਫਿਰ ਤਸਵੀਰਾਂ ਆਈਆਂ, ਹਸੀਨ ਦੀਆਂ । ਹਸੀਨ ਭਾਈ ਆਪਣੇ ਡਰਾਇੰਗ ਰੂਮ 
ਵਿਚ ਟੀ. ਵੀ. ਵੇਖਦੇ ਹੋਏ । ਹਸੀਨ ਭਾਈ ਆਪਣੇ ਬਾਗ਼ ਵਿਚ ਤਿੰਨਾਂ ਛੋਟੇ ਬੱ ਚਿਆਂ 
ਨਾਲ । ਹਸੀਨ ਭਾਈ ਆਪਣੀ ਗੱਡੀ ਵਿਚ ਸਟੀਅਰਿੰਗ ਦੇ ਸਾਹਮਣੇ ਜਦ ਕਿ ਭਾਬੀ 
ਕਾਰ ਦਾ ਦਰਵਾਜ਼ਾ ਪੱਕੜ ਕੇ ਖਲੋਤੀ ਹੈ । ਮੈਂ ਉਹ ਤਸਵੀਰ ਚੁੱਕ ਲਈ ਜੋ ਇੱਧਰ 
ਹਾਲ ਦੀ ਸੀ--ਸ਼ਾਇਦ ਇਥੋ” ਦੀ । ਉਸ ਵਿਚ ਸਿਰਫ਼ ਹਸੀਨ ਸੀ, ਸਿਰਫ਼ ਉਸ ਦਾ 
ਹੱਸਦਾ ਹੋਇਆ ਚਿਹਰਾ । ਤਸਵੀਰ ਵਿਚ ਉਹ ਬਹੁਤ ਤੇਜ਼ੀ ਨਾਲ ਬੁੱਢਾ ਹੁਦਾ ਲੱਗਾ 
ਅਤੇ ਇਹ ਵੇਖ ਕੇ ਹੈਂਰਾਨੀ ਹੋਈ ਕਿ ਉਸ ਦੇ ਚਿਹਰੇ ਤੇ ਖੁਸ਼ਹਾਲੀ ਦੀ ਕੋਈ ਛਾਪ 
ਨਹੀ` ਸੀ । ਉਲਟੇ ਉਹ ਇਕ ਦਰੱਖ਼ਤ ਵਾਂਗ ਸੁੱਕ ਰਿਹਾ ਸੀ । ਉਹ ਪਹਿਲਾਂ ਤੋ` ਕਿਤੇ 
ਵੱਧ ਗੈਜਾ ਹੋ ਗਿਆ ਸੀ ਅਤੇ ਉਸ ਦੀ ਦਾੜ੍ਹੀ ਵਧੀ ਹੋਈ ਸੀ । 

--ਇਹ ਤਾਂ ਇਥੇ ਦੀ ਲੱਗਦੀ ਹੈ ? ਮੈ' ਕਿਹਾ । 

-ਹਾਂ, ਉਹ ਇਸੇ ਥਾਂ ਤੇ ਲੋਟੇ ਸਨ ਅਤੇ ਮੈ ਤਸਵੀਰ ਲੈ ਲਈ ਸੀ । ਹੁਣੇ 
ਪਿਛਲੀ ਵਾਰ । ਰ 

--ਇਸ ਵਿਚ ਹਜ਼ਾਮਤ ਕਿਉ” ਵੱਧੀ ਹੋਈ ਹੈ ? 

--ਇੱਧਰ ਉਨ੍ਹਾਂ ਨੇ ਦਾੜ੍ਹੀ ਰੱਖ ਲਈ ਸੀ । ਤੂ ਉਨ੍ਹਾਂ ਨਾਲ ਕਦੋ' 
ਮਿਲਿਆਂ ਸੈ ? 

-ਤਿੰਨ ਚਾਰ ਸਾਲ ਪਹਿਲਾਂ, ਇਥੇ ਹੀ । ਉਂਸ ਵਾਰ ਮੈ ਦਿੱਲੀ ਤੋਂ ਆਇਆ 
ਸਾਂ ਤਾਂ ਇਤਫ਼ਾਕ ਨਾਲ ਉਹ ਇਥੇ ਹੀ ਸੀ । ਵਿਚਕਾਰ ਇਕ-ਅੱਧ ਵਾਰ ਉਹ ਆਪਣੇ 
ਵੀਜ਼ੇ ਆਦਿ ਦੇ ਸੋਬੋਧ ਵਿਚ ਦਿੱਲੀ ਆਇਆ ਤਾਂ ਉਸ ਨੇ ਖ਼ਬਰ ਭੇਜੀ ਸੀ ਅਤੇ ਮੋਰੇ 
ਘਰ ਵੀ ਪੁੱਜਾ ਸੀ, ਪਰ ਮੈ" ਪਤਾ ਨਹੀ” ਕਿੱਥੇ ਉਲਝਿਆ ਹੋਇਆ ਸਾਂ ਕਿ ਵਕਤ 
ਸਿਰ ਨਹੀ” ਪਹੁੰਚ ਸਕਿਆ ਅਤੇ ਉਹ ਬਿਨਾਂ ਮਿਲੋ ਚਲਾ ਗਿਆ । 

ਮੈ ਜਮੀਲ ਨਾਲ ਸਾਫ਼ ਝੂਠ ਬੋਲ ਰਿਹਾ ਸਾਂ । ਸੱਚ ਤਾਂ ਇਹ ਹੈ ਕਿ ਮੈ“ ਹਸੀਨ 
ਨਾਲ ਮਿਲਣਾ ਨਹੀ” ਚਾਹੁੰਦਾ ਸਾਂ ਅਤੇ ਉਸ ਨੂੰ ਜਾਣ ਬੁੱਝ ਕੇ ਟਾਲ ਗਿਆ ਸਾਂ । 
ਸ਼ਾਇਦ ਮੈ ਉਸ ਤੋਂ ਬੱਚਣਾ ਚਾਹੁੰਦਾ ਸਾਂ, ਪਤਾ ਨਹੀ” ਕਿਉ” ? ਹਾਲਾਂ ਕਿ ਹੁਣ ਮੈ” 
ਉਸੇਂ ਦੀ ਤਸਵੀਰ ਹੱਥ ਵਿਚ ਲਈ ਬੜੀ ਦੇਰ ਤੋ" ਵੇਖ ਰਿਹਾ ਸਾਂ ਅਤੇ ਮੈਨੂੰ ਇਕ 
ਬੇਚੈਨ ਕਰਨ ਵਾਲੀ ਅਨਜਾਣੀ ਜਿਹੀ ਤਕਲੀਫ਼ ਹੋ ਰਹੀ ਸੀ । 

--ਪਤਾ ਹੈ ਜਦੋਂ" ਮੈਨੂੰ ਦੌਰਾ ਪਿਆ ਤਾਂ ਡਾਕਟਰਾਂ ਨੇ ਕੀ ਪੁੱਛਿਆ ਸੀ ? 

--ਜਮੀਲ ਮੇਰੇ ਵੱਲ ਵੇਖਣ ਲੱਗਾ । ਕਨੀਜ਼ ਉਥੋਂ ਜਾ ਚੁੱਕੀ ਸੀ ਅਸੀ” ਦੋਵੇ 
ਇਕੱਲੋਂ ਸਾਂ । 

--ਕਹਿਣ ਲੱਗੇ, ਦੱਸੋ, ਜਿਸ ਦਿਨ ਤੁਹਾਨੂੰ ਤਕਲੀਫ਼ ਹੋਈ ਉਸ ਦਿਨ ਜਾਂ 
ਉਸ ਦੇ ਦੋ-ਇਕ ਦਿਨਾਂ ਵਿਚ ਕੀ ਹੋਇਆ ਸੀ । ਕਿਸੇ ਤਰ੍ਹਾਂ ਦਾ ਖਿਚਾਉ, ਕੋਈ 
ਸਦਮਾ, ਕੋਈ ਐਸੀ-ਵੈਸੀ ਖ਼ਬਰ, ਜਿਸ ਨੇ ਤੁਹਾਨੂੰ ਡਿਸਟਰਬ ਕੀਤਾ ਹੋਵੇ । ਮੈਂ ਕਿਹਾ 
ਅਜਿਹਾ ਕੁਝ ਵੀ ਨਹੀ" । ਇਹ ਠੀਕ ਹੈ ਕਿ ਮੇਰਠ ਵਿਚ ਦੌਗੇਂ ਹੋ ਰਹੇ ਸਨ, ਪਰ 
ਮੇਰਾ ਉਥੇ ਕੋਈ ਅਜ਼ੀਜ਼ ਨਹੀ” ਸੀ । ਇਹ ਵੀ ਠੀਕ ਹੈ ਕਿ ਪੁਰਾਣੀ ਦਿੱਲੀ ਵਿਚ 


ਦੌਜ਼ਖੀ 123 


ਖਿਚਾਅ ਸੀ ਅਤੇ ਕਰਫਿਊ ਲੱਗਾ ਹੋਇਆ ਸੀ, ਪਰ ਮੈ` ਤਾਂ ਨਵੀ" ਦਿੱਲੀ ਵਿਚ ਰਹਿ 
ਰਿਹਾ ਸਾਂ । ਫਿਰ ਮੈ' ਕੁਝ ਸੋਚ ਕੇ ਹਸੀਨ ਨੂੰ ਦੱਸ ਦਿੱਤਾ ਸੀ, ਇਹ ਕਹਿੰ ਦਿਆਂ 
ਹੋਇਆਂ ਕਿ ਉਹ ਮੋਰਾ ਦੋਸਤ ਜ਼ਰ੍ਹਰ ਸੀ ਪਰ ਇਧਰ ਕਈ ਵਰ੍ਹਿਆਂ ਭੋ ਅਸੀ" ਦੋਵੇ” 
ਇਕ ਦੂਜੇ ਤੋਂ ਬਹੁਤ ਦੂਰ ਰੋ ਗਏ ਸਾਂ । ਹੁਣ ਜਾਪਦਾ ਹੈ ਕਿ ਪਤਾ ਨਹੀ” ਉਸ ਗੱਲ 
ਵਿਚ ਕਿੱਥੋਂ ਤੱਕ ਸੱਚਾਈ ਸੀ । ਸੱਚ ਤਾਂ ਇਹ ਹੈ ਕਿ ਸਭ ਕੁਝ ਦੇ ਬਾਵਜੂਦ ਹਸੀਨ 
ਇਕ ਸਾਫ਼, ਈਮਾਨਦਾਰ ਅਤੇ ਨੇਕ ਆਦਮੀ ਸੀ ਅਤੇ ਮੈ ਉਸ ਨੂੰ ਬਹੁਤ ਪਿਆਰ 
ਕਰਦਾ ਸਾਂ, ਬਹੁਤ,.. 

ਅਤੇ ਇਹ ਆਖਦਿਆਂ-ਆਖਦਿਆਂ ਮੈ ਵੇਖਿਆ ਕਿ ਮੋਰਾ ਗਲਾ _ਰੁਂਧ ਗਿਆ ਹੈ, 
ਅੱਖਾਂ ਭੁਰ ਆਈਆਂ ਹਨ ਅਤੇ ਮੈ ਸੱਚਮੁੱਚ ਰੋਣ ਲੱਗਾ ਹਾਂ,., 

ਹਾਂ ਸੱਚਮੁੱਚ ! 


ਛੱਟੀਆਂ 


--ਕੋੀਮਤਾ ਨਾਥੁ 


ਰਿਕਸ਼ਾ ਵਾਲਾ ਸਾਮਾਨ ਦਰਵਾਜ਼ੇ ਤੇ ਭੁੱਖ ਕੇ ਚਲਾ ਗਿਆ । ਉਸ ਨੇ ਹੋਲਡਾਲ 
ਉਥੇ ਹੀ ਬਾਹਰ ਚਬੂਤਰੇ ਤੇ ਪਿਆ ਰਹਿਣ ਦਿੱਤਾ ਅਤੇ ਬਕਸਾ ਲੌ ਕੇ ਪੌੜੀਆਂ ਚੜ੍ਹਨ 
ਲੱਗਾ । ਮਾਂ ਬਾਹਰ ਛੱਤ ਤੇ ਹੀ ਮੰਜੀ ਤੋਂ ਬੈਠੀ ਸੀ। ਉਨ੍ਹਾਂ ਨੇ ਉਸ ਵੱਲ 
ਵੇਖਿਆ । ਪਛਾਣਿਆਂ ਜਾਂ ਨਹੀਂ, ਉਹ ਜਾਣ ਨਹੀ' ਸਕਿਆ । ਉਹ ਇੰਨਾ ਜਾਣਦਾ 
ਹੈ ਕਿ ਮਾਂ ਨੂੰ ਹੁਣ ਘੱਟ ਵਿਖਾਈ ਦਿੰਦਾ ਹੈ । ਉਸ ਨੇ ਬਕਸਾ ਉਥੇ ਹੀ ਫ਼ਰਸ਼ ਤੇ ਰੱਖ 
ਦਿੱਤਾ ਅਤੇ ਝੁੱਕ ਕੇ ਮਾਂ ਦੇ ਪੈਰ ਛੌਹ ਲਏ । 

'ਆ ਗਏ, ਮਾਂ ਨੇ ਕਿਹਾ । 

'ਹਾਂ', ਉੱਸ ਨੇ ਕਿਹਾ । ਇਕ ਪਲ ਰੁਕਿਆ, ਫਿਰ ਹੇਠਾਂ ਹੋਲਡਾਲ ਲੌਣ ਚਲਾ 
ਆਇਆ । 

ਹੋਲਡਾਲ ਲਿਆ ਕੇ ਉਸ ਨੂੰ ਵੀ ਉਸ ਨੇ ਉਥੇ ਹੀ ਛੱਤ ਤੇ ਸੁੱਟ ਦਿੱਤਾ ਅਤੇ 
ਮੰਜੀ ਤੇ ਬੈਠ ਕੇ ਹੱਫਣ ਜਿਹਾ ਲੱਗਾ । ਹੋਲਡਾਲ ਕਾਫੀ ਭਾਰਾ ਸੀ । ਉਸ ਨੂੰ ਲੌ ਕੇ 
ਪੌੜੀਆਂ ਚੜ੍ਹਨ ਨਾਲ ਉਹ ਥੱਕ ਜਿਹਾ ਗਿਆ ਸੀ । 

ਸਤੀਸ਼, ਉੱਸ ਦਾ ਛੋਟਾ ਭਰਾ, ਅੰਦਰ ਕਮਰੇ ਤੇ ਨਿਕਲ ਕੇ ਆਇਆ ਅਤੇ ਝੁੰਕ 
ਕੇ ਉਸ ਦੇ ਪੈਰ ਛੋਹੇ । ਉਸ ਨੇ ਕੁਝ ਕਿਹਾ ਨਹੀ` । ਬਸ, ਪੈਰ ਸਮੇਟ ਕੇ ਇਕ ਅਣ- 
ਗਹਿਲੀ ਜਿਹੀ ਪ੍ਰਗਟ ਕੀਤੀ, ਜਿਵੇਂ ਉਸ ਨੂੰ ਇਹ ਸਭ ਪਸੋਦ ਨਾ ਹੋਵੇ । ਸਤੀਸ਼ ਵੀ 
ਕੁਝ ਬੋਲਿਆ ਨਹੀ' । ਛਾਤੀ ਤੇ ਹੱਥ ਬੋਨ੍ਹ ਕੇ ਚੁੰਪਚਾਪ ਉਥੇ ਹੀ ਖਲੋਂ ਗਿਆ । 

ਉੱਸ ਨੇ ਵੇਖਿਆ, ਮਾਂ ਦੇ ਚਿਹਰੇ ਤੇ ਅਨੋਖੀ ਜਿਹੀ ਗੰਭੀਰਤਾ ਸੀ । ਤਿੰਨ ਮਹੀਨੇ 
ਉਸ ਨੂੰ ਘਰ ਛੱ ਡਿਆਂ ਹੋਏ ਸਨ । ਪ੍ਰੰਤੂ ਇਨ੍ਹਾਂ ਹੀ ਤਿੰਨ ਮਹੀਨਿਆਂ ਵਿਚ ਪਤਾ ਨਹੀ” 
ਕੀ ਹੋ ਗਿਆ ਸੀ ਕਿ ਆਪਣਾ ਹੀ ਘਰ ਉਸ ਨੂੰ ਪਰਾਇਆ ਲੱਗਣ ਲੱਗਾ ਸੀ । ਉਸ 
ਨੇ ਚਾਰੇ ਪਾਸੇ ਨਜ਼ਰ ਦੰੜਾ ਕੇ ਵੇਖਿਆ--ਪਾਈਪ ਦੇ ਨਾਲ ਵਾਲੀ ਦੀਵਾਰ ਤੇ ਕਾਈ 
ਜੇਮੀ ਸੀ । ਵਿਹੜੇ ਵਿਚਲੇ ਜੌਗਲੋ ਦੇ ਕਿਨਾਰੇ ਵਾਲਾ ਸਰੀਆ ਟੁੱਟ ਕੇ ਮਗਰਮੱਛ ਦੇ 
ਮੂੰਹ ਵਾਂਗ ਉਪਰ ਉੱਠ ਆਇਆ ਸੀ । ਛੱਤ ਦੇ ਬਨੇ ਦੀਆਂ ਇੱਟਾਂ ਅਜੇ ਵੀ ਟੁੱਟੀਆਂ 
ਹੋਈਆਂ ਸਨ । ਕਮਰੇ ਦੀ ਖਿੜਕੀ ਦਾ ਦਰਵਾਜ਼ਾ ਅੱਧਾ ਟੁ ਟਿਆ ਹੋਇਆ ਸੀ । 
ਪਾਈਪ ਦੇ ਉਪਰ ਵਾਲੀ ਦੁਛੱਤੀ ਵਿਚ ਚੈਲੇਂ ਭਰੇ ਸਨ । ਹਾਂ, ਪੌੜੀ ਢੇ ਸਾਹਮਣੇ ਬਰੋਠੇ 


ਛੁੱਟੀਆਂ 125 


ਵਿਚ ਇਕ ਕੌਨੇ ਵਿਚ ਲੱਕੜੀ ਦੇ ਬੁਰੇ ਦਾ ਢੋਰ ਸੀ, ਜੋ ਪਹਿਲਾਂ ਨਹੀ” ਸੀ । ਕੁਝ 
ਖਾਸ ਤਾਂ ਨਹੀ" ਬਦਲਿਆ ਸੀ, ਫਿਰ ਉਸ ਨੂੰ ਆਪਣਾ ਘਰ ਪਰਾਇਆ ਕਿਉ” ਲੱਗਣ 
ਲੱਗਾ ਸੀ, ਉਹ ਸੋਚਣ ਲੱਗਾ । ਸਾਇਦ ਬਹੁਤੇ ਦਿਨ ਇਕ ਚੀਜ਼ ਨੂੰ ਨਾਂ ਵੇਖਣ ਨਾਲ 
ਅਜਿਹਾ ਹੀ ਹੁੰਦਾ ਹੋਵੇ । 

“ਹੇਠਾਂ ਕਿਰਾਏਦਾਰ ਹਨ ਕੀ ?'' ਉਸ ਨੇ ਮਾਂ ਤ' ਪੁੱਛਿਆ। 

“ਅੱਜ ਕਲ੍ਹ ਘਰ ਗਏ ਹਨ ? 

''ਕੌਣ ਹਨ ?'' 

'ਕਈ ਗੁਪਤਾ ਹਨ ! 

“ਕਿੱਥੇ ਕੋਮ ਕਰਦੇ ਹਨ ? 

“ਹੀ. ਡਬਲਯੂ. ਡੀ. ਵਿਚ'', ਛੋਟੇ ਭਰਾ ਨੇ ਉੱਤਰ ਦਿੱਤਾ । 

ਉਹ ਚੁੱਪ ਹੋ ਗਿਆ । 

ਕੁਝ ਦੇਰ ਸਤੀਸ਼ ਉੱਥੇ ਹੀ ਖਲੌਤਾ ਰਿਹਾ । ਫਿਰ ਅੰਦਰ ਕਮਰੇ ਵਿਚ ਚਲਾ ਗਿਆ । 
ਇਕ ਪਲ ਪਿੱਛੋ ਉਸ ਦੀ ਪਤਨੀ ਜਿਸ ਨੇ ਸਿਰ ਤੇ ਝੰਡ ਕੱਢਿਆ ਹੋਇਆ ਸੀ ਕਮਰੇ 
ਵਿਚੋਂ ਨਿਕਲੀ ਅਤੇ ਆਪਣੇ ਆਪ ਨੂੰ ਇਸ ਤਰ੍ਹਾਂ ਬਚਾਂਦੀ ਹੋਈ, ਜਿਵੇ` ਕੋਈ ਅੱਗ 
ਦੀਆਂ ਲਪਟਾਂ ਤੋ ਬਚਦਾ ਹੈ, ਸਾਹਮਣੇ ਰਸੋਈ ਵਿਚ ਜਾ ਕੇ ਅੰਗੀਠੀ ਬਾਲਣ ਲੱਗੀ । 

ਉਸ ਨੇ ਬੂਟ ਖੌਲੂ ਦਿੱਤੇ ਅਤੇ ਮੰਜੀ ਤੇ ਪਿੱਛੇ ਖਿਸਕ ਕੇ ਕੋਧ ਦਾ ਸਹਾਰਾ 
ਲਿਆ । 

''ਜੋਤੂ ਪਕੜਿਆ ਗਿਐਂ'', ਮਾਂ ਨੇ ਕਿਹਾ । 

'“ਕੀ ਹੋਇਐ ? ਉਸ ਨੇ ਪੁਛਿਆ । ਸੇਤੂ ਉਸ ਦੇ ਸਭ ਤੋ ਛੋਟੇ ਭਰਾ ਦਾ 
ਨਾਂਸੀ। 

''ਕਿੱਧਰੋ' ਅਫ਼ੀਮ ਲਿਆਇਆ ਸੀ'', ਮਾਂ ਨੇ ਬਹੁਤ ਹੌਲੀ ਜਿਹੇ ਉਸ ਦੇ ਨੇੜੋ 
ਖਿਸਕਦਿਆਂ ਹੋਇਆਂ ਕਿਹਾ, “ਉਹੀ ਘਰ ਵਿਚ ਬਰਾਮਦ ਹੋਈ । ਪੁਲਸ ਆਈ ਸੀ । 
ਘਰੋ ਪੱਕੜ ਕੇ ਲੈ ਗਈ ।' 

''ਕਿੱਥੇ ਰੱਖੀ ਸੀ ?'' ਉਸ ਨੇ ਪੁਛਿਆ । ਉਹ ਸੋਤੁ ਦੀਆਂ ਆਦਤਾਂ ਤੋ” 
ਜਾਣੂ ਸੀ। 

''ਹੇਠਾਂ ਪੌੜੀਆਂ ਵਾਲੀ ਦੁਛੱਤੀ ਵਿਚ । 

''ਕਦੋ' ਹੋਇਆ ਇਹ ? 

''ਕਲ੍ਹ ਰਾਤ ਨੂੰ, ਦੋ ਵਜੋਂ । 

'ਦੋ ਵਜੇ ।' 

''ਹਾਂ, ਉਹ ਬਨੀਏ ਦਾ ਲੜਕਾ ਹੈ ਨਾ, ਮੁਨਨ ! ਉਹ ਕਿਧਰੋ` ਸਾਈਕਲ ਚੋਰੀ 
ਵਿਚ ਪਕੜਿਆ ਗਿਆ ਸੀ । ਉਸੇ ਨੂੰ ਲੈ ਕੇ ਪੁਲਸ ਘਰ ਆਈ ਸੀ। 

'ਸਤੀਸ਼ ਨਹੀ` ਸੀ ਘਰ ਵਿਚ ?'' 

'ਜੀ'', ਮਾਂ ਨੇ ਹੋਰ ਹੌਲੀ ਆਵਾਜ਼ ਵਿਚ ਕਿਹਾ, ''ਉਸ ਦਾ ਸੁਭਾਅ ਤੂ ਜਾਣਦਾ 
ਹੀ ਹੈ', ਘਰੋ` ਬਾਹਰ ਨਹੀ` ਨਿਕਲਿਆ । 


126 ਸਮਕਾਲੀਨ ਹਿੰਦੀ ਕਹਾਣੀਆਂ 


'ਜਤੀਸ਼' ਉਸ ਨੇ ਛੋਟੇ ਭਰਾ ਨੂੰ ਆਵਾਜ਼ ਦਿੱਤੀ । 

ਸਤੀਸ਼ ਨੇ ਉਸ ਦੀ ਆਵਾਜ਼ ਦੇ ਉੱਤਰ ਵਿਚ ਕੁਝ ਨਹੀ” ਕਿਹਾ । ਚੁੱਪਚਾਪ 
ਬਾਹਰ ਨਿਕਲ ਆਇਆ । 

'ਕੀ ਹੋਇਆ ਸੀ ?'' ਉਸ ਨੇ ਪੁੱਛਿਆ । 

ਸਤੀਸ਼ ਇਕ ਪਲ ਚੁੱਪ ਰਿਹਾ । ਮਾਂ ਵੱਲ ਘੂਰ ਕੇ ਵੇਖਿਆ । ਫਿਰ ਬੋਲਿਆ, 
'ਹਇਆ ਕੀ ਸੀ ! ਅਫ਼ੀਮ ਘਰ ਵਿਚ ਲਿਆ ਕੇ ਰੱਖੀ ਸੀ । ਉਹੀ ਬਰਾਮਦ 
ਹੋਈ 1 

“ਪੁਲਸ ਨੂੰ ਕਿਵੇਂ ਪਤਾ ਕਿੱਥੇ ਰੱਖੀ ਸੀ ? ਤਲਾਸ਼ੀ ਲਈ ਸੀ ਕੀ ?' 

'ਮੁਨਨ ਨੂੰ ਪਤਾ ਸੀ । ਉਹੀ ਪੁਲਸ ਲੈ ਭੇ ਆਇਆ ਸੀ ।'' 

"ਪੁਰ ਮੁਨਨ ਤਾਂ ਸੈਤਹ ਦਾ ਦੋਸਤ ਹੈ । ਉਹ ਪੁਲਸ ਲੌ ਕੇ ਕਿਉ" ਆਏਗਾ ?'' 

ਸਤੀਸ਼ ਇਕ ਪਲ ਚੁੱਪ ਰਿਹਾ । ਫਿਰ ਬੱਲਿਆ, “ਸਾਈਕਲ ਚੁਰਾਣ ਕਰਕੇ 
ਕਿੱਧਰੇ ਪਕੜਿਆ ਗਿਆ ਸੀ । ਪਲਸ ਨੋ ਮਾਰਿਆ ਕੁੱਟਿਆ ਹੋਵੇਗਾ । ਪੁੱਛਿਆ 
ਹੋਵੇਗਾ ਕਿ ਹੋਰ ਕੀ ਕਰਦੇ ਹੋ ਤਾਂ ਦੱਸ ਦਿੱਤਾ ਹੋਵੇਗਾ । 

''ਤੋਨੂੰ ਠੀਕ ਤਰ੍ਹਾਂ ਪਤਾ ਹੈ, ਕੀ ਹੋਇਆ ਸੀ ?'' 

''ਇਹੀ ਹੋਇਆ, ਜੋ ਦੱਸ ਰਿਹਾ ਹਾਂ । ਕੋਈ ਅੱਜ ਤ' ਥੋੜ੍ਹਾ ਇਹ ਧੈਦਾ ਹੋ 
ਰਿਹਾ ਸੀ ।'' 

“ਕਿੰਨੀ ਅਫ਼ੀਮ ਸੀ ?'' 

''ਰਹੀ ਹੋਵੇਗੀ ਅੱਧਾ ਸੋਰ ।`' 

_ "ਤਾਂ ਸੋਤੂ ਕਿੱਥੇ ਹੈ ?'' 

'ਜੌਲ ਵਿਚ । 

“ਪੁਲਸ ਸਿੱਧਾ ਜੇਲ ਵਿਚ ਕਿਵੇ ਲੈ ਜਾਏਗੀ । ਪਹਿਲੇ ਮੈਜਿਸਟਰੇਟ ਦੇ ਪੇਸ਼ 
ਕਰੇਗੀ ।' 

''ਪੈਸ਼ ਕੀਤਾ ਸੀ। 

''ਤੂ ਗਿਆ ਸੀ ?'' 

'ਹਾਂ। 

''ਤੇ ਤੂ ਜ਼ਮਾਨਤ ਨਹੀ ਲਈ ?'' 

“ਜੋਲੂ ਦੇ ਲਈ ਰਿਮਾਂਡ ਹੋ ਚੁੱਕਾ ਸੀ, ਜਦੋ” ਮੈ ਪਹੁੰਚਿਆ ਸਾਂ ।' 

''ਕਿੰਨੇ ਵਜੇ ਗਿਆ ਸੀ ਤੂੰ ?" 

''ਦੋ ਵਜੇ ।' 

“ਦਿਨ ਵਿਚ ?'' 

੨ | ਵੀ ੍ 

“ਰਾਤ ਨੂੰ ਜਦੋ" ਉਸ ਨੂੰ ਧੱਕੜ ਕੇ ਲੰ ਗਏ ਸੀ ਤਾਂ 

“ਨਹੀ 1" 

''ਫਿਰ ਅੱਜ ਨਹੀਂ` ਕੋਸ਼ਿਸ਼ ਕੀਤੀ ਜ਼ਮਾਨਤ ਵੇ ਲਈ ?'' 


ਨਹੀ` ਗਿਆ $'' 


॥0੩ 


ਛੁੱਟੀਆਂ 127 


'ਅੱਜ ਕੌਰਟ ਬਦ ਹੈ।' 

“ਛੁੱਟੀ ਵਿਚ ਵੀ ਤਾਂ ਇਕ ਮਜਿਸਟਰੇਟ ਬੈਠਦਾ ਹੈ ।'' 

ਮੈਨੂੰ ਨਹੀ` ਪਤਾ ।'' 

ਉਹ ਚੁੱਪ ਹੋ ਗਿਆ । ਸਤੀਸ਼ ਨੇ ਮੁੜ ਕੇ ਰਸੋਈ ਵੱਲ ਵੇਖਿਆ । ਉਸ ਦੀ 
ਪਤਨੀ ਚਾਹ ਦਾ ਕੱਪ ਲਈ ਰਸੋਈ ਦੇ ਦਰਵਾਜ਼ੇ ਤੇ ਖਲੋਤੀ ਸੀ । ਕੱਪ ਉਸ ਤੋ” ਲੋ 
ਕੇ ਉਹ ਉਸ ਨੂੰ ਦੇਣ ਲੱਗਾ । ਉਸ ਨੇ ਕੱਪ ਲੈ ਲਿਆ । ਕਿਹਾ, 'ਅੰਮਾਂ ਨੂੰ” ਵੀ 
ਦੇ ਦੇ ।'' 

“ਦੇ ਰਹੇ ਹਾਂ'', ਸਤੀਸ਼ ਨੇ ਕਿਹਾ ਅਤੇ ਦੂਜਾ ਕੱਪ ਲਿਆ ਕੇ ਮਾਂ ਨੂੰ ਦੇ ਦਿੱਤਾ । 
ਉਹ ਚਾਹ ਪੀਣ ਲੱਗਾ । 

ਹੌਲੀ ਦੀਆਂ ਛੁੱਟੀਆਂ ਵਿਚ ਉਹ ਘਰ ਆਇਆ ਸੀ । ਇਸ ਤੋ` ਪਹਿਲਾਂ ਉਹ 
ਇਥੋ ਹੀ ਸੀ । ਪ੍ਰੰਤੂ ਚਾਰ ਮਹੀਨੇ ਪਹਿਲਾਂ ਉਸ ਦੀ ਬਦਲੀ ਪਟਨਾ ਦੀ ਹੋ ਗਈ ਸੀ । 
ਸ਼ੁਰੂ ਵਿਚ ਉਹ ਇਕੱਲਾ ਹੀ ਗਿਆ । ਫਿਰ ਇਕ ਮਹੀਨੇ ਬਾਅਦ ਜਦੋ" ਉਸ ਨੂੰ 
ਮਕਾਨ ਮਿਲ ਗਿਆ, ਤਾਂ ਪਤਨੀ ਤੇ ਬੱਚਿਆਂ ਨੂੰ ਵੀ ਲੈ ਗਿਆ। ਮਾਂ ਉਸ ਦਿਨ 
ਬਹੁਤ ਰੋਈ ਸੀ । 

ਇਸ ਘਰ ਨੂੰ ਕੀ ਹੁੰਦਾ ਜਾ ਰਿਹਾ ਹੈ'', ਉਨ੍ਹਾਂ ਨੇ ਕਿਹਾ ਸੀ, ''ਅਜੇ ਤੱਕ ਤੂੰ 
ਸ਼ੀ ਤਾਂ ਸੌਤੂ ਜ਼ਰਾ ਤੇਰਾ ਲਿਹਾਜ਼ ਕਰਦਾ ਸੀ । ਹੁਣ ਤਾਂ ਉਸ ਨੂੰ ਖੁਲ੍ਹੀ ਛੁੱਟੀ ਮਿਲ . 
ਜਾਏਗੀ । ਸਤੀਸ਼ ਤੂੰ ਜਾਣਦਾ ਹੀ ਹੈ', ਕਿਸੇ ਨਾਲ ਕੋਈ ਮਤਲਬ ਨਹੀ' । ਪਿੰਕੀ ਅਤੇ 
ਗੀਤਾ ਸਨ ਤਾਂ ਮੇਰਾ ਦਿਲ ਵੀ ਲੱਗਾ ਰਹਿੰਦਾ ਸੀ । ਹੁਣ ਸਾਰਾ ਦਿਨ ਰੋਂ ਦਿਆਂ 
ਬੀਤਿਆ ਕਰੇਗਾ । ਕੋਮਨ ਦੇ ਕਾਰਣ ਮੈ ਇਥੇ ਫਸੀ ਹਾਂ, ਨਹੀ" ਤਾਂ ਮੈ ਵੀ ਚਲੀ 
ਜਾਂਦੀ ਤੇਰੇ ਨਾਲ । ਅਤੇ ਉਹ ਗੀਤਾ ਅਤੇ ਪਿੰਕੀ ਨੂੰ ਗਲ ਨਾਲ ਲਾਕੇ ਰੋਣ 
ਲੱਗੀ ਸੀ । 

ਕੌਮਨ ਉਸ ਦਾ ਭਣੇਵਾਂ ਸੀ । ਅੱਠ ਵਰ੍ਹਿਆਂ ਦਾ । ਭੈਣ ਦੀ ਹੈਜ਼ੇ ਨਾਲ ਮੌਤ ਹੋ 
ਗੀ ਸੀ । ਉਸ ਸਮੇ ਕੋਮਨ ਛੇ ਮਹੀਨੇ ਦਾ ਵੀ ਨਹੀ” ਸੀ । ਮਾਂ ਨੇ ਹੀ ਪਾਲ ਪੌਸ ਕੇ 
ਇੰਨਾ ਵੱਡਾ ਕੀਤਾ ਸੀ । ਉਹ ਸ਼ੁਰੂ ਤੋ ਹੀ ਇਥੇ ਰਹਿ ਰਿਹਾ ਸੀ ਅਤੇ ਨਾਨੀ ਨੂੰ 
“ਅੰਮਾਂ ` ਕਿਹਾ ਕਰਦਾ ਸੀ । ਚੌਥੀ ਵਿਚ ਪੜ੍ਹ ਰਿਹਾ ਸੀ ਉਹ । 

''ਕੌਮਨ ਕਿੱਥੇ ਹੈ ?'' ਉਸ ਨੇ ਪੁੱਛਿਆ । 

“ਖੇਡਣ ਗਿਆ ਹੋਵੇਗਾ ਕਿੱਧਰੇ'', ਮਾਂ ਨੇ ਉੱਤਰ ਦਿੱਤਾ । ਤਦ ਤੱਕ ਕੇਮਨ ਆ 
ਗਿਆ । ''ਨਮਸਤੇ, ਵੱਡੇ`ਮਾਮਾ ।'' ਉਸ ਨੇ ਕਿਹਾ ਤੇ ਇਧਰ ਉਧਰ ਵੇਖਣ ਲੱਗਾ । 

ਹੌਲੀ ਤੇ ਉਹ ਇਕੱਲਾ ਹੀ ਘਰ ਆਇਆ ਸੀ । ਪਤਨੀ ਬੱਚਿਆਂ ਨਾਲ ਆਪਣੇ 
ਪੇਕੇ ਚਲੀ ਗਈ ਸੀ । ਪਹਿਲਾਂ ਉਸੇ ਕਮਰੇ ਵਿਚ ਉਹ ਰਿਹਾ ਕਰਦਾ ਸੀ, ਜਿਸ ਵਿਚ 
ਸਤੀਸ਼ ਰਹਿੰਦਾ ਹੈ । ਸਤੀਸ਼ ਉਸ ਵਕਤ ਹੇਠਾਂ ਰਹਿੰਦਾ ਸੀ । ਉਸ ਦੇ ਜਾਣ ਤੋ” 
ਬਾਅਦ ਹੇਠਲਾ ਹਿੱਸਾ ਕਿਰਾਏ ਤੇ ਚੜ੍ਹਾ ਦਿੱਤਾ ਗਿਆ । ਮਾਂ ਅਤੇ ਕੈਮਨ ਰਸੋਈ ਦੇ 
ਨਾਲ ਵਾਲੇ ਕਮਰੇ ਵਿਚ ਰਹਿੰਦੇ ਹਨ, ਜਿਸ ਨੂੰ ਪੂਜਾ ਵਾਲਾ ਕਮਰਾ ਕਿਹਾ ਜਾਂਦਾ 
ਹੈ , ਕਿਉਂ ਕਿ ਉਸ ਵਿਚ ਲੱਕੜੀ ਦਾ ਛੋਟਾ ਜਿਹ ਮੰਦਰ ਰਖਿਆ ਹੈ, ਜਿਸ ਵਿਚ 


128 ਰ ਸਮਕਾਲੀਨ ਹਿੰਦੀ ਕਹਾਣੀਆਂ 


ਭਗਵਾਨ ਦੀਆਂ ਮੂਰਤੀਆਂ ਰੱਖੀਆਂ ਰਹਿੰਦੀਆਂ ਹਨ । ਮਾਂ ਰੋਜ਼ ਸਵੇਰੇ ਉੱਠ ਕੇ 
ਪੂਜਾ ਕਰਦੀ ਹੈ । 
_ਉੱਸ ਨੂੰ ਖਿਆਲ ਆਇਆ ਕਿ ਉਹ ਖਾਲੀ ਹੱਥ ਘਰ ਆਇਆ ਹੈ, ਘੱਟੋ ਘੱਟ 

ਕੇਮਨ ਦੇ ਲਈ ਉੱਸ ਨੂੰ ਕੁਝ ਲੈ ਕੇ ਆਉਣਾ ਚਾਹੀਦਾ ਸੀ | 

''ਪੜ੍ਹਾਈ ਵੜਾਈ ਠੀਕ ਹੋ ਰਹੀ ਹੈ ?' ਉਸ ਨੇ ਕੰਮਨ ਤੋ' ਪੁੱਛਿਆ । 

“ਜੀ'', ਕੌਮਨ ਨੇ ਕਿਹਾ । ਰ੍ 

''ਮੋਰੇ ਵਾਸਤੇ ਸਿਗਰਟ ਲਿਆ ਦੇਵੇਗਾ ?'' 

“ਜੀ ਹਾਂ ।'' 

ਉਸ ਨੇ ਇਕ ਰੁਪਏ ਦਾ ਨੋਟ ਜੇਬ ਵਿਚੋ ਕੱਢ ਕੇ ਉਸ ਨੂੰ ਦਿੱਤਾ । ਇਕ 
ਪੈਕਟ ਚਾਰ ਮੀਨਾਰ ਲੈ ਆ ਅਤੇ ਬਾਕੀ ਪੈਸਿਆਂ ਨਾਲ ਆਪਣੇ ਵਾਸਤੇ ਕੁਝ ਲੈ 
ਲਈ” । 

“ਕੀ ਲੈ ਲਵਾਂ ?'' 

“ਕੁਝ ਲੈ ਲਈ । ਜਲੋਬੀ ਲੈ ਲਈ” ।'' 

ਜਲੇਬੀਆਂ ਉਸ ਨੂੰ ਬਹੁਤ ਪਸੰਦ ਸਨ । ਜਦੋਂ ਇਥੇ ਰਹਿੰਦਾ ਸੀ ਤਾਂ ਆਮ ਕਰਕੇ 
ਸਵੇਰੇ ਦਹੀ` ਜਲੋਬੀ ਦਾ ਨਾਸ਼ਤਾ ਕਰਦਾ ਸੀ । 

ਕੌਮਨ ਚਲਾ ਗਿਆਂ । ਉਹ ਸਾਮਾਨ ਮਾਂ ਵਾਲੋਂ ਕਮਰੇ ਵਿਚ ਚੁੱਕ ਲਿਆਇਆ 
ਅਤੇ ਤਹਿਮਤ ਕੱਢ ਕੇ ਕੱਪੜੇ ਬਦਲਣ ਲੱਗਾ । ਉਸ ਦੇ ਪਿੱਛੋ-ਪਿੱਛੋ ਮਾਂ ਵੀ 
ਚਲੀ ਆਈ । 

“ਮੰਦਰ ਦਾ ਕੀ ਹੋ ਗਿਐ ?'' ਕਮਰੇਂ ਵਿਚ ਮੰਦਰ ਨਾ ਵੇਖ ਕੇ ਉਸ ਨੇ ਪੁੱਛਿਆ । 

''ਸ਼ੁਕਲਾਇਨ ਦੇ ਘਰ ਭਿਜਵਾ ਦਿੱਤਾ ਹੈ'', ਮਾਂ ਨੇ ਕਿਹਾ, ਮੋਰੀ ਤਬੀਅਤ 
ਠੀਕ ਨਹੀ” ਰਹਿੰਦੀ । ਸਵੇਰੇ ਉੱਠ ਕੇ ਦੋ-ਇਕ ਦਿਨ ਨਹਾ ਲਿਆ ਤਾਂ ਸਰਦੀ ਲੱਗ 
ਗਈ । ਸਤੀਸ਼ ਦੀ ਵਹੁਟੀ ਨੂੰ ਕਿਹਾ ਸੀ ਕਿ ਉਹ ਆਰਤੀ ਕਰ ਦਿਆ ਕਰੋ ਤਾਂ ਉਸ 
ਨੇ ਕਹਿ ਦਿੱਤਾ ਕਿ ਉਸ ਕੋਲੋ ਨਹੀ` ਹੋਵੇਗਾ ।'' 

ਉਹ ਚੁੱਪ ਹੋ ਗਿਆ । 

''ਦਰਵਾਜ਼ੇ ਵਾਲਾ ਕਮਰਾ ਵੀ ਕਿਰਾਏਦਾਰਾਂ ਨੂੰ ਦੇ ਦਿੱਤਾ ਕੀ ।' 

"ਨਹੀ ਉਹ ਆਪਣੇ ਕਬਜ਼ੇ ਵਿਚ ਹੈ, ਸੈਤ੍ਰ ਉਥੇ ਹੀ ਤਾਂ ਰਹਿੰਦਾ ਸੀ ।'' 

ਕੱਪੜੇ ਬਦਲ ਕੇ ਉਹ ਮੰਜੀ ਤੇ ਲੋਟ ਗਿਆ । ਸਾਹਮਣੇ ਦੀਵਾਰ ਤੇ ਪਿਤਾ ਜੀ 
ਦਾ ਫੋਟੋ ਲੱਗਾ ਸੀ । ਛੇ-ਸੱਤ ਸਾਲ ਹੋਏ ਉਨ੍ਹਾਂ ਦਾ ਸਵਰਗਵਾਸ ਹੋਇਆਂ । ਉਸ ਦੀ 
ਨੌਕਰੀ ਤਾਂ ਲੱਗੀ ਹੀ ਸੀ । ਸਤੀਸ਼ ਉਨ੍ਹਾਂ ਦਿਨਾਂ ਵਿਚ ਡਰਾਫਟਸਮੈਨ- ਦੀ 
ਟਰੇਨਿਗ ਲੈ ਰਿਹਾ ਸੀ । ਸੋਤ੍ੁ ਨੌਵੀਂ ਵਿਚ ਸੀ । ਕਾਫੀ ਮੁਸ਼ਕਲ ਦੇ ਦਿਨ ਸਨ ਉਹ 
ਵੀ । ਪਿਤਾ ਨੂੰ ਰੀਟਾਇਰ ਹੋਇਆਂ ਚਾਰ-ਪੰਜ ਸਾਲ ਹੋ ਚੁੱਕੇ ਸਨ। ਫ਼ੋਡ ਦਾ ਸਾਰਾ 
ਪੈਸਾ ਭੈਣ ਦੀ ਸ਼ਾਦੀ ਵਿਚ ਨਿਕਲ ਗਿਆ ਸੀ । ਜਿਵੇ ਕਿਵੇ ਉਸ ਨੇ ਐਮ. ਏ. 
ਕੀਤਾ ਸੀ । ਪਿਤਾ ਨੇ ਕਿਸੇ ਪ੍ਰਾਈਵੇਟ ਫ਼ਰਮ ਵਿਚ ਨੌਕਰੀ ਕਰ ਲਈ ਸੀ । ਉਹ ਆਪ 
ਪੜ੍ਹਨ ਢੈ ਨਾਲ-ਨਾਲ ਟਿਉਸ਼ਨ ਕਰਦਾ ਸੀ । ਤਿੰਨ-ਚਾਰ ਟਿਉਸ਼ਨਾਂ ਕਰਦਾ ਸੀ 


ਛੁੱਟੀਆਂ 129 


ਇਕੱਠੀਆਂ । ਤਾਂ ਵੀ ਘਰ ਦਾ ਖਰਚ ਨਹੀ` ਚਲਦਾ ਸੀ । 

ਮਾਂ ਨੇ ਬਿਸਤਰ ਲਾ ਦਿੱਤਾ ਸੀ । ਉਹ ਲੋਟ ਗਿਆ ਅਤੇ ਲੋ ਟਿਆਂ-ਲੋਟਿਆਂ 
ਕੋਈ ਪੱਤ੍ਰਿਕਾ ਪੜ੍ਹਨ ਲੱਗਾ, ਜੋ ਉਸ ਨੇ ਰਸਤੇ ਵਿਚ ਖਰੀਦੀ ਸੀ । ਸਫ਼ਰ ਦੀ 
ਬਕਾਵਟ ਉਸ ਨੂੰ ਮਹਿਸੂਸ ਹੋ ਰਹੀ ਜੀ । ਇਕ ਵਾਰ ਉਸ ਦੇ ਦਿਲ ਵਿਚ ਆਇਆ 
ਕਿ ਦੌਸਤਾਂ ਨੂੰ ਮਿਲ ਆਏ । ਉਸ ਨੇ ਘੜੀ ਵੇਖੀ । ਸਾਢੇ ਸੱਤ ਵਜੇ ਸਨ । ਉਹ ਟਾਲ 
ਗਿਆ । ਸਵੇਰੇ ਵੇਖਿਆ ਜਾਏਗਾ, ਉਸ ਨੇ ਸੋਚਿਆ । 

'ਦਵਾਰਕਾ ਮਰ ਗਏ'', ਮਾਂ ਨੇ ਕਿਹਾ। 

''ਕਦੋ“ ?'' ਉਸ ਨੇ ਪੁੱਛਿਆ । ਦਵਾਰਕਾ ਬਾਬੁ ਮੁਹੱਲੇ ਦੇ ਸਭੁ ਤੋ” ਪੁਰਾਣੇ 
ਨਿਵਾਸੀ ਸਨ । ਉੱਸ ਦੇ ਪਿਤਾ ਦੇ ਪੱਕੇ ਦੋਸਤਾਂ ਵਿਚ ਸਨ । ਉਹ ਉਨ੍ਾਂ ਨੂੰ ਚਾਚਾ 
ਕਿਹਾ ਕਰਦਾ ਸੀ । 

''ਇਕ ਮਹੀਨਾ ਹੋਇਆ ਹੋਵੇਗਾ ।'' ਮਾਂ ਨੇ ਉੱਤਰ ਦਿੱਤਾ । 

"ਬੀਮਾਰ ਸਨ $' 

'“ਦ-ਚਾਰ ਦਿਨ ਬਖਾਰ ਆਇਆ ਹੋਵੇਗਾ । 

ਉਸ ਦੇ ਪਿਤਾ ਦੀ ਮੌਤ ਹੋ ਜਾਣ ਤੇ ਬਾਅਦ ਹੀ ਦਵਾਰਕਾ ਬਾਬੂ ਹੋਲੀ ਤੇ ਹਰ 
ਸਾਲ ਉਸ ਦੇ ਘਰ ਆਉਦੇ ਰਹੇ ਸਨ ਅਤੇ ਮੰਗ ਕੇ ਕੁਝ ਨਾ ਕੁਝ ਖਾਂਦੇ ਸਨ । ਪਿਤਾ 
ਸਨ, ਤਾਂ ਹਰ ਸਾਲ ਠੰਡਿਆਈ ਬਣਦੀ ਸੀ ਕਦੀ-ਕਦੀ ਇਕ-ਦੋ ਬੋਤਲਾਂ ਸ਼ਰਾਬ 
ਦੀਆਂ ਵੀ ਖੁਲ ਜਾਂਦੀਆਂ ਸਨ। 

'ਹੋਲੀ ਦਾ ਸਾਮਾਨ ਬਣ ਗਿਐ ?' ਉਸ ਨੇ ਪੁੰਛਿਆ। 

'ਮਾਂ ਨੇ ਕੋਈ ਉੱਤਰ ਨਹੀ” ਦਿੱਤਾ । ` 

'ਹਪਾਪੜ ਬਣੇ ਹਨ ।'' ਕੇਮਨ ਨੂੰ ਕਿਹਾ। 

'ਡੱਜੀਆ ਵਗੈਰਾ ਨਹੀ` ਬਣੀ ?'' ਉਸ ਨੇ ਪੁੱਛਿਆ । 

''ਸਤੀਸ਼ ਆਖਦਾ ਹੈ, ਉਸ ਕੋਲ ਪੈਸੇ ਨਹੀ` ਹਨ । ਖੋਇਆ ਛੇ ਰੁਪਏ ਸੋਰ ਵਿਕ 
ਰਿਹਾ ਹੈ। ` 

ਉਹ ਚੁੱਪ ਰਿਹਾ । 

'ਕੇਮਨ'! ਸਤੀਸ਼ ਨੇ ਆਪਣੇ ਕਮਰੇ ਵਿਚੋ" ਆਵਾਜ਼ ਦਿੱਤੀ, 'ਵੱਡੇ ਮਾਮਾ ਤ” 
ਪੁੱਛੋ ਖਾਣਾ ਦੇ ਜਾਈਏ ? 

'ਲੈ ਆਓ'', ਉਸ ਨੇ ਕਿਹਾ । 

ਕੌਮਨ ਨੇ ਇਕ ਥਾਲੀ ਵਿਚ ਪਰਾਉ'ਠੇ ਅਤੇ ਆਲੂ-ਬੈ'ਗਣ ਦੀ ਸਬਜ਼ੀ ਲਿਆ ਕੇ 
ਮੰਜੀ ਤੇ ਰੱਖ ਦਿੱਤੀ । ਮੰਜੀ ਤੇ ਖਾਣ ਦੀ ਉਸ ਦੀ ਪੁਰਾਣੀ ਆਦਤ ਹੈ। ਖਾਣਾ, 
ਪੜ੍ਨਾ, ਸ਼ੇਵ ਸਭ ਉਹ ਮੰਜੀ ਤੇ ਹੀ ਕਰਦਾ ਹੈ । 

ਮਾਂ ਨੇ ਗਲਾਸ ਵਿਚ ਪਾਣੀ ਲਿਆ ਕੇ ਹੇਠਾਂ ਫ਼ਰਸ਼ ਤੇ ਰੱਖ ਦਿੱਤਾ । ਉਸ ਨੇ 
ਖਾਣਾ ਸ਼ੁਰੂ ਕੀਤਾ । 

'ਪਿੰਕੀ ਸਾਫ਼-ਸਾਫ਼ ਬੋਲਣ ਲੱਗਾ ਹੈ ਹੁਣ ?' ਮਾਂ ਨੇਪੁੱਛਿਆ। 

'ਅਜੇ ਕਿੱਥੇ ! ਤੇਰੇ ਸਾਹਮਣੇ ਜਿਵੇਂ ਬੋਲਦਾ ਸੀ, ਉਸੇ ਤਰ੍ਹਾਂ ਹੀ ਹੈ ।` 


130 ਸਮਕਾਲੀਨ ਹਿੰਦੀ ਕਹਾਣੀਆਂ 


ਉਨ੍ਹਾਂ ਲੌਕਾਂ ਨੂੰ ਵੀ ਲਈ ਆਉਂਢੇ । ਚਾਰ ਮਹੀਨੇ ਹੋ ਗਏ ਮੈਨੂੰ ਵੇਖਿਆਂ ।'' 

ਉਹ ਖਾਣਾ ਖਾਂਦਾ ਰਿਹਾਂ । 'ਕੌਮਨ ਦਾ ਇਮਤਿਹਾਨ ਹੋ ਜਾਏ ਤਾਂ ਤੂੰ ਵੀ ਚਲੀ 
ਚਲ । ਇਕ-ਦੋ ਮਹੀਨੇ ਰਹਿ ਆਉ ।'' ਉਸ ਨੇ ਕਿਹਾ । 

"ਦੇਖੋ ਅਜੇ ਤਾਂ ਦੋ ਢਾਈ ਮਹੀਨੇ ਹਨ । ਪਰਾਉ'ਠਾ ਹੋਰ ਲਓਗੇ ? ਦੁਲਹਨ ।'' 
ਮਾਂ ਨੇ ਸਤੀਸ਼ ਦੀ ਪਤਨੀ ਨੂੰ ਆਵਾਜ਼ ਦਿੱਤੀ । 

"ਨਹੀ ਨਹੀ, ਬਸ ।'' ਉਸ ਨੇ ਕਿਹਾ । 

ਖਾਣਾ ਖਾ ਕੇ ਉਸ ਨੇ ਹੱਥ ਧੋਤੇ ਅਤੇ ਬਿਸਤਰ ਤੇ ਲੋਟ ਕੇ ਸਿਗਰਟ ਪੀਣ ਲੱਗਾ । 
ਮਾਂ ਉੱਠ ਕੇ ਸ਼ਾਇਦ ਖਾਣਾ ਖਾਣ ਚਲੀ ਗਈ । 

ਉਹ ਲੇਟਿਆ-ਲੋਟਿਆ ਸੌਤੂ ਦੇ ਬਾਰੇ ਵਿਚ ਸੋਚਣ ਲੱਗਾ । ਉਸ ਦੀ ਅਤੇ ਸੰਤੂ 
ਦੀ ਉਮਰ ਵਿਚ ਅੱਠ ਸਾਲ ਦਾ ਫ਼ਰਕ ਸੀ । ਸਤੀਸ਼ ਉਸ ਤੋਂ ਪੰਜ ਸਾਲ ਛੋਟਾ ਸੀ। 
ਸੌਤ੍ਹ ਦੇ ਬਾਅਦ ਫਿਰ ਮਾਂ ਦੇ ਕੋਈ ਔਲਾਦ ਨਹੀ" ਹੋਈ । ਸੰਤੂ ਛੇ ਮਹੀਨੇ ਦਾ ਸੀ ਝਾਂ 
ਮਾਂ ਨੂੰ ਟਾਈਫਾਈਡ ਹੋ ਗਿਆ ਸੀ । ਨਾਲ ਹੀ ਸੰਤੁ ਨੂੰ ਵੀ ਹੋਇਆ ਸੀ । ਛੇ ਮਹੀਨੇ 
ਤੱਕ ਰਿਹਾ । ਤਿੰਨ ਵਾਰ ਰਿਲੈਪਸ ਹੋਇਆ ਸੀ । ਦੌ-ਇਕ ਵਾਰ ਤਾਂ ਇੰਜ ਹੋਇਆ 
ਕਿ ਮਾਂ ਦੇ ਪ੍ਰਾਣ ਹੁਣੇ ਨਿਕਲੇ ਕਿ ਨਿਕਲੇਂ, ਡਾਕਟਰ ਲਹਿਰੀ ਦਾ ਇਲਾਜ ਹ ਹੁਦਾ ਸੀ । 
ਕਈ ਲੋਕਾਂ ਨੇ ਪਿਤਾ ਨੂੰ ਡਾਕਟਰ ਬਦਲਣ ਦੀ ਸਲਾਹ ਦਿੱਤੀ । ਪ੍ਰੰਤੂ ਉਨ੍ਹਾਂ ਨੇ ਉਨ੍ਹਾਂ 
ਦਾ ਗੀ ਇਲਾਜ ਚਲਣ ਦਿੱਤਾ । ਆਖਰ ਉਨ੍ਹਾਂ ਦੇ ਹੀ ਇਲਾਜ ਨਾਲ ਫ਼ਾਇਦਾ ਵੀ 
ਹੋਇਆ । ਦੋਵੇ ਠੀਕ ਹੋ ਗਏ । ਮਾਂ ਅਤੇ ਸੰਤੁ । ਪ੍ਰਤੂ ਇਸ ਦਾ ਅਸਰ ਇਹ ਹੋਇਆ 
ਕਿ ਸੌਤੂ ਦੀ ਸਿਹਤ ਸਦਾ ਦੇ ਲਈ ਵਿਗੜ ਗਈ । ਸ਼ੁਰੂ ਤੋਂ ਹੀ ਉਹ ਦੁਬਲਾ ਪਤਲਾ 
ਸੀ, ਸੱਤਵੀ' ਵਿਚ ਪੜ੍ਹਦਾ ਸੀ ਤਾਂ ਫਿਰ ਉਸ ਨੂੰ ਭਿਆਨਕ ਕਿਸਮ ਦਾ ਟਾਈਫਾਈਡ 
ਹੋਇਆ । ਤਿੰਨ ਮਹੀਨੇ ਰਿਹਾ । ਠੀਕ ਹੋਣ ਤੇ ਡਾਕਟਰਾਂ ਦੀਂ ਰਾਏ ਦੇ ਅਨੁਸਾਰ ਇਕ 
ਸਾਲ ਦੇ ਲਈ ਉਸ ਦਾ ਸਕੂਲ ਜਾਣਾ ਬੋਦ ਕਰ ਦਿੱਤਾ ਗਿਆ । 

ਉਹੀ ਗ਼ਲਤੀ ਹੋ ਗਈ । ਇਕ ਸਾਲ ਉਹ ਜੀ ਭਰ ਕੇ ਘੁੰਮਿਆ । ਸੌਗਤ ਵੀ 
ਕੁਝ ਖਰਾਬ ਹੋ ਗਈ । ਪਿਤਾ ਵੀ ਉਨ੍ਹਾਂ ਦਿਨਾਂ ਵਿਚ ਰੀਟਾਇਰ ਹੋਏ ਸਨ ! ਬੁੱਢੇ 
ਵੀ ਹੋ ਚਲੇ ਸਨ । ਫਿਰ ਆਰਥਕ ਮੁਸ਼ਕਲਾਂ ਵੀ ਸਨ । ਉਹ ਕੁਝ ਦੇਖ ਸੁਣ ਨਹੀ' 
ਸਕਦੇ ਸਨ । ਨਤੀਜਾ ਇਹ ਹੋਇਆ ਕਿ ਅਗਲੋਂ ਸਾਲ ਜਦ ਦੁਬਾਰਾ ਸੰਤੂ ਦਾ ਸਕੂਲ 
ਜਾਣਾ ਸ਼ੁਰੂ ਕਰਾਇਆ ਗਿਆ, ਤਾਂ ਪੜ੍ਹਨ ਵਿਚ ਉਸ ਦਾ ਦਿਲ ਨਹੀ ਲੱਗਾ । ਆਮ 
ਕਰਕੇ ਸਕੂਲ ਜਾਂਦਾ ਹੀ ਨਹੀ । ਫੀਸ ਲੌ ਕੇ ਖਰਚ ਕਰ ਦਿੰਦਾ । 

ਸ਼ੁਰੂ ਵਿਚ ਤਾਂ ਪਤਾ ਨਹੀਂ“ ਲੱਗਾ । ਚਾਰ-ਛੇ ਮਹੀਨੇ ਬਾਅਦ ਪਤਾ ਲੱਗਾ । ਕੁਝ 
ਮਾਰ ਕੁੱਟ ਵੀ ਹੋਈ । ਪਰ ਕੋਈ ਫ਼ਰਕ ਨਹੀ ਪਿਆ । 

ਉਥੋਂ” ਹੀ ਉਹ ਖਰਾਬ ਰਸਤੇ ਤੇ ਪੈ ਗਿਆ 1 ਉਹ ਉਨ੍ਹਾਂ ਦਿਨਾਂ ਵਿਚ ਐਮ. ਏ. 
ਵਿਚ ਪੜ੍ਹ ਰਿਹਾ ਸੀ । ਪਿਤਾ ਨੇ ਉਸ ਨੂੰ ਕਿਹਾ ਕਿ ਉਹੀ ਉਸ ਨੂੰ ਵੇਖੇ । ਪਰ ਉਹ 
ਲਾਪਰਵਾਹੀ ਕਰ ਗਿਆ । ਬਾਅਦ ਵਿਚ ਵੀ ਉਸ ਨੇ ਸੈਤੂ ਵੱਲ ਧਿਆਨ ਨਹੀ" 
ਦਿੱਤਾ । ਨਹੀ” ਤਾਂ ਕਿਤੇ ਨਾ ਕਿਤੇ ਨੌਕਰੀ ਹੀ ਲਗਵਾ ਦਿੰਦਾ । ਉਸ ਦੇ ਕਈ 
ਦੋਸਤਾਂ ਦੇ ਪਿਤਾ ਚੰਗੀਆਂ ਥਾਵਾਂ ਤੇ ਕੇਮ ਕਰਦੇ ਸਨ । ਹੁਣ ਵੀ ਕਰਦੇ ਹਨ । ਉਹ 


ਛੁੱਟੀਆਂ 131 


ਆਖ ਦਿੰਦਾ ਤਾਂ ਉਹ ਲੌਕ ਉਸ ਨੂੰ ਕਿੱਧਰੇ ਨਾ ਕਿੱਧਰੇ ਛੌਟੀ ਮੋਟੀ ਨੌਕਰੀ ਤੇ ਲਗਵਾ 
ਸਕਦੇ ਸਨ । ਪਰ ਉਸ ਨੇ ਕਦੀ ਉਸ ਪਾਸੇ ਸੋਚਿਆ ਹੀ ਨਹੀ” । 

ਨਤੀਜਾ ਇਹ ਹੋਇਆ ਕਿ ਸ਼ੁਰੂ ਵਿਚ ਪਤੋਗ, ਗੌਲੀ ਕੰਚਾ ਚਲਿਆ । ਫਿਰ 
ਜੂਆ, ਬੀੜੀ ਸਿਗਰਟ ਆਦਿ । ਅਤੇ ਹੁਣ ਇਹ ਅਫ਼ੀਮ ਅਤੇ ਜੋਲੂ । 

ਮਾਂ ਖਾਣਾ ਖਾ ਕੇ ਆ ਗਈ ਸ।। ਪਾਨਦਾਨ ਖੋਲ ਕੇ ਉਨ੍ਹਾਂ ਨੇ ਪਾਨ ਲਗਾਇਆ । 
ਇਕ ਉਸ ਨੂੰ ਵੀ ਦਿੱਤਾ । 

'ਬੱਕ ਕਏ ਹੋ ਤਾਂ ਕੌਮਨ ਤੋ` ਪੈਰ ਦਬਵਾ ਲਉ ।'' ਮਾਂ ਨੇ ਕਿਹਾ। 

“ਨਹੀ” ਨਹੀ` ।' 

ਮਾਂ ਥੋੜ੍ਹੀ ਦੇਰ ਚੁੱਪ ਰਹੀ, ਫਿਰ ਬੋਲੀ, “ਸੌਤ੍ਰ ਦਾ ਕੀ ਹੋਵੇਗਾ ? ਸਾਲ ਭਰ ਦਾ 
ਤਿਉਹਾਰ ਹੈ, ਕਿਸੇ ਤਰ੍ਹਾਂ ਉਸ ਨੂੰ ਛੁਡਾ ਲਉ ।'' 

'ਕੱਲ੍ਹ ਕੁਝ ਕਰਾਂਗੇ, ਦੇਖੋਂ ।'' ਉਸ ਨੇ ਕਿਹਾ । ਮਾਂ ਚੁੱਪ ਹੋ ਗਈ । ਫਿਰ ਆਪਣੇ 
ਆਪ ਬੋਲੀ, ''ਬੜਾ ਨਾਲਾਇਕ ਨਿਕਲਿਆ । ਅੱਜ ਤੱਕ ਖਾਨਦਾਨ ਵਿਚ ਕੌਈ ਜੇਲ 
ਨਹੀ” ਗਿਆਂ ਸੀ । ਘਰ ਦੀ ਸਾਰੀ ਇੱਜ਼ਤ ਮਿੱਟੀ ਵਿਚ ਮਿਲਾ ਦਿੱਤੀ ।"' 

ਉਸ ਨੇ ਕਿਹਾ ਕੁਝ ਨਹੀ” । 

“ਕਿੰਨੇ ਦਿਨ ਦੀ ਛੁੱਟੀ ਲਿਆਏ ਹੋਂ ?'' ਮਾਂ ਨੇ ਕੁਝ ਦੇਰ ਬਾਅਦ ਪੁੱਛਿਆ । 

''ਚਾਰ ਦਿਨ ।' ਉਸ ਨੇ ਕਿਹਾ । 

“ਬੱਤੀ ਬੁਝਾ ਦਿਓ ?'' ਮਾਂ ਬਿਸਤਰ ਤੇ ਲੋਟ ਗਈ ਸੀ । 

“ਜਗਣ ਦਿਓ ਅਜੇ ।'' ਉਸ ਨੰ ਕਿਹਾ। 

ਮਾਂ ਨੇ ਪਾਸਾ ਪਰਤ ਲਿਆਂ । ਉਹ ਪੱਤ੍ਰਿਕਾ ਪੜ੍ਹਦਾ ਰਿਹਾ । ਪ੍ਰੰਤੂ ਬਹੁਤ ਦੇਰ 
ਜਾਗਦਾ ਨਹੀ” ਰਹਿ ਸਕਿਆ ਉਹ । ਉਸ ਨੇ ਉੱਠ ਕੇ ਬੱਤੀ ਬੁਝਾਈ ਅਤੇ ਅੱਖਾਂ ਬਦ 
ਕਰਕੇ ਲੋਟ ਗਿਆ । 

ਸੌਣ ਤੋ ਪਹਿਲਾਂ ਉਸ ਨੇ ਸੋਚਿਆ ਕਿ ਸਵੇਰੇ ` ਉ੧ 5 ਕੇ ਖੁਰਸ਼ੀਦ ਦੇ ਘਰ 
ਜਾਏਗਾ । ਖੁਰਸ਼ੀਦ ਉਸ ਦੇ ਨਾਲ ਪੜ੍ਹਦਾ ਸੀ । ਉਸ ਦੇ -ਪਿਤਾ ਨੇਂ ਕਈ ਵਰ੍ਹੇ ਜੇਲ 
ਦੀ ਨੌਕਰੀ ਕੀਤੀ ਸੀ । ਖੁਰਸ਼ੀਦ ਜੇਲ੍ਹ ਵਾਲਿਆਂ ਨੂੰ ਜਾਣਦਾ ਸੰ । 
ਉਸ ਨੇ ਸੋਚਿਆ, ਉਹ ਜੇਲ੍ਹ ਜਾ ਕੇ ਸੌਤ੍ਹ ਨੂੰ ਮਿਲੋਗਾ । ਫਿਰ ਵੇਖੋਗਾ ਕਿ ਕੀ ਹੋ 
ਸਕਦਾ । 

ਸਵੇਰੇ ਉਹ ਕੁਝ ਦੇਰ ਨਾਲ ਉੱਠਿਆ, ਜਿਵੇ" ਕਿ ਉਸ ਦੀ ਆਦਤ ਸੀ । 
ਲੋਟਿਆਂ-ਲੋਟਿਆਂ ਉਸ ਨੇ ਕੌਮਨ ਨੂੰ ਆਵਾਜ਼ ਦਿੱਤੀ । 

ਕੈਮਨ ਆ ਕੇ ਉਸ ਦੀ ਮੰਜੀ ਕੋਲ ਖਲੋ ਗਿਆ । 

'ਅਖ਼ਬਾਰ ਆ ਗਿਆ ?'' ਉਸ ਨੇ ਪੁਛਿਆ। 

ਕੌਮਨ ਚਲਾ ਗਿਆ । ਸ਼ਾਇਦ ਸਤੀਸ਼ ਦੇ ਕਮਰੇ ਵਿਚ । ਮੁੜ ਕੇ ਬੋਲਿਆ, 
'ਅਖ਼ਬਾਰ ਨਹੀ ਆਉਦਾ ਹੁਣ ।”' 

''ਅੱਛਾ'', ਉਹ ਚੁੱਪ ਹੋ ਗਿਆ । 

ਮਾਂ ਚਾਹ ਲੈ ਆਈ ਸੀ । ਉਹ ਉੱਠ ਕੇ ਚਾਹ ਪੀਣ ਲੱਗਾ । 


132 ਸਮਕਾਲੀਨ ਹਿੰਦੀ ਕਹਾਣੀਆਂ 


''ਕਝ ਰੁਪਏ ਹੋਣ ਤਾਂ ਦੌ-ਤਿੰਨ ਰੁਪਏ ਦਾ ਖੋਇਆ ਮੰਗਵਾ ਲਉ ।' ਮਾਂ ਨੰ 
ਕਿਹਾ । 
''ਅੱਛਾ ।_ 
ਉੱਠ ਕੇ ਉਸ ਨੇ ਕੋਟ ਦੀ ਜੇਬ ਵਿਚੋ ਦਸ ਰੁਪਏ ਦਾ ਨੌਟ ਕੱਢ ਥੇ ਮਾਂ ਨੂੰ ਦੈ 
ਦਿੱਤਾ | ਰ੍ 
"ਤੂੰ ਹੀ ਕਹਿ ਦੇ ਸਤੀਸ਼ ਨੂੰ । ਮੇਰੇ ਕਹਿਣ ਨਾਲ ਉਹ ਨਹੀ” ਜਾਏਗਾ । 
ਉਸ ਨੇ ਸਤੀਸ਼ ਨੂੰ ਆਵਾਜ਼ ਦਿੱਤੀ । ਸਤੀਸ਼ ਆ ਗਿਆ । 
'ਲਉ, ਇਹ ਰੁਪਏ ਲਉ । ਕੁਝ ਖੋਇਆ ਵਗੈਰਾ ਲੋ ਆਉ।' 
''ਇਆ ਆ ਗਿਆ ਹੈ'', ਸਤੀਸ਼ ਨੇ ਕਿਹਾ । 
“ਆ ਗਿਆ ਹੈ ?'' 
'ਹਾਂ, ਕੱਲ੍ਹ ਲੈ ਆਇਆ ਹਾੰ ਮੈ ।'' 
ਉਸ ਨੇ ਮਾਂ ਵੱਲ ਸੈਕਾ ਭਰੀਆਂ ਨਜ਼ਰਾਂ ਨਾਲ ਵੇਖਿਆ । 
''ਮੈਨੂੰ ਕੀ ਪਤਾ ? ਮੈਨੂੰ ਕੋਈ ਕੁਝ ਦੱਸਦਾ ਹੈ ।'' ਮਾਂ ਨੇ ਆਪਣੀ ਸਫ਼ਾਈ 
ਦਿੱਤੀ । 
''ਇਸ ਵਿਚ ਦੱਸਣ ਨਾ ਦੱਸਣ ਵਾਲੀ ਕਿਹੜੀ ਗੁੱਲ ਹੈ ?'' ਸਤੀਸ਼ ਨੇ ਕਿਹਾ । 
ਮਾਂ ਨੇ ਕੁਝ ਕਿਹਾ ਜੋ ਉਹ ਸੁਣ ਨਹੀਂ ਸਕਿਆ । 
ਉਹ ਬਾਹਰ ਆ ਕੇ ਲੌਟਰਿਨ ਜਾਣ ਦੇ ਲਈ ਡੱਗੇ ਵਿਚ ਪਾਣੀ ਲੈਣ ਲੱਗਾ । 
ਰੁਪਏ ਉਥੇ ਹੀ ਮੰਜੀ ਤੇ ਛੱਡ ਆਇਆ ਸੀ । 
ਹੱਥ ਮੂੰਹ ਧੋ ਕੇ ਉਹ ਖੁਰਸ਼ੀਦ ਦੇ ਘਰ ਜਾਣ ਦੀ ਤਿਆਰੀ ਕਰਨ ਲੱਗਾ । 
“ਸਾਈਕਲ ਹੈ ?'' ਉਸ ਨੰ ਸਤੀਸ਼ ਤੋ ਪੁੱਛਿਆ । 
.''ਨਹੀ” । 
“ਕਿੱਥੇ ਹੈ ?' 
''ਸੰਤੂ ਕਿੱਧਰੇ ਲੈ ਗਿਆ ਸੀ, ਮੌੜ ਕੇ ਨਹੀ ਲਿਆਇਆ । 
'ਮੰੜ ਕੇ ਨਹੀਂ ਲਿਆਇਆ ? ਕੀ ਕੀਤਾ ?' 
''ਕੀ ਪਤਾ ਕੀ ਕੀਤਾ ! ਵੇਚ ਦਿੱਤੀ ਹੋਵੇਗੀ । ਨਹੀ' ਤਾਂ ਕਿੱਧਰੇ ਗਿਰਵੀ ਰੱਖ 
ਦਿੱਤੀ ਹੋਵੇਗੀ ।'' 
ਉਹ ਚੁੱਪ ਹੋ ਗਿਆ । ਕੱਪੜੇ ਪਾ ਕੇ ਪੈਦਲ ਹੀ ਘਰੋ" ਨਿਕਲ ਗਿਆ । ਖੁਰਸ਼ੀਦ 
ਜੇਲ੍ਹ ਦੇ ਦੋ-ਇਕ ਅਧਿਕਾਰੀਆਂ ਨੂੰ ਜਾਣਦਾ ਸੀ । ਉਸੇ ਦੇ ਨਾਲ ਉਹ ਜੋਲ੍ਹ ਪੁੱਜਾ । 
ਜੇਲਰ ਨੇ ਸੰਤੂ ਨੂੰ ਉਥੇ ਹੀ ਆਪਣੇ ਕਮਰੇ ਵਿਚ ਬੁਲਵਾ ਲਿਆ । ਸੌਤ੍ਰ ਆ ਕੇ ਚੁੱਪ- 
ਚਾਪ ਖਲੋ ਗਿਆ । ਉਸ ਨੇ ਵੇਖਿਆ, 'ਸੌਤ੍ੂ ਦੇ ਕੱਪੜੇ ਬਹੁਤ ਮੈਲੇ ਸਨ । ਚਿਹਰੇ ਤੇ 
ਵਧੀ ਹੋਂਈ ਦਾੜ੍ਹੀ ਸੀ । 
"ਬੈਠ ਜਾਓ'', ਜੋਲਰ ਨੇ ਉਸ ਨੂੰ ਕਿਹਾ ਤਾਂ ਉਹ ਕਮਰੇ ਵਿਚ ਇਕ ਪਾਸੇ ਪਏ 
ਲੱਕੜੀ ਦੇ ਬਕਸੇ ਤੇ ਬੈਠ ਗਿਆ । ਉਹ ਵੀ ਉਥੇ ਜਾਕੇ ਉਂਸੇ ਬਕਸੇ ਤੋਂ ਬੈਠ 
ਗਿਆ । ਖੁਰਸ਼ੀਦ ਨੇੰ ਸੇੜ੍ਹ ਵੱਲ ਵੇਖਿਆ । ਫਿਰ ਸਿਗਰਟ ਸੁਲਗਾ ਕੇ ਜੇਜਰ ਨਾਲ਼ 


77 


ਛੁੱਟੀਆਂ 133 


ਗੱਲਾਂ ਕਰਨ ਲੱਗਾ । 

'ਕੀ ਹੋਇਆ ਸੀ ? 

“ਕੁਝ ਨਹੀ” ।` 

'ਕਝ ਹੋਇਆ ਹੀ ਨਹੀ` ? ਐਵੇ” ਹੀ ਤੈਨੂੰ ਪਕੜ ਲਿਆ $` 

ਮੈਨੂੰ ਨਹੀ" ਪਤਾ ।'' 

''ਅਫ਼ੀਮ ਨਹੀ" ਨਿਕਲੀ ਸੀ ਘਰੋ ?'` 

''ਅਫ਼ੀਮ $ ਨਹੀ` ਤਾਂ । ਕਦੋ" ਨਿਕਲੀ ਸੀ ? ' 

“ਫਿਰ ? ਪੁਲਸ ਨਾਲ਼ ਤੇਰੀ ਕੋਈ ਦੁਸ਼ਮਣੀ ਹੈ 7 

ਮੈਨੂੰ ਨਹੀ ਪਤਾ ।'' ਉਹ ਚੁੱਪ ਹੋ ਗਿਆ । 

ਸੈਤ ਦੀ ਆਦਤ ਹੈ, ਉਹ ਇਸੇ ਤਰ੍ਹਾਂ ਗੱਲ ਕਰਦਾ ਹੈ । ਉਹ ਚੁੰਪ ਹੋ ਗਿਆ 
ਅਤੇ ਥੈਲੇ ਦਾ ਸਾਮਾਨ ਕੱਢ ਕੇ ਉਸ ਨੂੰ ਦੇਣ ਲੱਗਾ । ਡਬਲ ਰੌਟੀ, ਮੱਖਣ ਅਤੇ ਦਾਲ- 
ਮੋੱਠ ਵਗੈਰਾ ਸੀ । ਦੋ ਪੈਕਟ ਸਿਗਰਟ ਵੀ ਸੀ । ਉਹ ਜਾਣਦਾ ਸੀ, ਸੌਤੂ ਸਿਗਰਟ 
ਪੀ'ਦਾ ਹੈ ਹਾਲਾਂ ਕਿ ਉਸ ਦੇ ਸਾਹਮਣੇ ਕਦੀ ਨਹੀ` ਪੀਤੀ । 

ਖਰਸ਼ੀਦ ਵੀ ਉੱਠ ਕੇ ਉਥੇ ਹੀ ਆ ਗਿਆ । “ਕਿਉ ਭਈ, ਕਿਉਂ ਇਹ ਸਭ 
ਕੌਮ ਕਰਦੇ ਹੋ ? ਆਪ ਪਰੇਸ਼ਾਨ ਹੁੰਦੇ ਹੋ ਅਤੇ ਘਰ ਵਾਲਿਆਂ ਨੂੰ ਵੀ ਪਰੇਸ਼ਾਨ 
ਕਰਦੇ ਹੋ । ` 

ਸੰਤੁ ਨੇ ਉਸ ਵੱਲ ਵੇਖਿਆ । ਬੋਲਿਆ ਕੁਝ ਨਹੀ” । ਜਿਵੇ ਇਹ ਦੱਸਣਾ ਚਾਹੁਦਾ 
ਹੋਵੇ, ਤਹਾਨੂੰ ਕੀ ਮਤਲਬ ਹੈ ?' 

''ਸਤੀਸ਼ ਦੀ ਸਾਈਕਲ ਕੀ ਕੀਤੀ ?'' ਉਸ ਨੇ ਪੁੱਛਿਆ । 

''ਮਿਲ ਜਾਏਗੀ ।` 

“ਹੈ ਕਿੱਥੇ ?”' 

“ਇਕ ਦੋਸਤ ਦੇ ਘਰ ਹੈ ।' 

ਥੋੜ੍ਹੀ ਦੇਰ ਬਾਅਦ ਉਹ ਖੁਰਸ਼ੀਦ ਦੇ ਨਾਲ ਵਾਪਸ ਚਲਾ ਆਇਆ । ਸਾਰੀ 
ਦੁਪਹਿਰ ਉਸ ਨੂੰ ਵਕੀਲ ਅਤੇ ਕਚਹਿਰੀ ਕਰਦਿਆਂ ਬੀਤੀ । ਬੜੀ ਮੁਸ਼ਕਲ ਨਾਲ 
ਚਾਰ ਵਜੇ ਦੇ ਲੱਗਭਗ ਜ਼ਮਾਨਤ ਮਨਜੂਰ ਹੋਈ । ਚੰਗਾ ਖਰਚ ਵੀ ਹੋਇਆ । ਉਸ ਦੇ 
ਕੋਲ ਬਹੁਤੇ ਰੁਪਏ ਨਹੀ” ਸਨ । ਖੁਰਸ਼ੀਦ ਰਾਹੀ` ਇਕ ਮਹਾਜਨ ਤੋ" ਸੰ ਰੁਪਏ ਸੂਦ ਤੇ 
ਉਧਾਰ ਲਏ ਸਨ । ਪੰਝੀ ਵਕੀਲ ਨੂੰ ਦਿੱਤੇ । ਚਾਰ-ਪੰਜ ਦਰਖਾਸਤ ਵਗੌਰਾ ਦੇਣ 
ਵਿਚ ਲੱਗ ਗਏ । ਪੰਜ ਪੇਸ਼ਕਾਰ ਨੂੰ ਦਿੱਤੇ । ਤਾਂ ਜਾ ਕੇ ਉਸ ਨੇ ਦਸਤੀ ਰਲੀਜ਼ 
ਆਰਡਰ ਬਣਾ ਕੇ ਦਿੱਤਾ । ਪੰਜ ਵਜੇ ਤੋ ਪਹਿਲਾਂ ਹੀ ਆਰਡਰ ਪਹੁਚ ਜਾਣਾ 
ਚਾਹੀਦਾ ਹੈ ਨਹੀ` ਤਾਂ ਰਿਹਾਈ ਨਾ ਹੁੰਦੀ । ਖੁਰਸ਼ੀਦ ਉਸ ਦੇ ਨਾਲ ਰਿਹਾ । ਉਸੇ 
ਦੀ ਜਾਣ-ਪਛਾਣ ਦੇ ਕਾਰਣ ਪੰਜ ਵਜੇ ਦੇ ਬਾਅਦ ਜੇਲ੍ਹ ਪਹੁੰਚਣ ਦੇ ਬਾਵਜੂਦ ਰਿਹਾਈ 
ਹੋ ਗਈ । ਰ੍ ਰ੍ 
ਖੁਰਸ਼ੀਦ ਜੇਲ ਤੋਂ ਹੀ ਮੁੜ ਗਿਆ । ਉਹ ਸੰਤ੍ਰ ਦੇ ਨਾਲ ਘਰ ਆਇਆ । ਰਸਤੇ 
ਵਿਚ ਉਸ ਨੇ ਸੌਤ੍ੂ ਨਾਲ ਕੋਈ ਗੱਲ ਨਹੀ” ਕੀਤੀ । ਸੰਤ੍ੂ ਦੇ ਚਿਹਰੇ ਤੋ` ਬਿਲਕੁਲ 


134 ਸਮਕਾਲੀਨ ਹਿੰਦੀ ਕਹਾਣੀਆਂ 


ਅਜਿਹਾ ਨਹੀ“ ਲੱਗਾਂ ਕਿ ਜਿਵੇਂ' ਉਸ ਨੂੰ ਕੁਝ ਪਛਤਾਵਾ ਹੋਵੇ । 

ਸੱਤ ਵੱਜੇ ਉਹ ਘਰ ਪੁੱਜੇ । ਪੌੜੀਆਂ ਚੜ੍ਹ ਕੇ _ਉਪਰ _ਪਹੁਚਦਿਆਂ 
ਹੀ ਕੌਮਨ ਨੇ ਜ਼ੌਰ ਨਾਲ ਕਿਹਾ, ''ਅੰਮਾਂ, ਸੋਤੂ ਮਾਮਾ ਆ ਗਏ ।` 

ਮਾਂ ਸ਼ਾਇਦ ਆਪਣੇ ਕਮਰੇ ਵਿਚ ਸੀ । ਉੱਠ ਕੇ ਬਾਹਰ ਆ ਗਈ । ਕਿਸੇ ਨੇ 
ਕਿਸੇ ਨਾਲ ਕੋਈ ਗੱਲ ਨਹੀ” ਕੀਤੀ । ਮਾਂ ਮੰਜੀ ਤੇ ਬੈਠ ਗਈ । ਉਸੇ ਤੇ ਉਹ ਵੀ 
ਬੈਠ ਗਿਆ । ਸੌਤੁ ਦੂਸਰੀ ਮੰਜੀ ਤੇ ਬੈਠ ਗਿਆ । ਸਤੀਸ਼ ਸ਼ਾਇਦ ਆਪਣੇ ਕਮਰੇ 
ਵਿਚ ਸੀ । ਉਹ ਬਾਹਰ ਨਹੀ` ਨਿਕਲਿਆ । ਉਸ ਦੀ ਪਤਨੀ ਅੰਦਰ ਰਸੋਈ ਵਿਚ 
ਕਝ ਕਰ ਰਹੀ ਸੀ । 

ਮਾਂ ਉਸ ਦੀ ਪਿੱਠ ਤੇ ਹੱਥ ਫੇਰਨ ਲੱਗੀ । ਕੌਮਨ, ਜਾ ਵੱਡੇ ਮਾਮਾ ਲਈ ਕੁਝ 
ਖਾਣ ਨੂੰ ਲੈ ਆ । ਸਵੇਰ ਤੋ" ਕੁਝ ਖਾਧਾ ਪੀਤਾ ਨਹੀ ਪੁੱਤਰ ਨੇ ।'' ਮਾਂ ਨੇ ਕਿਹਾ । 
ਫਿਰ ਸੌਤੁ ਨੂੰ ਬੋਲੀ, “ਭਈ, ਕੁਝ ਖਿਆਲ ਕਰ ਘਰ ਖ਼ਾਨਦਾਨ ਦਾ । ਅੱਜ ਇਹ ਨਾ 
ਹੁੰਦਾ ਤਾਂ ਕੌਣ ਛੁਡਾਂਦਾ ਤੈਨੂੰ ?'' 

ਸੋਤੂ ਨੇ ਕੁਝ ਕਿਹਾ ਨਹੀ” । 

'ਗੁਝੀਆਂ ਲੈ ਆਵਾਂ ?'' ਕੌਮਨ ਨੇ ਮਾਂ ਤੋ ਪੁੱਛਿਆ । 

“ਨਹੀ, ਚਾਹ ਬਣਵਾ ਦੇ ਜ਼ਰਾ । ਉਸ ਨੇ ਕਿਹਾ । 

“ਜਾ, ਮਾਮੀ ਨੂੰ ਆਖ, ਚਾਹ ਬਣਾ ਦੇਵੇ । ` ਮਾਂ ਨੇ ਕੌਮਨ ਨੂੰ ਕਿਹਾ । 

ਫਿਰ ਉਸ ਤੋਂ` ਪੁੱਛਿਆ, ''ਕੁਝ ਖਾਧਾ ਪੀਤਾ ਸੀ ਦਿਨ ਵਿਚ ?'' ਉਸ ਨੇ ਅਜੇ 
ਵੀ ਉਸ ਦੀ ਪਿੱਠ ਤੇ ਹੱਥ ਰਖਿਆ ਹੋਇਆ ਸੀ । 

'“ਹਾਂ', ਉਸ ਨੇ ਉੱਤਰ ਦਿੱਤਾ । 

ਚਾਹ ਪੀ ਕੇ ਉਹ ਬਾਹਰ ਚਲਾਂ ਗਿਆ । ਰਾਜੀਵ ਸ਼ਾਇਦ ਦੇਹਰਾਦੂਨ ਡੋ? 
ਆਇਆ ਹੋਵੇ, ਉਸ ਨੇ ਸੋਚਿਆ । ਰਾਜੀਵ ਉਸ ਦਾ ਬਚਪਨ ਦਾ ਦੌਸਤ ਸੀ। 
ਆਇਲ ਐੱਡ ਨੇਚੁਰਲ ਗੈਸ ਕਮਿਸ਼ਨ ਵਿਚ ਸਾਈ'ਟਿਫਿਕ ਅਸਿਸਟੈ'ਟ ਸੀ । ਅੱਜ 
ਕੱਲ੍ਹ ਦੇਹਰਾਦੂਨ ਵਿਚ ਪੇਸ਼ਟੇਡ ਸੀ । ਹੋਲੀ ਤੇ ਹਰ ਸਾਲ ਉਹ ਘਰ ਆਉਦਾ ਹੈ । 
ਉਸ ਦੇ ਮਕਾਨ ਤੋ ਦੂਰ ਨਹੀ' ਹੈ । 

ਉਸ ਨੇ ਜਾ ਕੇ ਰਾਜੀਵ ਨੂੰ ਆਵਾਜ਼ ਦਿੱਤੀ । ਰਾਜੀਵ ਬਾਹਰ ਆਇਆ । ਸ਼ਾਇਦ 
ਕਿੱਧਰੇ ਬਾਹਰ ਜਾ ਰਿਹਾ ਸੀ । ਉਸ ਨੇ ਕਮਰਾ ਖੋਲ੍ਹਿਆ । 

ਕੁਝ ਆਮ ਜਿਹੀਆਂ ਗੱਲਾਂ ਹੋਈਆਂ । ਫਿਰ ਅਚਾਨਕ ਰਾਜੀਵ ਨੇ ਪੁੱਛਿਆ, 
''ਸੰਤੂ ਦੇ ਬਾਰੇ ਵਿਚ...ਕੀ ਸੱਚੀ ਗੱਲ ਹੈ ?'' 

“ਹਾਂ , ਉਸ ਨੇ ਕਿਹਾ । 

'ਜ਼ਮਾਨਤ-ਵਮਾਨਤ ਨਹੀ” ਹੋਈ ?'' 

“ਹੋ ਗਈ ।'' 

ਰਾਜੀਵ ਫਿਰ ਚੁੱਪ ਹੋ ਗਿਆ । ਉਸ ਨੇ ਫਿਰ ਘੜੀ ਵੇਖੀ । 

''ਕਿੱਧਰੇ ਜਾ ਰਿਹਾ ਹੈ ਕੀ ?' ਉਸ ਨੇ ਪੁੱਛਿਆ । 

“ਹਾਂ, ਜ਼ਰਾ ਭਾਬੀ ਢੇ ਨਾਲ ਪਿਕਚਰ ਜਾਣ ਦਾ ਧ੍ਰੰਗਰਾਮ ਸੀ ।'' 


ਛੁੱਟੀਆਂ 135 


'ਉਸ ਨੇ ਵੀ ਘੜੀ ਵੇਖੀ । ਨੌ ਵੱਜੇ ਸਨ । 

“ਜਾਓ ਫਿਰ ਤੈਨੂੰ ਦੇਰ ਹੋ ਰਹੀ ਹੈ ।' ਉਹ ਖਲੋਂ ਗਿਆ । 

ਰਾਜੀਵ ਵੀ ਖਲੋ ਗਿਆ। 

''ਸਵੇਰੇ ਆਵਾਂਗਾ । ਘਰ ਹੀ ਹੋਵੇਗਾ ਨਾ ?'' 

'ਹਾਂ-ਹਾਂ। 

ਉਹ ਬਾਹਰ ਸੜਕ ਤੇ ਆ ਗਿਆ । ਚੁਰਾਹੇ ਤੋ ਉਸ ਨੇ ਭੋਲਾ ਦੀ ਦੁਕਾਨ ਤੋ” 
ਸਿਗਰਟ ਲਈ । 

'ਨਮਸਤੇ ਭਈਆ ! ਕਦੋ` ਆਏ ?'' ਭੋਲਾ ਨੇ ਪੁੱਛਿਆ । ਇਥੇ ਸੀ ਤਾਂ ਰੌਜ਼ 
ਆਫ਼ਿਸ ਜਾਂਦਿਆਂ ਉਹ ਸਾਈਕਲ ਰੋਕ ਕੇ ਭੋਲਾ ਦੀ ਦੁਕਾਨ ਤੇ ਪਾਨ ਖਾਂਦਾ ਸੀ। 

"ਕੱਲ੍ਹ ' ਉਸ ਨੇ ਕਿਹਾ ਅਤੇ ਸਿਗਰਟ ਸੁਲਗਾਣ ਲਈ ਟੀਨ ਦੇ ਡੱਬੇ ਵਿਚੋ” 
ਕਾਗ਼ਜ਼ ਦਾ ਟੁਕੜਾ ਚੁੱਕਣ ਲੱਗਾ । 

'ਮਾਚਸ ਲਉ, ਭਈਆ !'' ਭੋਲਾ ਨੇ ਉਸ ਵੱਲ ਮਾਚਸ ਵਧਾ ਦਿੱਤੀ । 

ਉਹ ਸਿਗਰਟ ਸੁਲਗਾਣ ਲੱਗਾ । 

''ਸੈਤੂ ਭਈਆ ਦੀ ਜ਼ਮਾਨਤ ਹੋ ਗਈ ?'' ਭੌਲਾ ਨੇ ਪੁੱਛਿਆ । 

''ਹਾਂ'', ਉਸ ਨੇ ਮਾਚਸ ਦੁਕਾਨ ਦੇ ਤਖ਼ਤੇ ਤੇ ਰੱਖ ਦਿੱਤੀ ਅਤੇ ਆਪਣੇ ਮਕਾਨ 
ਵੱਲ ਚਲ ਪਿਆ । 

ਘਰ ਆ ਰਿਹਾ ਸੀ ਤਾਂ ਉਸ ਨੇ ਵੇਖਿਆ, ਹੋਲੀ ਤੇ ਲੱਕੜੀਆਂ ਦਾ ਢੋਰ ਲੱਗਾ 
ਸੀ । ਦੋ-ਚਾਰ ਬੱਚੇ ਸ਼ੀਸ਼ੀਆਂ ਵਿਜ ਰੈਗ ਭਰੀ ਖੇਡ ਰਹੇ ਸਨ । ਇਕ ਨੇ ਉਸ ਦੇ 
ਕੱਪੜਿਆਂ ਤੇ ਰੈਗ ਸੁੱਟ ਵੀ ਦਿੱਤਾ ਸੀ । ਪਰ ਇਹ ਤਾਂ ਹੋਲੀ ਬਲਣ ਤੋ ਤਿੰਨ-ਚਾਰ 
ਦਿਨ ਪਹਿਲਾਂ ਹੋਣ ਲੱਗਦਾ ਹੈ । ਜਿਸ ਦਿਨ ਹੌਲੀ ਬਲਦੀ ਹੈ, ਉਸ ਦਿਨ ਤਾਂ ਬਹੁਤ 
ਰੋਗ ਚਲਦਾ ਹੈ ਪਹਿਲਾਂ । ਪਰ ਹੁਣ ਤਾਂ ਤਿਉਹਾਰ ਬਦਲ ਜਿਹੇ ਗਏ ਹਨ । ਰਸਮ 
ਨਿਭਾਣ ਦੀ ਗੱਲ ਰਹਿ ਗਈ ਹੈ । 

''ਕੀ ਅੱਜ ਹੋਲੀ ਬੁਲੌਗੀ ?' ਘਰ ਆ ਕੇ ਉਸ ਨੇਮਾਂ ਤੇ ਪੁੱਛਿਆ। 

1 4 ਰ੍ 

''ਮੌਰੀ ਪਿਚਕਾਰੀ ਵੇਖੋਗੇ, ਵੱਡੇ ਮਾਮਾ ? ' ਕੌਮਨ ਉਸ ਨੂੰ ਪਿਚਕਾਰੀ ਵਿਖਾਣ 
ਲੱਗਾ । ਟੀਨ ਦੀ ਸਸਤੀ ਜਿਹੀ ਪਿਚਕਾਰੀ ਸੀ । ਪਲਾਸਟਿਕ ਵਾਲੀ ਵੀ ਹੈ ।' ਉਸ 
ਨੇ ਪਲਾਸਟਿਕ ਦੀ ਇਕ ਜੁੰਤੀ ਨੁਮਾ ਬਣੀ ਪਿਚਕਾਰੀ ਵੀ ਉਸ ਨੂੰ ਵਿਖਾਈ । 

"ਹਾਂ, ਇਹ ਤਾਂ ਵਧੀਆ ਹੈ ।' ਉਹ ਉਸ ਨੂੰ ਹੱਥ ਵਿਚ ਲੈ ਕੇ ਵੇਖਣ ਲੱਗਾ । 

''ਇਹ ਕਹਿ ਰਿਹਾ ਸੀ, ਉਹ ਬੋਤਲ ਵਿਚ ਲਾਉਣ ਵਾਲਾ ਫੁਹਾਰਾ ਲਏਗਾ ।'' 
` ਮਾਂ ਨੇ ਕਿਹਾ, “ਪਰ ਸੁਣਿਐ ਉਹ ਬਹੁਤ ਮਹਿੰਗਾ ਆਉਦਾ ਹੈ ।'' 
'ਢਾਈ ਰੁਪਏ ਦਾ ਆਉਦਾ ਹੈ'' ਕੌਮਨ ਨੇ ਕਿਹਾ । 
“ਅੱਛਾ ਦੇਖੋ, ਕੱਲ੍ਹ ਲੈ ਦੇਵਾਂਗਾ ਤੈਨੂੰ ਉਸ ਨੇ ਕਿਹਾ । 
''ਖਾਣਾ ਖਾਉਗੇ ?'' ਮਾਂ ਨੇ ਪੁੱਛਿਆ। 
'ਹਾਂ ਲਿਆਉ' , ਉਸ ਨੇ ਕਿਹਾ ਅਤੇ ਕੱਪੜੇ ਬਦਲਣ ਲੱਗਾ । 


136 ਸਮਕਾਲੀਨ ਹਿੰਦੀ ਕਹਾਣੀਆਂ 


ਖਾਣਾ ਖਾ ਕੇ ਉਹ ਲਟ ਗਿਆ । ''ਰੋਲੀ ਤਾਪਣ ਜਾਏ”ਗਾ ?'' ਮਾਂ ਨੇ ਪੁੱਛਿਆ। 

“ਕਿੰਨੇ ਵਜੇ ਬਲੋਗੀ ?'' 

“ਸੁਣਿਆ ਹੈ ਚਾਰ ਵਜੇ ਅੱਗ ਲੱਗੇਗੀ ।` 

"ਮੈ ਨਹੀ' ਜਾਵਾਂਗਾ, ਉਸ ਨੇ ਕਿਹਾ, “ਸੰਤਹ ਕਿੱਥੇ ਗਿਐ ?' 

''ਬਾਹਰ ਵਾਲੇ ਕਮਰੇ ਵਿਚ ਨਹੀ” ਹੈ ?'' 

''ਬੱਤੀ ਤਾਂ ਨਹੀ' ਜਗ ਰਹੀ ਸੀ ਉਥੇ ।' 

''ਤਾਂ ਫਿਰ ਕਿੱਧਰੇ ਨਿਕਲ ਗਿਆ ਹੋਵੇਗਾ । ਇੰਨਾ ਸਮਝਾਇਆ ਪਰ ਉਨ੍ਹਾਂ 
ਉਪਰ ਕੌਈ ਅਸਰ ਨਹੀ” ਪੈਦਾ । ਆਪਣੇ ਨਾਲ ਹੀ ਲੌ'ਦਾਂ ਜਾ, ਇਸ ਨੂੰ, ਉਥੇ ਹੀ, 
ਕਿੱਧਰੇ ਕੋਈ ਨੌਕਰੀ ਲਗਵਾ ਦੇ । ਸ਼ਾਇਦ ਸੁਧਰ ਜਾਏ । ` 

ਉੱਸ ਨੇ ਕੁਝ ਕਿਹਾ ਨਹੀ" । ਚੁਂਪਚਾਪ ਲੋਟਿਆ ਰਿਹਾ । 

ਦੂਰ ਕਿੱਧਰੇ ਲੋਕੀ" ਫਾਗ ਗਾ ਰਹੇ ਸਨ । ਢੌਲਕ ਮੰਜੀਰੇ ਦੇ ਨਾਲ ਗਾਣ ਦੀਆਂ 
ਕੁਝ ਅਸਪੱਸ਼ਟ ਜਿਹੀਆਂ ਆਵਾਜ਼ਾਂ ਉਸ ਦੇ ਕੇਨਾਂ ਵਿਚ ਪੰ'ਦੀਆਂ ਰਹੀਆਂ । 

ਸਵੇਰੇ ਉਹ ਕੋਈ ਨੋ” ਵਜੇ ਸੌ ਕੇ ਉੱਠਿਆ । ਮਾਂ ਨੇ ਚਾਹ ਲਿਆ ਕੇ ਦਿੱਤੀ । 
ਉਸ ਨੇ ਸਿਗਰਟ ਸੁਲਗਾ ਲਈ ਅਤੇ ਚਾਹ ਪੀਣ ਲੱਗਾ । 

__ ਕੌਮਨ ਹੇਠੋ` ਰੈਗ ਖੇਡ ਕੇ ਆਇਆ ਤਾਂ ਉਪਰ ਤੌ ਹੇਠਾਂ ਤੱਕ ਰੋਗ ਨਾਲ ਤਰ 
ਸੀ । ਥਰ-ਥਰ ਕੰਬ ਰਿਹਾ ਸੀ । ਪ੍ਰੰਤੂ ਬਾਲਟੀ ਵਿਚ ਰੋਗ ਘਲੀ ਜਾ ਰਿਹਾ ਸੀ । ਮੂੰਹ 
ਤੇ ਕਿਸੇ ਨੇ ਕਾਲਖ਼ ਲਾ ਦਿੱਤੀ ਸੀ । 

ਛੋਟਾ ਭਰਾ ਛੱਤ ਤੇ ਖਲੋਤਾ ਉੱਸ ਨਾਲ ਠੱਠਾ ਕਰ ਰਿਹਾ ਸੀ । 'ਅੰਮਾਂ ਤੇ ਵੀ 
ਪਾ ਦੇ ਥੋੜ੍ਹਾ ਜਿਹਾ ਰੋਗ । ਉਹ ਆਖ ਵਿਹਾਸੀ। 

''ਪਾ ਦਿਆਂ, ਅੰਮਾਂ ?'' ਕੇਮਨ ਨੇ ਪਿਚਕਾਰੀ ਭਰਦਿਆਂ ਹੋਇਆਂ ਪੁੱਛਿਆ । 

'ਮੋਰ ਬੁੱਢੀ ਉਪਰ ਕੀ ਪਾਏ'ਗ''', ਮਾਂ ਨੇ ਕਿਹਾ, ''ਜਾ ਵੱਡੇ ਮਾਮਾ ਵੈ ਉਪਰ 
ਪਾਆ।'' 

ਕਮਨ ਨੇ ਮੁੜ ਕੇ ਉਸ ਦੇ ਕਮਰੇ ਵੱਲ ਵੇਖਿਆ । ਉਹ ਚਾਹ ਪੀ ਕੇ ਪਿਆਲਾ 
ਹੇਠਾਂ ਰੱਖ ਰਿਹਾ ਸੀ । ਉਸ ਨੇ ਕੁਝ ਕਿਹਾ ਨਹੀ` । ਕੇਮਨ ਚੁੱਂਪਚਾਪ ਬਾਲਟੀ ਲੈ ਕੇ 
ਹੇਠਾਂ ਚਲਿਆ ਗਿਆ । 

ਛੋਟੇ ਭਰਾ ਦੀ ਪਤਨੀ ਰਸੋਈ ਵਿਚ ਕਚੌਰੀਆਂ ਤਲ ਰਹੀ ਸੀ । ਦ੍ਰਸਰੇ ਚੁਲ ਤੇ 
ਮੀਟ ਬਣ ਰਿਹਾ ਸੀ, ਖੁਸ਼ਬੂ ਤੋਂ ਉਸ ਨੇ ਅੰਦਾਜ਼ਾ ਲਾਇਆ । ਕਮਰਾ ਰਸੈਂਈ ਦੇ ਨਾਲ 
ਹੋਣ ਕਾਰਣ ਉਸ ਵਿਚ ਧੂਆਂ ਭੁਰ ਰਿਹਾ ਸੀ । ਉਹ ਉੱਠ ਕੇ ਛੋਟੇ ਭਰਾ ਵਾਲੇਂ ਕਮਰੇ 
ਵਿਚ ਆ ਗਿਆ ਅਤੇ ਬਾਲਕੋਨੀ ਵਿਚ ਖਲੋਂ ਕੇ ਹੇਠਾਂ ਗਲੀ. ਵਿਚ ਦੇਖਣ ਲੱਗਾ । 

ਕਮਨ ਬਾਲਟੀ ਲੈ ਕੇ ਗਲੀ ਦੀ ਨੁੱਕਰ ਵਿਚ ਖਲੌਤਾ ਸੀ । ਗਲੀ ਵਿਚ ਕੁਝ' 
ਬੱਚੇ ਇਕ ਦੂਜੇ ਤੇ ਰੌਗ ਪਾ ਰਹੇ ਸਨ। ਹੇਠਾਂ ਪਾਈਪ ਤੇ ਪੁੱਤਨ ਸ੍ਰਨਾਰ ਮਹਿਰਨ 
ਨਾਲ ਮਜ਼ਾਕ ਕਰ ਰਿਹਾ ਸੀ । 

“ਤੇਰੇ ਤੇ ਕਿਸੇ ਨੇ ਰੋਗ ਨਹੀ” ਪਾਇਆ ?' 

'ਤੁਪਾਦੇਨਾ।' 


ਛੁੱਟੀਆਂ 137 


“ਸਭ ਦੇ ਸਾਹਮਣੇ ਕਿਵੇ" ਪਾ ਦੇਵਾਂ ?'' 

ਉਸੇ ਸਮੋ ਗਲੀ ਵਿਚ ਰੋਗ ਖੇਡਣ ਵਾਲਿਆਂ ਦੀ ਇਕ ਟੌਲੀ ਦਾਖਲ ਹੋਈ । 
ਉਹ ਉਨਾਂ ਵਿਚੋ ਕੁਝ ਲੋਕਾਂ ਨੂੰ ਜਾਣਦ' ਸੀ । ਇਸ ਤ` ਪਹਿਲਾਂ ਕਿ ਉਹ ਉਥੋ 
ਤੱਕ ਪਹੁਚਣ, ਉਹ ਬਾਲਕਨੀ ਤੋ ਹੱਟ ਕੇ ਕਮਰੇ ਵਿਚ ਆ ਗਿਆ ਅਤੇ ਬਿਸਤਰ ਤੇ 
ਲੋਟ ਕੇ ਕੋਮਨ ਦੀ ਇਕ ਕਿਤਾਬ ਚੁੱਕ ਕੇ ਪੜ੍ਹਨ ਲੱਗਾ । 

ਕਿਤਾਬ ਇਤਿਹਾਸ ਦੀ ਸੀ ( ਉਹ ਪੜ੍ਹਨ ਲੱਗਾ, ''ਇਕ ਸਮੇ ਭਾਰਤ ਬੜਾ 
ਅਮੀਰ ਦੇਸ਼ ਸੀ । ਉਸ ਨੂੰ ਸੋਨੋ ਦੀ ਚਿੜੀ ਕਹਿੰਦੇ ਸਨ... 

ਰੌਗ ਖੋਡਣ ਵਾਲੋਂ ਲੋਕੀ' ਰੇਠਾਂ ਗਲੀ ਵਿਚ ਬਹੁਤ ਸ਼ੋਰ ਕਰ ਰਹੇ ਸਨ.। ਉਹ 
ਲੌਕਾਂ ਨੂੰ ਘਰਾਂ ਵਿਚੋਂ ਬੁਲਾ ਰਹੇ ਸਨ । ਕੁਝ ਲੋਕਾਂ ਨੇ ਸ਼ਾਇਦ ਭੋਗ ਪੀਤੀ ਹੋਈ ਸੀ 
ਅਤੇ ਜ਼ੌਰ-ਜ਼ੌਰ ਨਾਲ ਹੱਸ ਰਹੇ ਸਨ । ਉਸ ਨੇ ਸੋਚਿਆ ਸ਼ਾਇਦ ਉਸ ਨੂੰ ਵੀ ਉਹ 
ਲੰਕੀ` ਬੁਲਾਣ । ਪਰ ਉਹ ਅੱਗੇ ਵੱਧ ਗਏ । 

ਉਸ ਨੂੰ ਇਹ ਸਭ ਕਦੀ ਚੈਗਾ ਨਹੀ ਲੱਗਾ । ਜਦ ਤੋ ਉਸ ਨੇ ਹੋਸ਼ ਸੈਭਾਲਿਆ 
ਕਦੀ ਇਸ ਤਰ੍ਹਾਂ ਰੈਗ ਨਹੀਂ ਖੇਡਿਆ । ਪੜਾ ਨਹੀ” ਕਿਉ', ਉਸ ਨੂੰ ਇਸ ਤਰਾਂ ਰੈਗ 
ਖੇਡਣਾ ਕੁਝ ਅਜੀਬ ਪਾਗ਼ਲਪਨ ਜਿਹਾ ਲੱਗਦਾ ਹੈ । 

''ਕੋਈ ਆਇਆ ਨਹੀ' ?'' ਉਸ ਨੇ ਮਾਂ ਤੇ ਪੁੱਛਿਆ । 

ਹਰ ਸਾਲ ਉਸ ਦੇ ਘਰ ਕੁਝ ਲੌਕੀ" ਹੋਲੀ ਤੇ ਆਉਦੇ ਹਨ--ਜੀਵਨ ਮਾਮਾ, 
ਚੌਬੇਂ ਸਾਹਿਬ, ਪਾਨ ਦਰੀਬਾ ਵਾਲੇ ਮਾਸੜ, ਬੱਚੂ ਦਾਦਾ ਆਦਿ । 

“ਅਜੇ ਤਾਂ ਕੋਈ ਆਇਆ ਨਹੀਂ'', ਮਾਂ ਨੇ ਕਿਹਾ, ''ਕੁਝ ਖਾਣਾ ਹੈ ਤਾਂ ਲੇ 
ਆਵਾਂ ?'' 

'ਨਹੀ` ', ਉਸ ਨੇ ਉੱਤਰ ਦਿੱਤਾ । 

ਉਸੇ ਸਮੇ` ਰਾਜੀਵ ਨੇ ਉਸ ਨੂੰ ਆਵਾਜ਼ ਦਿੱਤੀ । ਉਹ ਉੱਠ ਕੇ ਬਾਲਕਨੀ ਵਿਚ 
ਆ ਗਿਆ। 

'ਕੀ ਕਰ ਰਿਹਾ ਹੈ ? ਨਿਕਲ ਬਾਹਰ ।'' ਰਾਜੀਵ ਨੇ ਕਿਹਾ। 

ਜਾਣਾ ਹੀ ਪਏਗਾ, ਉਹ ਜਾਣਦਾ ਸੀ । ਉਸ ਨੇ ਕੱਪੜੇ ਬਦਲੇ (ਹਲੀ ਦੇ ਲਈ 
ਉਹ ਇਕ ਪੁਰਾਣੀ ਪੈਂਟ ਅਤੇ ਕਮੀਜ਼ ਨਾਲ ਲਿਆਇਆ ਸੀ 1) ਅਤੇ ਹੇਠਾਂ ਉਤਰ 
ਆਇਆ । ਕਮਰਾ ਖੋਲ੍ਹਿਆ । ਰਾਜੀਵ ਨੇ ਉਸ ਦੇ ਗੁਲਾਲ ਆਦਿ ਲਾ ਦਿੱਤਾ । ਉਸ 
ਨੇ ਵੀ ਉਸੇ ਤੋ ਗੁਲਾਲ ਲੈ ਕੇ ਉਸ ਦੇ ਮੱਥੇ ਤੇ ਲਗਾ ਦਿੱਤਾ । ਛੋਟਾ ਭਰਾ ਇਕ 
ਬਾਲੀ ਵਿਚ ਪਾਪੜ, ਗੁਝੀਆਂ ਆਦਿ ਦੇ ਗਿਆ । 

''ਚੱਲੋਂ, ਨਿਕਲੌਗੇ ਨਹੀ ਬਾਹਰ ?'' ਰਾਜੀਵ ਨੇ ਪੀਕ ਥੁੱਕ ਕੇ ਪਾਪੜ ਮੂੰਹ 

ਵਿਚ ਰੱਖਦਿਆਂ ਕਿਹਾ । 

'ਪੀ ਆਏ ਹੋ ਕੀ ਕਿੱਧਰੋ' ?'' ਉਸ ਨੇ ਰਹ ''ਚਲ ਚਲੀਏ ।'' 

“ਕਿੱਥੇ ਚਲੋਗੇ ?'' 

''ਇਥੋ` ਤਾਂ ਨਿਕਲੋ ।'' 

ਉਹ ਉੱਠ ਕੇ ਉੱਪਰ ਆਇਆ । ਮਾਂ ਨੂੰ ਬੋਲਿਆ, "ਹੁਣੇ ਆਉ'ਦਾ ਹਾਂ ਥੋੜ੍ਹੀ 


138 ਸਮਕਾਲੀਨ ਹਿੰਦੀ ਕਹਾਣੀਆਂ 


ਦੇਰ ਵਿਚ ।'' 

''ਉਧਰੋਂ“ ਹੀ ਮੰਝਲੀਂ ਚਾਚੀ, ਬਾਬੂ ਅਤੇ ਰਮੌਸ਼ ਦੇ ਘਰੋ” ਵੀ ਹੋਂ ਆਈ” ।'" 
ਮਾਂ ਨੇ ਕਿਹਾ । 

“ਅੱਛਾ ।'' ਉਹ ਹੇਠਾਂ ਉਤਰ ਆਇਆਂ 1 

ਗਲੀ ਤੋ ਬਾਹਰ ਨਿਕਲ ਰਿਹਾਂ ਸੀ ਤਾਂ ਨੱਕਰ ਵਿਚ ਖੜੇ ਲੜਕਿਆਂ ਨੇ ਉਸ ਨੂੰ 
ਘੇਰ ਲਿਆਂ ਅਤੇ ਉਸ ਤੇ ਰੰਗ ਪਾਣ ਲੱਗੇ । ਉਹ ਫੌਕ ਗਿਆ । 'ਬਸ-ਬਸ' ਉਸ ਨੇ 
ਘੜੀ ਨੂੰ ਪਾਣੀ ਤੇ ਭਿੱਜਣ ਤੱ ਬਚਾਣ ਲਈ ਉਸ ਦੇ ਉੱਪਰ ਰੁਮਾਲ ਬੇਨ੍ਹ ਲਿਆ । 

'ਪੀਓ ਤਾਂ ਥੋੜ੍ਹੀ ਜਿਹੀ ਲੇ ਲਓ ਚਲ ਕੇ । 

“ਕਿੱਥੇ ?'' 

"ਮੇਰੇ ਘਰ । ਇਕ ਅੱਧਾ ਲਿਆਇਆ ਸਾਂ ਮੈ" । ਥੋੜ੍ਹੀ ਪੀਤੀ, ਬਾਕੀ ਰੱਖੀ ਹੈ ।'' 

ਉਹ ਚਲਾ ਗਿਆ । ਰਾਜੀਵ ਨੇ ਅਲਮਾਰੀ ਵਿਚੋ` ਬੋਤਲ ਕੱਢੀ । ਉਪਰੋ` ਗਲਾਸ 
ਅਤੇ ਇਕ ਪਲੇਟ ਵਿਚ ਭੁਜਿਆ ਹੋਇਆ ਮਾਸ ਲੇ ਆਇਆ । 
ਮੰਜਨ ਵੀ ਨਹੀ” ਕੀਤਾ ਸੀ, ਉੱਜ ਹੀ ਪਾਣੀ ਨਾਲ ਚੂਲੀ ਕਰ ਲਈ ਸੀ । ਉਸ ਨੂੰ 
ਹਲਕਾ-ਹਲਕਾ ਨਸ਼ਾ ਚੜ੍ਹਨ ਲੱਗਾ । 

ਇਸ ਤੋਂ ਬਾਅਦ ਉਹ ਬਾਹਰ ਨਿਕਲ ਆਏ । ਉੱਜਜ ਹੀ ਮੁਹੱਲੇ ਵਿਚ ਇਧਰ 
ਉਧਰ ਬੇਮਤਲਬ ਘੁੰਮਦੇ ਰਹੇਂ । ਪਹਿਚਾਣ ਵਾਲਿਆਂ ਅਤੇ ਦੋਸਤਾਂ ਨਾਲ ਹੋਲੀ 
ਖੇਡਦੇ ਰਹੇ । 

'ਸੈ` ਜ਼ਰਾ ਲਾਲ ਬਾਗ਼ ਜਾਣਾ ਸੀ । ਚਲੌਗੇ ?'' ਕੋਈ ਫਿਕ ਘੰਟੇ ਬਾਅਦ 
ਰਾਜੀਵ ਨੰ ਕਿਹਾ । 

'ਕਿਸ ਲਈ ?'' 

''ਇਕ ਰਿਸ਼ਤੇ ਵਿਚ ਭਾਬੀ ਹੈ, ਉਨ੍ਹਾਂ ਦੇ ਘਰ ਹੀ ਜਾਣਾ ਹੈ। ਪੀਣ ਨੂੰ 
ਮਿਲੰਗੀ ਉੱਥੇ ।'' 

''ਤੂ ਹੋਆ ।'' ਉਸ ਨੇ ਕਿਹਾ । 

ਰਾਜੀਵ ਚਲਾ ਗਿਆ ਤਾਂ ਉਹ ਇਕੱਲਾ ਰਹਿ ਗਿਆ । ਪਾਨ ਦੀ ਦੁਕਾਨ ਤੋ 
ਉਸ ਨੇ ਸਿਗਰਟ ਲੋ ਕੇ ਪੀਤੀ ਅਤੇ ਇਕ ਪਲ ਖਲੌਤਾ ਸੋਚਦਾ ਰਿਹਾ ਕਿ ਕੀ ਕਰੇ । 
ਤਾਂ ਹੀ ਉਸ ਨੂੰ ਧਿਆਨ ਆਇਆ ਮਾਂ ਨੇ ਦੋ-ਚਾਰ ਜਗ੍ਹਾ ਜਾਣ ਲਈ ਕਿਹਾ ਸੀ । 

ਪਹਿਲਾਂ ਉਹ ਮੰਝਲੀ ਚਾਚੀ ਦੇ ਘਰ ਗਿਆ । ਮੰਝਲੀ ਚਾਚੀ ਵਿਧਵਾ ਸੀ । 
ਕਾਫੀ ਦਿਨ ਹੋਵੇ ਚਾਚਾ ਦੀ ਟੀ. ਬੀ. ਨਾਲ ਮੌਤ ਹੋ ਗਈ ਸੀ । ਸੈਤਾਨ ਕੋਈ ਨਹੀ” 
ਸੀ । ਮਕਾਨ ਚੰਗਾ ਵੱਡਾ ਸੀ । ਉਸੇ ਵਿਚ ਚਾਚੀ ਦੀ ਇਕ ਛੋਟੀ ਭੈਣ ਵੀ ਰਹਿੰਦੀ 
ਸੀ । ਉਹ ਵੀ ਵਿਧਵਾ ਸੀ, ਪਰ ਉਸ ਦੀ ਇਕ ਲੜਕੀ ਸੀ, ਜਿਸ ਦਾ ਵਿਆਹ ਹੋ 
ਚੁਕਾ ਸੀ । ਲੜਕੀ-ਜੁਆਈ ਵੀ ਉਸੇ ਮਕਾਨ ਵਿਚ ਰਹਿੰਦੇ ਸਨ । 

ਉਸ ਨੇ ਘਰ ਵਿਚ ਪੈਰ ਰਖਿਆ ਤਾਂ ਵਿਹੜੇ ਵਿਚ ਚੰਗਾ ਸ਼ੋਰ ਮਚਿਆ ਹੋਇਆ 
ਸੀ । ਛੋਟੀ ਚਾਚੀ ਦੀ ਲੜਕੀ ਤੋ" ਬਿਨਾਂ ਦੇਂ-ਇਕ ਹੋਰ ਲੜਕੀਆਂ ਅਤੇ ਕੁਝ ਨੌਜੁਆਨ 


ਫੱਟੀਆਂ ਰ 139 


ਵਿਹੜੇ ਵਿਚ ਰੋਗ ਖੇਡੇ ਰਹੇ ਸਨ । ਕਿਸੇ ਨੇ ਉਸ ਦੇ ਆਉਣ ਵੱਲ ਧਿਆਨ 
ਨਾਂ ਢਿੱਤਾ 1 

ਉਹ ਇਕ ਪਲ ਉਖੋਂ ਹੀ ਦਰਵਾਜ਼ੇ ਤੇ ਖਲੋਤਾ ਰਿਹਾ । ਵਿਰ ਅੱਗੇ ਵਿਹੜੇ ਵਿਚ 
ਵੱਧ ਗਿਆ । ਨਾਲ ਵਾਲੇ ਕਮਰੇ ਵਿਚ ਚਾਚੀ ਇਕ ਖਟੇਲੋ ਤੇ .ਬੈਠੀ ਸੀ । ਉਸ ਨੇ 
ਚਾਚੀ ਦੇ ਪੈਰ ਛੂਰੇਂ ਤੇ ਉਥੇ ਹੀ ਬੈਠ ਗਿਆ । 

'ਕੌਣ ਹੈ ?'' ਚਾਚੀ ਨੇ ਆਪਣੀ ਮੋਟੀ ਐਨਕ ਵਿਚੋ" ਉਸ ਵੱਲ ਵੇਖਿਆ । 

''ਮੈ ਹਾਂ-ਵਿਪਿਨ ।' ਉਹ ਜਾਣਦਾ ਸੀ ਕਿ ਚਾਚੀ ਨੂੰ ਸਾਫ਼ ਵਿਖਾਈ ਦਿੰਦਾ ਰੈ । 
ਇਹ ਸਿਰਫ਼ ਉਸ ਦੀ ਆਦਤ ਹੈ । 

''ਵਿਪਿਨ ! ਬੈਠੋ ਭਈ ।'' 

ਉਹ ਪਹਿਲਾਂ ਹੀ ਬੈਠ ਚੁੱਕਾ ਸੀ । 

“ਹੋਲੀ ਤੇ ਆਉਂਦੇ ਹੋ ਤਾਂ ਵੇਖ ਲੰ'ਦੀ ਹਾਂ, ਨਹੀਂ ਤਾਂ ਮੈਨੂੰ ਕੀ ਪਤਾ ਮੇਰੇ ਵੀ 
ਕੋਈ) ਹੈ ।'' ਚਾਚੀ ਨੇ ਕਿਹਾ । 

''ਮੇਰਾ ਟਰਾਂਸਫਰ ਹੋ ਗਿਐ ਨਾ !'' ਉਸ ਨੇ ਉਨ੍ਹਾਂ ਦੀ ਗੱਲ ਵਿਚ ਛੁਪੇ ਵਿਅੰਗ 
ਵੱਲ ਧਿਆਨ ਨਹੀ' ਦਿੱਤਾ 4 

“ਕਿੱਥੇ ?' 

“ਪਟਨਾ ।” 

''ਕਦੌ` ਹੋਇਆ ?'' 

'ਕਈ ਮਹੀਨੇ ਹੋ ਗਏ ।'' ਉਸ ਨੂੰ ਚੋਗੀ ਤਰ੍ਹਾਂ ਯਾਦ ਸੀ ਕਿ ਪੰਟਨਾ ਜਾਣ ਤੋਂ” 
ਪਹਿਲਾਂ ਉਰ ਉਨ੍ਹਾਂ ਨੂੰ ਮਿਲਣ ਆਇਆ ਸੀ ਅਤੇ ਆਪਣੇ ਟਰਾਂਸਵਰ ਦੇ ਬਾਂਰੇ ਵਿਚ 
ਉਨ੍ਹਾਂ ਨੂੰ ਦਾੱਜਿਆ ਸੀ । 

“ਚਾਚੀ ਕੁਝ ਦੇਰ ਚੁੱਪ ਰਹੀ ।'' ਫਿਰ ਆਪਣੇ ਆਪ ਬੋਲੀ, “ਮੰ ਤਾਂ ਤੌਗ ਆ 
ਗਈ ਇਸ ਘਰ ਤੋਂ` । ਇਨ੍ਹਾਂ ਲੜਕੀਆਂ ਨੇ ਸਵੇਰੇ ਡੋ` ਹੀ ਖੱਪ ਖਾਨਾ ਮਚਾ ਰਖਿਆ 
ਦੀ, ਓਂ ਛੋਟੀ, ਸ਼ਕਨ ਸਬਿਤਾ ! ਕੋਈ ਨਹੀਂ ਸੁਣਦਾ ।'` 

` “ਕੀ ਹੈ ?'' ਕਿਸੇ ਨੇ ਕਿਹਾ 

“ਉਹ, ਪਲੇਟ ਵਿਚ ਕੁਝ ਦੇ ਜਾਓਂ । ਵਿਪਿਨ ਆਇਆ ਹੈ।' 

''ਕੌਣ ਵਿਪਿਨ ?'' ਛੋਟੀ ਚਾਚੀ ਨੇ ਰਸੋਈ 'ਚੋ” ਪੁੱਛਿਆ । 

'ਉਹ ਫੱਤੇ ਦਾ ਲੜਕਾ ।` 

''ਅੱਛਾ ਆਉਦੀ ਹਾਂ । _ 

ਵਿਹੜਾ ਅਜੇ ਵੀ ਲੜਕੀਆਂ ਦੀ ਖਿੜਖੜਾਹਟ ਨਾਂਲ ਗੂਜ ਰਿਹਾ ਸੀ 

“ਕੌਣ ਹਨ ਇਹ ?'' ਉਸ ਨੇ ਪੁੱਛਿਆ । 

''ਛੋਟੀ ਲੜਕੀ ਦੀਆਂ ਸਹੇਲੀਆਂ ਹਨ ਸਭ । ਮੇਰੀ ਤਾਂ ਨੱਕ ਵਿਚ ਢੋਮ ਹੋ ਗਿਆ 
ਹੈ। ਉਹ ਮੈ ਆਖਦੀ ਹਾਂ ਹੁਣ ਬੱਸ ਵੀ ਕਰੋ ।' ਉਹ ਕੁਝ ਹੱਸੀ, ਫ਼ਿਰ ਬੋਲੀ, 
'ਦੇਵਰ ਆਇਆ ਹੈ ਹੌਲੀ ਖੇਡਣ । ਉਥੇ ਹੀ ਸਭ ਲੱਗੀਆਂ ਹਨ।' , 

''ਅੱਛਾ । ਹੋਰ ਲੋਕੀ` ਵੀ ਤਾਂ ਹਨ'', ਉਸ ਨੇ ਕਿੰਹਾ । 


140 ਸਮਕਾਲੀਨ ਹਿੰਦੀ ਕਹਾਣੀਆਂ 


“ਉਸੇ ਦੇ ਹੀ ਦੋਸਤ-ਵੌਸਤ ਹਨ ।'' 

ਤਦ ਤੱਕ ਛੋਟੀ ਚਾਚੀ ਕਰਝ ਖਾਣ-ਪੀਣ ਦਾ ਸਮਾਨ ਲੇ ਆਈ । ''ਓ ਇਹ ਤਾਂ 
ਬਹੁਤ ਹੈ ।' ਉਸ ਨੇ ਕਿਹਾ । ਰ੍ 

“ਭਈ, ਥੋੜ੍ਹਾ ਕੱਢ ਲਓ, ਜ਼ਿਆਦਾ ਹੈ ਤਾਂ । ਮੈਨੂੰ ਤਾਂ ਕੁਝ ਵਿਖਾਈ ਨਹੀ” 
ਦਿੰਦਾ ।' ਚਾਚੀ ਨੇ ਕਿਹਾ । ਤਦ ਤੱਕ ਛੋਟੀ ਚਾਚੀ ਦਾ ਜੁਆਈ ਰਾਮ ਪ੍ਰਸਾਦ ਆ 
ਗਿਆ । ਉਹ ਰੀਜਨਲ ਟਾਂਸਪੋਰਟ ਵਿਚ ਕੌਮ ਕਰਦਾ ਸੀ । ਚੋਗੀ ਆਮਦਨੀ ਹੈਦੀ 
ਸੀ । ਉਸ ਦੇ ਨਾਲ ਉਂਸ ਦੇ ਦੋ-ਇਕ ਦਸਤ ਵੀਂ ਸਨ। 

''ਅਰੋਂ ਵਿਪਿਨ ਬਾਬੂ ! ਆਓ ਭਈ, ਆਓ । ਕਦੋ ਆਏ ਪਟਨਾ ਤੋ" ?'' ਉਹ 
ਉਸ ਨੂੰ ਆਪਣੇ ਕਮਰੇ ਵਿਚ ਬੁਲਾ ਕੇ ਲੋ ਗਿਆ । ਉਸ ਦੇ ਦੋਸਤ ਵੀ ਉਥੇ ਹੀ ਬੈਠ 
ਗਏ । ਰਾਮ ਪ੍ਰਕਾਸ਼ ਛੋਟੇ-ਛੋਟੇ ਗਲਾਸਾਂ ਵਿਚ ਸ਼ਰਾਬ ਪਾਉਣ ਲੱਗਾ । ਦੇਸੀ 
ਸ਼ਰਾਬ ਸੀ । 

“ਮੇਰੋ ਵਾਸਤੇ ਨਾ ਦੇਣਾ'', ਉਸ ਨੇ ਕਿਹਾ । 

“ਕਿਉਂ ? ਪੀ'ਦੇ ਨਹੀ” ਹੋ ਕੀ ?'' 

“ਉਂਜ ਹੀ ਕਦੀ ਪੀ ਲਈ ਤਾਂ ਪੀ ਲਈ ।' 

“ਕਦੀ-ਕਦੀ ਦੇ ਲਈ ਹੀ ਤਾਂ ਹੈ ।' ਉਸ ਨੇ ਉਸ ਦੇ ਗਲਾਸ ਵਿਚ ਵੀ ਪਾ 
ਦਿੱਤੀ । ਉਸ ਨੇ ਫਿਰ ਇਨਕਾਰ ਨਹੀ` ਕੀਤਾ । 

'ਸੋਤੂ ਦਾ ਸਭ ਠੀਕ ਹੋ ਗਿਆ ਨਾ ?'” ਰਾਮ ਪ੍ਰਕਾਸ਼ ਨੇ ਪੁੱਛਿਆ । 

“ਅਜੇ ਤਾਂ ਨਹੀ` ।'' 

'ਓ, ਸਭ ਠੀਕ ਹੋਂ ਜਾਏਗਾ । ਇਸ ਵਿਚ ਕੁਝ ਹੈ ਨਹੀਂ` । ਬਿਸ਼ਨ ਸਿੰਘ ਨੂੰ ਮੈ 
ਕਹਿ ਦੇਵਾਂਗਾ । 

“ਕੌਣ ਬਿਸ਼ਨ ਸਿੰਘ ?' 

''ਡੀ. ਆਈ. ਐਸ. ਪੀ. ਸਿਟੀ । ਮੇਰੇ ਘਰ ਤਾਂ ਆਂਦੇ ਰਹਿੰਦੇ ਹਨ । ਸੰਤ 
ਪਿੱਛੋ ਜਿਹੇ ਹੀ ਮਿਲਿਆ ਸੀ । ਮੈ ਉਸ ਨੂੰ ਕਿਹਾ ਹੈ, ਮੈਨੂੰ ਦੋ-ਇਕ ਦਿਨ ਵਿਚ 
ਯਾਦ ਕਰਾ ਦੇਵੇਂ ।'' 

ਉਹ ਚੁੱਪ ਰਿਹਾ । ਵਿਹੜੇ ਵਿਚ ਸ਼ੋਰ ਘੱਟ ਹੋ ਗਿਆ ਸੀ । ਉਹ ਥੋੜ੍ਹੀ ਦੇਰ ਹੋਰ 
ਬੈਠਾ, ਫਿਰ ਉੱਠ ਕੇ ਖਲੋਂ ਗਿਆ । 

'ਅੱਛਾ, ਹੁਣ ਚਲਾਂ'' ਉਸ ਨੇ ਰਿਹਾ । 

''ਚਲੌਗੇ ? ਅੱਛਾ ।' ਰਾਮ ਪ੍ਰਕਾਸ਼ ਉਸ ਨੂੰ ਬਾਹਰ ਤੱਕ ਛੱਡਣ ਆਇਆ । _ 

ਵਿਹੜੇ ਵਿਚ ਰੰਗ ਖੋਡਣਾ ਬੰਦ ਹੋ ਗਿਆਂ ਸੀ ਅਤੇ ਇਕ ਦੂਜੇ ਢੇ ਮੂੰਹ ਤੇ 
ਚਮਕੀਲੋ ਸੁਨਿਹਰੀ ਪਾਊਡਰ ਲਾਏ ਜਾ ਰਹੇਂ ਸਨ । 

ਤ 'ਅਰੇ ਭਈ, ਇਨ੍ਹਾਂ ਉਪਰ ਵੀ ਰੈਗ ਪਾ ਦਿਓਂ ਜ਼ਰਾ । ਰਾਮ ਪ੍ਰਕਾਸ਼ ਨੇ 
ਲੜਕੀਆਂ ਨੂੰ ਕਿਹਾ । 

''ਤੁਸੀ` ਤਾਂ ਜੀਜਾ ਜੀ, ਉਥੇ ਕਮਰੇ ਵਿਚ ਜਾ ਕੇ ਛੁੱਪ ਗਏ ।'' ਕਿਸੇ ਲੜਕੀ 
ਨੇ ਕਿਹਾ । 


ਛੁੱਟੀਆਂ 141 


''ਛੁੱ'ਪਿਆ ਨਹੀ' । ਤੇਰੇ ਨਾਲ ਰੰਗ ਖੇਡਣ ਦੀ ਤਿਆਰੀ ਕਰ ਰਿਹਾਂ ਹਾਂ।' 

ਉਹ ਚਾਚੀ ਦੇ ਕੋਲ ਆ ਗਿਆ । 'ਚਲਦਾ ਹਾਂ ਚਾਚੀ' । ਉਸ ਨੇ ਕਿਹਾ । 

''ਅੱਛਾ ਭਈ । ਪਾਨ ਲੌ ਲਿਆ ? 

''ਹਾਂ' ਉਸ ਨੇ ਕਿਹਾ । 

''ਇਹ ਸੰਤੁ ਦੇ ਬਾਰੇ ਵਿਚ ਸੁਣਨ ਵਿਚ ਆਇਆ ਕਿ ਜੇਲ੍ਹ ਹੋ ਗਈ ।' 

'ਹਾਂ।` 

"ਛੁੱਟ ਗਿਐ $'' 

"ਅਜੇ ਨਹੀ`। 

''ਜੇਲਹ ਵਿਚ ਹੀ ਹੈ ? 

''ਨਹੀ', ਅਜੇ ਜ਼ਮਾਨਤ ਹੋ ਗਈ ਹੈ । ਅੱਛਾ ਨਮਸਤੇ, ਚਾਚੀ ।' 

ਉਥੋ` ਉਹ ਬਾਬੂ ਦਾਦਾ ਦੇ ਘਰ ਆ ਗਿਆ । ਬਾਬੂ ਦਾਦਾ ਉਸ ਦੇ ਚਚੇਰੇ ਭਰਾ 
ਸਨ । ਉਸ ਤੋ ਉਮਰ ਵਿਚ ਕਾਫੀ ਵੱਡੇ ਸਨ, ਸਗੋ” ਉਸ ਨੂੰ ਗੋਦ ਵਿਚ ਖਿਡਾਇਆ 
ਸੀ । ਉਹਨਾਂ ਦੀ ਪੜ੍ਹਾਈ ਲਿਖਾਈ ਉਸੇ ਦੇ ਘਰ ਉਸ ਦੇ ਪਿਤਾ ਦੀ ਦੇਖ-ਰੋਖ ਵਿਚ 
ਹੋਈ ਸੀ । ਵਿਆਹ ਵੀ । ਪ੍ਰੰਤੂ ਵਿਆਹ ਦੇ ਚਾਰ-ਪੰਜ ਸਾਲ ਬਾਅਦ ਉਹ ਆਪਣੇ 
ਪਰਿਵਾਰ ਨੂੰ ਲੈ ਕੇ ਵੱਖ ਹੋ ਗਏ ਸਨ । ਕੁਝ ਦਿਨ ਦੋਹਾਂ ਘਰਾਂ ਵਿਚ ਆਣਾ ਜਾਣਾ ਵੀ 
ਬੈਦ ਰਿਹਾ ਸੀ । ਕੌਮ-ਕਾਜ ਵਿਚ ਇਕ ਘਰ ਤੋ ਦੂਜੇ ਘਰ ਸੱਦਾ ਆਉਦਾ, ਪਰ 
ਸ਼ਾਮਲ ਕੋਈ ਨਾ ਹੈਦਾ । ਆਖਰ ਕਾਫੀ ਦਿਨਾਂ ਬਾਅਦ ਹੌਲੀ-ਹੌਲੀਂ ਆਣਾ ਜਾਣਾ 
ਸ਼ੁਰੂ ਹੋ ਗਿਆ। 

ਸੁਰੂ ਵਿਚ ਬਾਬੂ ਦਾਦਾ ਬੜੇ ਗੁੱਸੇ ਵਾਲੇ ਮਿਜ਼ਾਜ਼ ਦੇ ਸਨ । ਉਨ੍ਹਾਂ ਦਾ ਸਾਰਾ 
ਘਰ, ਪਤਨੀ, ਬੱਚੇ ਸਭ ਉਨ੍ਹਾਂ ਦੇ ਸਾਹਮਣੇ ਥਰ-ਥਰ ਕੋਬਦੇ ਸਨ । ਪਰ ਹੁਣ ਉਹ 
ਕਾਫੀ ਨਰਮ ਪੰ ਗਏ ਹਨ । 

“ਆਓ, ਆਓ ।'' ਬਾਬੂ ਦਾਦਾ ਨੇ ਉਸ ਨੂੰ ਕਿਹਾ ਅਤੇ ਉਸ ਨੂੰ ਕੁਰਸੀ ਤੇ 
ਬਿਠਾ ਕੇ ਆਪ ਤਖ਼ਤ ਤੇ ਬੈਠ ਗਏ । 

ਕਾਫੀ ਦੇਰ ਉਹ ਨਾਲ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇਂ । ਪਟਨਾ ਸ਼ਹਿਰ 
ਦੇ ਬਾਰੇ ਵਿਚ । ਆਪਣੇ ਦਫ਼ਤਰ ਦੇ ਬਾਰੇ ਵਿਚ ! ਆਪਣੇ ਅਤੇ ਉਸ ਦੇ ਬਾਬਾ ਦੇ 
ਬਾਰੇ ਵਿਚ । ਇਸ ਦੌਰਾਨ ਉਸ ਨੂੰ ਸਿਗਰਟ ਵੀ ਪੌਸ਼ ਕੀਤੀ । 

ਉਸ ਨੇ ਅੱਜ ਤੱਕ ਉਨ੍ਹਾਂ ਦੇ ਸਾਹਮਣੇ ਸਿਗਰਟ ਨਹੀਂ ਪੀਤੀ ਸੀ । ਇਸ ਲਈ 
ਉਸ ਨੇ ਇਨਕਾਰ ਕਰ ਦਿੱਤਾ । 

'“ਪੀਓ, ਪੀਓ । ਹੁਣ ਤੂੰ ਵੱਡਾ ਹੋ ਗਿਆ ਹੈ' । ਨੌਕਰੀ ਕਰਦਾ ਹੈ” । ਇਹ ਸਭ 
ਕਦੋ” ਤੱਕ ਚਲੇਗਾ ?'' 

ਉਸ ਨੇ ਸਿਗਰਟ ਸੁਲਗਾ ਲਈ । 

ਉਨ੍ਹਾਂ ਦੇ ਕਮਰੇ ਵਿਚ ਘਰ ਦੇ ਹੋਰ ਕਿਸੇ ਵਿਅਕਤੀ ਨੂੰ ਆਉਣ ਦੀ ਇਜਾਜ਼ਤ 
ਨਹੀ ਸੀ । ਇਸ ਲਈ ਘਰ ਦੇ ਬੱਚੇ ਉੱਸ ਨੂੰ ਉਥੇ ਬੈਠਿਆਂ ਵੇਖ ਕੇ ਦਰਵਾਜ਼ੇ ਤ` ਹੀ 
ਨਮਸਤੇ ਕਰਕੇ ਚਲੇ ਗਏ । 


142 ਸਮਕਾਲੀਨ ਹਿੰਦੀ ਕਹਾਣੀਆਂ 


“ਸ਼ਰਾਬ ਪੀਓਂਗੇ $'' ਉਨ੍ਹਾਂ ਨੇ ਪੁੱਛਿਆ । 

'ਨਹੀਂ-ਨਹੀ” ।` 

“ਪੀਂਦੇ ਹੋ। ਰ 

“ਜੀ ਨਹੀ ।' ਉਸ ਨੇ ਸੋਚਿਆ, ਕਿੱਧਰੇ ਉਸ ਦੇ ਮੂੰਹ 'ਚੋ' ਬੂ ਤਾਂ ਨਹੀ" ਆ 
ਰਹੀ ਹੈ । 

'ਪੀ'ਦੇ ਹੋ ਤਾਂ ਦਿਆਂ ਥੋੜ੍ਹੀ । ਨਹੀ' ਪੀ'ਦੇ ਤਾਂ ਨਾ ਪੀਓ ।'' ਉਨ੍ਹਾਂ ਨੇ ਕਿਹਾਂ 
ਅਤੇ ਆਪਣੀ ਲੜਕੀ ਨੂੰ ਆਵਾਜ਼ ਦਿੱਤੀ, ''ਰੇਖਾ, ਚਾਚਾ ਨੂੰ ਅੰਦਰ ਲੈ ਜਾਓ । 
ਨਾਸ਼ਤਾ ਵਾਸਤਾ ਕਰਵਾਓ 1'' 

''ਜੈ` ਚਲਾ ਜਾਂਦਾ ਹਾਂ ।' ਉਹ ਉੱਠ ਕੇ ਖਲੋਂ ਗਿਆ। 

ਆਓ ਲਾਲਾ ਜੀ, ਤੁੰ ਤਾਂ ਦਿਖਾਈ ਹੀ ਨਹੀਂ ਦਿੰਦਾ ।' ਉਸ ਦੇ ਅੰਦਰ 
ਆਉ ਦਿਆਂ ਹੀ ਭਾਬੀ ਨੇ ਕਿਹਾ । 

''ਤੁਹਾਡੀ ਤਬੀਅਤ ਕੈਸੀ ਹੈ ?'' ਉਸ ਨੇ ਪੁੱਛਿਆ । ਭਾਬੀ ਆਮ ਤੌਰ ਤੇ 
ਬੀਮਾਰ ਰਹਿੰਦੀ ਹੈ । ਉਸ ਦੇ ਹੱਥਾਂ ਪੈਰਾਂ ਵਿਚ ਸੋਜ ਆ ਜਾਂਦੀ ਹੈ । ਦਿਲ ਧੜਕਣ 
ਦੀ ਵੀ ਬੀਮਾਰੀ ਹੈ । 

''ਅੱਜ ਉੱਠੀ ਹਾਂ ਥੋੜ੍ਹੀ ਦੇਰ ਦੇ ਲਈ । ਤਿਓਹਾਰ ਤੇ ਨ ਉੱਠਿਆ ਜਾਏ ਤਾਂ 
ਵੀ ਕੌਮ ਨਹੀ` ਬਣਦਾ । ਪਰ ਦੋਖੋ, ਜ਼ਰਾ ਜਿਹਾ ਕੌਮ ਕੀਤਾ ਹੈ, ਪੈਰ ਫੁੱਲ ਗਏ । 
ਉਹ ਧੋਤੀ ਉੱਗੀ ਕਰਕੇ ਪੰਰ ਦਿਖਾਣ ਲੱਗੀ । 

ਉਹ ਮੰਜੀ ਤੇ ਬੈਠ ਗਿਆ । 

''ਮੁੰਨਾ ` ਭਾਬੀ ਨੇ ਲੜਕੇ ਨੂੰ ਆਵਾਜ਼ ਦਿੱਤੀ, “ਲਿਆ ਬੇਟਾ, ਜ਼ਰਾ ਗੜਵੀਂ 
ਵਿਚ ਰੰਗ ਘੱਲ ਲਿਆ । ਲਾਲਾ ਜੀ ਨਾਲ ਹੋਲੀ ਤਾਂ ਖੇਡ ਲਵਾਂ । ਹਾਲਾਂ ਕਿ ਨਹਾ 
ਚੁਕੀ ਹਾਂ ਮੈ।'' 

“ਨਹੀ'-ਨਹੀ', ਰਹਿਣ ਦਿਓ । ਐਵੇ ਹੀ ਅਬੀਰ ਲਗਾ ਦਿੰਦਾ ਹਾਂ ।'' ਉਸ ਨੇਂ 
ਥੋੜ੍ਹਾ ਜਿਹਾ ਅਬੀਰ ਜੱਬ ਵਿਚੋ" ਕੱਢ ਕੇ ਭਾਬੀ ਦੇ ਮੱਥੇ ਤੇ ਲਾ ਦਿੱਤਾ । 

ਭਾਬੀ ਨੇ ਹੱਥ ਵਿਚ ਅਬੀਰ ਲੌ ਕੇ ਉਂਸ ਦੇ ਸਾਰੇ ਮੂੰਹ ਵਿਚ ਅਤੇ ਵਾਲਾਂ ਵਿਚ 
ਭਰ ਦਿੱਤਾ । ਉਹ ਚੁਪਚਾਪ ਖਲੌਤਾ ਰਿਹਾ । 

ਹੁਣ ਤੱਤ ਰੇਖਾ ਥਾਲੀ ਵਿਚ ਗੁਝੀਆਂ ਪਾਪੜ ਆਦਿ ਲੈ ਆਈ । 

"ਸ਼ਰਾਬ ਪੀਤੀ ਹੈ ਚਾਚਾ ਨੇ ।'' ਉਸ ਨੇ ਕਿਹਾ । 

"ਅੱਛਾ, ਉਸ ਨੇ ਕਿਹਾ, ''ਤੌਨੂੰ ਕਿਵੇਂ ਪਤਾ ?'' 

"ਬਾਬੂ ਪੁੱਛ ਨਹੀ" ਰਹੇ ਸਨ ?” 

"ਚਲ ਦੌੜ ਇਥੋਂ” ।' ਭਾਬੀ ਨੇ ਉਸ ਨੂੰ ਡਾਂਟਿਆਂ । 

“ਕਿਸ ਕਲਾਸ ਵਿਚ ਹੈ ਇਹ ?'' ਉਸ ਨੇ ਪੁੱਛਿਆ । 

"ਤੀਜੀ ਵਿਚ ਨਾਂ ਲਿਖਵਾਇਆ ਹੈ ਇਸ ਸਾਲ ।'' ਭਾਬੀ ਨੇ ਉੱਤਰ ਢਿੱਤਾ ॥ 

“ਉਹ ਗੁਝੀਆਂ ਖਾਂਦਾ ਰਿਹਾ। 

“ਇਕ ਪੂੜੀ ਲੈ ਆਉਣ, ਲਾਲਾ ਜੀ ।'' 


ਛੁੱਟੀਆਂ 143 


'ਨਹੀ', ਨਹੀ, ਭਾਬੀ ।' 

'“ਇਕ ਹੌਰ, ਬੱਸ । 

“ਨਹੀ, ਫਿਰ ਕਦੀ ਖਾਵਾਂਗੇਂ । ਪੇਟ ਭਰਿਆ ਹੈ ।` 

“ਅੱਛਾ ਇਹ ਸਾਰੀਆਂ ਗੁਝੀਆਂ ਖਾ ਲਓ ।'' ਭਾਬੀ ਪਾਨ ਖਾਣ ਲੱਗੀ । 

“ਜਦੋਂ ਸਾਡੀ ਸ਼ਾਦੀ ਹੋਈ ਸੀ, ਤੂੰ ਆਪਣੇਂ ਦਾਦਾ ਨਾਲ ਰੌਗ ਖੋਡਣ ਆਇਆ 
ਸੀ, ਭਾਬੀ ਨੇ ਕਿਹਾ, ''ਚਾਰ ਸਾਲ ਦਾ ਹੋਵੇਗਾ । ਜ਼ਰਾ ਜਿਹੀ ਪਿਚਕਾਰੀ ਲਈ 
ਹੋਈ ਸੀ । ਤੈਨੂੰ ਯਾਦ ਹੋਵੇਗਾ । ਮੈ” ਤੇਰੇ ਉਪਰ ਰੋਗ ਪਾ ਦਿੱਤਾ ਸੀ, ਤਾਂ ਤੂੰ ਰੋਣ 
ਲੱਗਾ ਸੀ--ਈ.ਈ. । ਚੁੱਪ ਕਰਾਈਏ, ਚੁੱਪ ਹੀ ਨਾ ਹੋਵੇ । ਫਿਰ ਸਾਡੇ ਬਾਬੂ ਜੀ ਨ 
ਤੈਨੂੰ ਪੰਜ ਰੁਪਏ ਦਾ ਨੌਟ ਦਿੱਤਾ ਤਾਂ ਚੁੱਪ ਹੋਇਆ । ਗੁਝੀਆਂ ਤੇਨੂੰ ਖਾਣ ਲਈ 
ਦਿੱਤੀਆਂ ਤਾਂ ਤੂੰ ਜੇਬ ਵਿਚ ਭਰ ਲਈਆਂ ਸਨ । ਯਾਦ ਨਹੀਂ” ਹੋਵੇਗਾ ਤੰਨੂੰ ।'' 

ਉਹ ਹੱਸਣ ਲੱਗਾ, ''ਯਾਦ ਕਿੱਥੇ ਹੋਵੇਗਾ ।' ਉਸ ਨੇ ਕਿਹਾ । 

ਹਰ ਸਾਲ ਹੋਲੀ ਤੇ ਭਾਬੀ ਉਸ ਨੂੰ ਇਸ ਗੱਲ ਦੀ ਯਾਦ ਦੁਆਂਦੀ ਹੈ ਅਤੇ ਉਹ 
ਇਸ ਤਰ੍ਹਾਂ ਸੁਣਦਾ ਹੈ ਜਿਵੇ' ਪਹਿਲੀ ਵਾਰ ਸੁਣ ਰਿਹਾ ਹੈ । 

ਚਲਣ ਲੱਗਾ ਤਾਂ ਭਾਬੀ ਨੇ ਪੁੱਛਿਆ, "ਛੋਟੇ ਲਾਲਾ ਅਤੇ ਸੌਤੂ ਲਾਲਾ ਨਹੀ` 
ਆਏ ?` 

“ਘੁੰਮ ਰਹੇ ਹੋਣਗੇ ਇਧਰ ਉਧਰ । 

'ਸੋਤੂ ਲਾਲਾ ਦੀ ਕਿੱਧਰੇ ਨੌਕਰੀ ਲੱਗੀ ? 

"ਨੌਕਰੀ ਕੀ ਲੱਗੇਗੀ ਉਸ ਦੀ ! ਅਜੇ ਕੱਲ੍ਹ ਤਾਂ ਜੇਲ੍ਹ ਤੋ ਲੰ ਕੇ 
ਆਇਆ ਹਾਂ।` 

“ਜੇਲ ਤੋ ! 

“ਹਾਂ, ਤੁਸਾਂ ਨਹੀ' ਸੁਣਿਆ ? ਪਤਾ ਨਹੀਂ” ਕਿੱਥੋ ਹਫੀਮ-ਵੀਮ ਲੈ ਆਇਆ 
ਸੀ । ਉਹੀ ਪੁਲਸ ਪਕੜ ਲੈ ਗਈ ਸੀ । 

“ਤਾਂ ਹੁਣ ਮੁਕੱਦਮਾ ਚਲੰਗਾ ? 

“ਹਾਂ, ਚਲੋਗਾ ਹੀ । ` 

'“ਰਾਮ ਰਾਮ ! ਇਹ ਸੌਤੂ ਲਾਲਾ ਨੂੰ ਕੀ ਹੋ ਗਿਆ ?' 

''ਦਿਮਾਗ਼ ਦੀ ਖ਼ਰਾਬੀ । ਹੌਰ ਕੀ ਕਿਹਾ ਜਾਏ ?'' 

ਭਾਬੀ ਉਸ ਨੂੰ ਛੱਡਣ ਦਹਿਲੀਜ਼ ਤੱਕ ਆ ਗਈ । 

“ਸੁਣਿਐ, ਭਾਬੀ ਨੇ ਕਿਹਾ, 'ਸੋਤੂ ਲਾਲਾ ਪਕੜਿਆ ਗਿਆ ਸੀ ਕੱਲ੍ਹ ਹੀ ਛੁੱਟ 
ਕੇ ਆਇਆ ਹੈ 1'' 

"ਕੀ ਹੋਇਆ ?'' ਦਾਦਾ ਉੱਠ ਕੇ ਖਲੋ ਗਏ । 

ਉਸ ਨੇ ਸੈਖੋਪ ਵਿਚ ਸਾਰੀ ਗੱਲ ਦੱਸੀ । 

ਦਾਦਾ ਕਹਿਣ ਲੱ ਗੇ, ''ਅੱਜ ਕੱਲ੍ਹ ਦੇ ਲੜਕਿਆਂ ਦੀ ਸਮਝ ਵਿਚ ਹੀ ਕੁਝ ਨਹੀ' 
ਆਉਂਦਾ । ਸਾਡੇ ਵੀ ਤਾਂ ਸਾਹਿਬਜ਼ਾਦੇ ਹਨ । ਇਨ੍ਹਾਂ ਨੂੰ ਵੀ ਕਿਸੇ ਦਿਨ ਜੇਲ੍ਹ 
ਹੋਵੇਗੀ ।_ 


144 ਸਮਕਾਲੀਨ ਹਿੰਦੀ ਕਹਾਣੀਆਂ 


ਮੁੰਨਾ ਉਥੇ ਹੀ ਖੜਾ ਸੀ । ਉਸ ਨੇ ਉਨ੍ਹਾਂ ਵੱਲ ਵੇਖਿਆ । ''ਅੱਛਾ, ਚਲਾਂ, 
ਦਾਦਾ ।'' ਉਸ ਨੇ ਕਿਹਾ । ਉਸ ਨੂੰ ਦੇਰ ਹੋ ਰਹੀ ਸੀ । 

''ਚਾਚੀ ਤਾਂ ਠੀਕ ਹੈਨਾ ? 

'ਹਾਂ।` 

“ਦੇਖੋ ਸ਼ਾਇਦ ਸ਼ਾਮ ਤੱਕ ਮੈ" ਆਵਾਂਗਾ ।`' 

''ਚੋਗੀ ਗੱਲ ਏ । ਅੱਛਾ ਨਮਸਤੇ, ਦਾਦਾ ! ਨਮਸਤੇ ਭਾਬੀ !' 

ਉਹ ਚਲਾ ਗਿਆ । 

ਕੋਈ ਪੌਣੇ ਦੋ ਵੱਜਣ ਵਾਲੇ ਸਨ । ਇਕ ਦੂਜੇ ਉਤੇ ਰੈਗ ਸੁੱਟਣਾ ਲੱਗਭਗ ਬੰਦ 
ਹੋ ਗਿਆ ਸੀ । ਹਾਂ, ਸੜਕਾਂ ਅਜੇ ਤੱਕ ਗਿੱਲੀਆਂ ਸਨ । ਮਕਾਨਾਂ ਦੀਆਂ ਦੀਵਾਰਾਂ ਤੋਂ, 
ਦੁਕਾਨਾਂ ਤੇ, ਸਾਈਨ ਬੋਰਡਾਂ ਤੇ ਹਰ ਜਗ੍ਹਾ ਰੋਗ ਖੇਡੇ ਜਾਣ ਦੇ ਨਿਸ਼ਾਨ ਸਨ । ਇਥੋ 
ਤੱਕ ਗਾਵਾਂ ਅਤੇ ਕੁੱਤਿਆਂ ਦੇ ਉਪਰ ਵੀ ਰੋਗ ਪਿਆ ਸੀ । ਕੁਝ ਲੌਕਾਂ ਨੇ ਸਿਨਮਾਂ 
ਦੇ ਪੋਸਟਰਾਂ ਦੇ ਨਾਲ ਵੀ ਰੌਗ ਖੇਡਿਆ ਸੀ। 

ਰਮੌਸ਼ ਦੇ ਘਰ ਜਾਏ ਜਾਂ ਨਾ ਜਾਏ, ਉਹ ਸੋਚ ਰਿਹਾਸੀ। ਮਾਂ ਨੇ ਕਿਹਾ ਸੀ, 
ਇਸ ਲਈ ਉਸ ਨੇ ਸੌਚਿਆ, ਦੋ ਮਿੰਟ ਵਿਚ ਨਿਪਟਾ ਹੀ ਲਈਏ । 

ਰਮੇਸ਼ ਉਸ ਦੀ ਭੂਆ ਦਾ ਲੜਕਾ ਸੀ । ਉਸੇ ਦੀ ਉਮਰ ਦਾ ਹੋਵੇਗਾ । ਫੁੱਫੜ 
ਤਿੰਨ-ਚਾਰ ਸਾਲ ਹੋਏ ਕਿੱਧਰੇ ਤੀਰਥ ਕਰਨ ਚਲ ਗਏ ਸਨ । ਤਦ ਤ' ਮੁੜ ਕੇ ਹੀ 
ਨਹੀ” ਆਏ । ਭੂਆ ਹੈ । ਰਮੇਸ਼, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ । 
ਰਮੇਸ਼ ਦਾ ਵਿਆਹ ਉਸ ਦੇ ਵਿਆਹ ਤੋ ਕਈ ਸਾਲ ਪਹਿਲਾਂ ਹੋ ਗਿਆਸੀ। ਭਾਵੇ' 
ਪਤਨੀ ਦੀ ਉਮਰ ਜ਼ਿਆਦਾ ਨਹੀ” ਹੈ, ਪ੍ਰੰਤੂ ਚਾਰ ਬੱਚੇ ਹੋਣ ਦੇ ਕਾਰਣ ਉਸ ਦੀ 
ਸਿਹਤ ਜ਼ਰੂਰ ਡਿੱਗ ਗਈ ਹੈ । 

ਉਹ ਪੁਜਾ ਤਾਂ ਰਮੇਸ਼ ਘਰ ਵਿਚ ਨਹੀ” ਸੀ । ਉਸ ਦੀ ਪਤਨੀ, ਕੁਤੀ, ਰੈਗ 
ਨਾਲ ਭਿੱਜੇ ਕੱਪੜੇ ਪਾਈ ਧੁੱਪ ਵਿਚ ਬੈਠੀ ਸੀ । 

''ਬੜੀ ਰਾਹ ਵਿਖਾਈ ਤਸਾਂ'' ਉਸ ਨੇ ਕਿਹਾ, ''ਤੁਹਾਡੇ ਹੀ ਕਾਰਣ ਅਜੇ ਤੱਕ 
ਨਹਾਈ ਨਹੀ' ਮੰ` । ਅੰਮਾਂ ਜੀ ਨੇ ਕਿਹਾ ਵੀ ਨਹਾ ਲਓ ਹੁਣ ਤੁਸੀ" ਨਹੀ` ਆਓਗੇ । 
ਪਰ ਮੈਨੂੰ ਵਿਸ਼ਵਾਸ਼ ਸੀ ਆਓਗੇ ਜ਼ਰੂਰ ।'' 

“ਹਾਂ, ਦੇਰ ਹੋ ਗਈ'', ਉਸ ਨੇ ਕਿਹਾ ਅਤੇ ਫ਼ਰਸ਼ ਤੇ ਪਈ ਮੰਜੀ ਤੇ ਬੈਠਣ 
ਲੱਗਾ । 

''ਹੁਣ ਬੈਠੋ ਨਹੀ` । ਇਧਰ ਆ ਜ!ਓ ਪਹਿਲਾਂ ' ਉਸ ਨੇੰ ਕਿਹਾ । ਢੋ ਥਾਲਟੀਆਂ 
ਵਿਚ ਰੋਗ ਪਹਿਲਾਂ ਤੋਂ ਹੀ ਘੱਲ ਕੇ ਰਖਿਆ ਸੀ। ਇਕ ਵਿਚ ਹਰਾ ਦੂਜੀ 
ਵਿਚ ਲਾਲ । 

ਉਹ ਉੱਠ ਕੇ ਖਲੋ ਗਿਆ । ਕੇਤੀ ਉਸ ਦਾ ਹੱਥ ਪਕੜ ਕੇ ਛੱਤ ਤੇ ਜਿਧਰ ਰੌਗ 
ਪਿਆ ਸੀ, ਉਧਰ ਲੈ ਆਈ ਅਤੇ ਗੜਵੀ ਨਾਲ ਬਾਲਟੀ ਵਿਚੋ ਰੋਗ ਲੰ ਕੇ ਉਸ ਦੇ 
ਉਪਰ ਪਾਣ ਲੱਗੀ । 

ਉਸ ਨੇ ਉਸ ਦੇ ਹੱਥੋ' ਗੜਵੀ ਖੋਹ ਲਈ ਅਤੇ ਰੋਗ ਲੌ ਕੇ ਉਸ ਦੇ ਉਪਰ ਪਾਣ 


ਛੁੱਟੀਆਂ 145 


ਲੱਗਾ । ਕੁੰਤੀ ਚੁੱਪਚਾਪ ਛਾਤੀ ਤੇ ਹੱਥ ਰੱਖੀ ਖਲੋ ਗਈ । ਉਸ ਨੇ ਉਸ ਦੇ ਵਾਲਾਂ 
ਵਿਚ, ਬਲਾਉ'ਜ ਦੇ ਅੰਦਰ, ਸਭ ਜਗ੍ਹਾ ਰੋਗ ਪਾਇਆ । 

''ਅੱਛਾ ਹੁਣ ਤੁਹਾਨੂੰ ਚੁਪ ਬੈਠਣਾ ਪਏਗਾ ।'' 

“ਸਖ਼ਲਤੇ ਖਲੌਤੇ ਹੀ ਪਾ ਲਓ ਨਾ'' ਉਸ ਨੰ ਕਿਹਾ । 

“ਤੁਸੀ” ਲੋਮੇ ਜੋ ਹੋ ।'' 

“ਝੁਕ ਜਾਂਦਾ ਹਾਂ ।' 

ਉਹ ਝੁਕ ਗਿਆ । ਕਤੀ ਨੇ ਗੜਵੀ ਨਾਲ ਖੂਬ ਉਸ ਦੇ ਉਪਰ ਰੋਗ ਪਾਇਆ । 
ਅਤੇ ਹੱਥ ਵਿਚ ਰੌਗ ਲੌ ਕੇ ਉਸ ਦੇ ਮੁੰਹ ਤੇ ਲਗਾਣ ਲੱਗੀ । 

“ਅੱਛਾ, ਠੀਕ ਹੈ, ਲਾ ਲਓ'', ਉਸ ਨੇ ਕਿਹਾ ਅਤੇ ਆਪਣੇ ਹੱਥ ਵਿਚ ਵੀ ਰੰਗ 
ਲੌ ਕੇ ਉਸ ਦੇ ਮੂੰਹ ਤੇ ਲਗਾਣ ਲੱਗਾ । ਉਸ ਨੇ ਬਚਣਾ ਚਾਹਿਆ । ਪ੍ਰੰਤੂ ਉਸ ਨੇਂ 
ਉਸ ਨੂੰ ਪਕੜ ਲਿਆ ਅਤੇ ਮੂੰਹ ਤੇ ਰੋਗ ਲਾ ਦਿੱਤਾ । ਉਸ ਦਾ ਮੂੰਹ ਚਮਕਣ ਲੱਗਾ । 

ਉਹ ਵਾਪਸ ਮੰਜੀ ਤੇ ਆ ਕੇ ਬੈਠ ਗਿਆ ਅਤੇ ਧੁੱਪ ਵਿਚ ਕੱਪੜੇ ਸੁਕਾਣ ਲੱਗਾ । 
ਕੇਤੀ ਰਿਸ਼ਤੇ ਵਿਚ ਉਸ ਦੀ ਭਾਬੀ ਸੀ, ਪ੍ਰੰਤੂ ਉਹ ਉਸ ਨੂੰ ਕੁਝ ਕਹਿੰਦਾ ਨਹੀ” ਸੀ । 
ਸ਼ਾਇਦ ਇਸ ਲਈ ਕਿ ਉਹ ਉਮਰ ਵਿਚ ਉਸ ਤੌ ਕਾਫੀ ਛੋਟੀ ਸੀ। ਜਦੋ ਉਹ 
ਐਮ. ਏ. ਵਿਚ ਪੜ੍ਹਦਾ ਸੀ ਤਾਂ ਆਮ ਤੌਰ ਤੇ ਉਸ ਦੇ ਘਰ ਆਇਆ ਜਾਇਆ 
ਕਰਦਾ ਸੀ । ਘੰਟਿਆਂ ਬੱਧੀ ਉਸ ਨਾਲ ਬੈਠ ਕੇ ਗੱਲਾਂ ਕੀਤਾ ਕਰਦਾ ਸੀ । ਕਦੀ-ਕਦੀ 
ਉਹ ਉਸ ਨੂੰ ਪੜ੍ਹਾਇਆ ਵੀ ਕਰਦਾ । ਉਸੇ ਦੇ ਕਹਿਣੇ ਤੇ ਉਸ ਨੇ ਹਾਈ ਸਕੂਲ ਦਾ 
ਫਾਰਮ ਭਰਿਆ ਸੀ। ਅਤੇ ਸ਼ਾਇਦ ਉਸੇ ਦੀ ਸਹਾਇਤਾ ਨਾਲ ਪਾਸ ਵੀ ਹੋ ਗਈ ਸੀ। 
ਬਰਡ ਤਵੀਜ਼ਨ । ਪਰ ਉਸ ਦੇ ਬਾਅਦ ਹੌਲੀ-ਹੌਲੀ ਆਉਣਾ ਜਾਣਾ ਘੱਟ ਹੋ ਗਿਆ । 

ਕੁਤੀ ਅੰਦਰੋ ਖਾਣਾ ਲੈ ਆਈ । ਪੂੜੀ ਸਬਜ਼ੀ ਆਦਿ । ਥਾਲੀ ਮੰਜੀ ਤੇ ਰੱਖ ਕੇ 
ਉਹ ਬੱਚੇ ਨੂੰ ਗੋਦ ਵਿਚ ਲੌ ਦੁੱਧ ਪਿਲਾਣ ਲੱਗੀ । 

'“ਅਰੇ, ਇਹ ਖਾਣਾ ਕਿਉ ਲੌ ਆਈ ਹੈ ?'' ਉਸ ਨੇ ਕਿਹਾ। 

''ਖਾਣਾ ਹੀ ਪਏਗਾ ਤੁਹਾਨੂੰ । 

''ਨਹੀ` ਭਈ, ਪੇਟ ਬਹੁਤ ਭਰਿਆ ਹੈ । ਸ਼ਾਮ ਨੂੰ ਖਾ ਲਵਾਂਗਾ । 

“ਮੈ ਜਾਣਦੀ ਹਾਂ, ਸ਼ਾਮ ਨੂੰ ਤੁਸੀ` ਨਹੀ` ਆਓਗੇ ।'' 

“ਆਵਾਂਗਾ, ਜ਼ਰੂਰ ਆਵਾਂਗਾ ।_ 

“ਹਮੇਸ਼ਾਂ ਹੀ ਤ੍ਸੀ' ਇਸੇ ਤਰ੍ਹਾਂ ਝੂਠ ਬੋਲ ਦਿੰਦੇ ਹੋ। ਇਕ ਬੁਰਕੀ ਖਾਂ 
ਲਓ, ਅੱਛਾ ।'' 

ਉਸ ਨੇ ਥੋੜ੍ਹਾ ਜਿਹਾ ਖਾ ਲਿਆ । “ਭੂਆ ਕਿੱਥੇ ਹੈ ?'' ਉਸ ਨੇ ਪੁੱਛਿਆ । 

ਉਪਰ ਛੱਤ ਤੇ ਧੁੱਪ ਸੋਕ ਰਹੀ ਹੈ ।'” 

ਉਹ ਉੱਠ ਕੇ ਉਨ੍ਹਾਂ ਨੂੰ ਮਿਲਣ ਚਲਾ ਗਿਆ । 

ਮੁੜ ਕੇ ਘਰ ਆਇਆ ਤਾਂ ਕੌਈ ਤਿੰਨ ਵੱਜਣ ਵਾਲੇਂ ਸਨ । ਕਮਨ ਨਹਾ ਧੋ ਕੇ 
ਨਵੇ ਕੱਪੜੇ ਪਾ ਕੇ ਦਿਧਰ ਉਧਰ ਟਹਿਲ ਰਿਹਾ ਸੀ । 

“ਕੋਈ ਆਇਆ ਸੀ ?'' ਉਸ ਨੇ ਮਾਂ ਤੱ ਪੁੱਛਿਆ। 


ਰੇ 


146 ਸਮਕਾਲੀਨ ਹਿੰਦੀ ਕਹਾਣੀਆਂ 


“ਹਾਂ, ਚੌਬੇ ਸਾਹਿਬ ਆਏਂ ਸਨ । ` 

'ਜੀਵਨ ਮਾਮਾ ਨਹੀ ਆਏ ?' 

'ਨਹੀ` ।` 

ਅਤੇ ਪਾਨ ਦਰੀਬੇ ਵਾਲਾ ਮਾਸੜ ?' 

“ਉਹ ਵੀ ਨਹੀ` ਆਏ । ਉਹ ਤਾਂ ਪਿਛਲੇ ਸਾਲ ਵੀਂ ਨਹੀ' ਆਏ ਸਨ। 

ਉਹ ਚੁੱਪ ਹੋ ਗਿਆ । 

''ਤੇ ਸਭ ਕਿੱਧਰੇ ਹੋ ਆਇਆਂ ?'' ਮਾਂ ਨੇ ਪੁ ਛਿਆ । 

'ਹਾਂ। 

''ਤਾਂ ਹੁਣ ਨਹਾ ਲਓ । ਪਾਣੀ ਗਰਮ ਹੈ । ` ਰ 

ਉਹ ਨਹਾਣ ਬੈਠ ਗਿਆ । ਹੱਥ ਪੈਰ ਦਾ ਰੈਗ ਛੁਡਾ ਰਿਹਾ ਸੀ ਤਾਂ ਹੀ ਉਸ ਨੂੰ 
ਧਿਆਨ ਆਇਆ ਕਿ ਜਦੋ` ਉਸ ਨੇ ਬਾਹਰ ਕਮਰੇ ਵਿਚ ਰਾਜੀਵ ਨੂੰ ਬਿਠਾਇਆ ਸੀ 
ਤਾਂ ਕਮਰਾ ਬਹੁਤ ਗਦਾ ਸੀ । 

“ਬਾਹਰ ਦਾ ਕਮਰਾ ਕਿਸੇ ਨੇ ਸਾਫ ਕੀਤਾ ?'' ਉਸ ਨੇ ਪੁੱਛਿਆ । 

"ਕੌਣ ਸਾਫ਼ ਕਰੇਗਾ ?'' ਮਾਂ ਨੇ ਕਿਹਾ, ''ਮੈ` ਹੀ ਸਾਫ਼ ਕਰਾਂ ਤੇ ਕਰਾਂ, ਪਰ ਮੈਨੂੰ 
ਹੁਣ ਦਿਖਾਈ ਹੀ ਨਹੀ' ਦਿੰਦਾ । ` 

ਉਹ ਨਹਾਉਣ ਸਮੋ” ਹੀ ਵਿਚੋ ਉੱਠ ਗਿਆ ਅਤੇ ਕਮਰਾ ਸਾਫ਼ ਕਰਨ ਲੱਗਾ । 
ਕਮਰਾ ਸਾਫ਼ ਕਰਨ ਦੇ ਬਾਅਦ ਉਸ ਨੇ ਇਸ਼ਨਾਨ ਪੂਰਾ ਕੀਤਾ । ਤੌਲੀਏ ਨਾਲ਼ ਸਰੀਰ 
ਪੂੰਝ ਰਿਹਾ ਸੀ, ਉਸੇ ਸਮੇ ਸੇਤੂ ਆ ਗਿਆ । ਉਸ ਦੀਆਂ ਅੱਖਾਂ ਚੜ੍ਹੀਆਂ ਸਨ । ਪੌਰ 
ਠੀਕ ਨਹੀ` ਪੈ ਰਹੇ ਸਨ । ਆ ਕੇ ਫ਼ਰਸ਼ ਤੇ ਬੇਠ ਗਿਆ । ਫਿਰ ਉਥੇ ਹੀ ਲੰਟ ਗਿਆ । 
ਅੱਖਾਂ ਬਦ ਕਰ ਲਈਆਂ । 

ਉਹ ਚੁੱਪਚਾਪ ਸਰੀਰ ਪੂੰਝਦਾ ਰਿਹਾ । ਮਾਂ ਵੀ ਖ਼ਾਮੌਸ਼ ਰਹੀ । 

ਥੋੜ੍ਹੀ ਦੇਰ ਵਿਚ ਸੰਤੁ ਉੱਠਿਆ ਅਤੇ ਨਾਲੀ ਦੇ ਕੌਲ ਬੈਠ ਕੇ ਕੈ ਕਰਨ ਲੱਗਾ । 
ਕੈ ਕਰਕੇ ਫਿਰ ਲੇਟ ਗਿਆ । ਮਾਂ ਬਾਲਟੀ ਨਾਲ ਪਾਣੀ ਲੈ ਕੇ ਸੁੱਟਣ ਲੱਗੀ । 

''ਖਾਣਾ ਲੈ ਆਈਏ ?'' ਮਾਂ ਨੇ ਉਸ ਤੋ ਪੁੱਛਿਆ । 

'ਨਹੀ', ਪੇਟ ਭਰਿਆ ਹੈ'', ਉਸ ਨੇ ਕਿਹਾ । ਉਸ ਨੂੰ ਧਿਆਨ ਆਇਆ, ਉਸ 
ਨੇ ਸਵੇਰੇ ਮੰਜਣ ਨਹੀਂ ਕੀਤਾ ਸੀ । ਉਹ ਟਥ ਬੁਰਸ਼ ਲੈ ਕੇ ਦੇਦ ਸਾਫ਼ ਕਰਨ ਲੱਗਾ । 
''ਵਿਪਿਨ !'' ਜੀਵਨ ਮਾਮਾ ਸਦਾ ਪੌੜੀਆਂ ਤੱ ਹੀ ਆਵਾਜ਼ ਦਿੰਦੇ ਹਨ । 

''ਆਓ ਮਾਮਾ !' ਉਸ ਨੰ ਕਿਹਾ । 

'ਆ ਜਾਵਾਂ ?' 

''ਹਾਂ-ਹਾਂ, ਆ ਜਾਓ । ' ਉਹ ਪੌੜੀਆਂ ਦੇ ਸਾਹਮਣ ਆਇਆ । 

"ਲਿਆਓ ਭਈ, ਮਾਸ ਪੂੜੀ ਖੁਆਓ ।'' ਜੀਵਨ ਮਾਮਾ ਛੱਤ ਤੇ ਆ ਗਏ । ਹਰ 
ਸਾਲ ਉਹ ਹੋਲੀ ਤੇ ਮਾਸ ਖਾਣ ਆਉਦੇ ਹਨ । ਉਨ੍ਹਾਂ ਦੇ ਘਰ ਸਾਰੇ ਲੋਕੀ" ਵੇਸ਼ਨ੍ਹ 
ਹਨ । ਇਸ ਲਈ ਘਰ ਪੱਕਦਾ ਨਹੀ । ਉਹ ਛੱਤ ਤੇ ਪਈ ਕ੍ਰਰਸੀ-ਮੌਜ਼ ਠੀਕ 
ਕਰਨ ਲੱਗਾ । 


ਛੱਟੀਆਂ 147 


ਕਲਾ 


''ਇਸ ਨੂੰ ਕੀ ਹੋ ਗਿਆ ?'' ਜੀਵਨ ਮਾਮਾ ਨੇਂ ਸੈੜੂ ਨੂੰ ਛੱਤ ਤੇ ਅੱਖਾਂ ਬੈਦ ਕਰੀ" 
ਲੋਟਿਆਂ ਵੇਖਿਆ ਤਾਂ ਪੁੱਛਿਆ । 

''ਕਿੱਧਰੋ` ਪੀ ਪਿਆ ਕੇ ਆਇਆ ਹੋਵੇਗਾ'', ਉਸ ਨੇ ਕਿਹ 

ਜੀਵਨ ਮਾਮਾ ਚੁੱਪ ਹੋ ਗਏ । ''ਕਦੋ” ਆਇਆ ਹੈਂ ਹੀ ਲੇ ਪੁੱਛਿਆ। 

''ਦ-ਤਿੰਨ ਦਿਨ ਹੋ ਗਏ ।'' 

''ਬੱ ਚਿਆਂ ਨੂੰ ਨਹੀ" ਲਿਆਏ ?'' 

“ਉਹ ਆਪਣੇ ਨਾਨਾ ਦੇ ਘਰ ਗਏ ਹਨ ।'' 

“ਭੈਣ ਜੀ ਕਿੱਥੇ ਹਨ ?'' ਮਾਮਾ ਕੁਰਸੀ ਤੇ ਬੈਠ ਗਏ । 

'ਅੰਦਰ ਰੋਣਗੇ ', ਉਸ ਨੇ ਕਿਹਾ ਅਤੇ ਮਾਂ ਨੂੰ ਆਵਾਜ਼ ਦੇਣ ਲੱਗਾ, ''ਅੰਮਾ 
ਜੀਵਨ ਮਾਮਾ ਆਏ ਹਨ ।'' 

ਮਾਂ ਬਾਹਰ ਛੱਤ ਭੇ ਆ ਗਈ । 

“ਨਮਸਤੇ, ਭੈਣ ਜੀ ।'' ਮਾਮਾ ਨੇ ਕਿਹਾ । 

''ਨਮਸਤੇ'', ਮਾਂ ਨੇ ਕਿਹਾ, ਬੋਠੋ । 

ਮਾਮਾ ਪਹਿਲਾ ਤੋ ਹੀ ਬੈਠੇ ਹੋਏ ਸਨ ।'' ਹੌਰ ਕੀ ਹਾਲ-ਚਾਲ ਹੈ ?'' ਉਨ੍ਹਾਂ 
ਨੇ ਕਿਹਾ, ''ਤੁਹਾਨੂੰ ਸਾਫ਼ ਵਿਖਾਈ ਨਹੀ` ਦਿੰਦਾ ?'' 

“ਕਿੱਥੇ ਸਾਫ਼ ਵਿਖਾਈ ਦਿੰਦਾ ਹੈ ! ਲੱਗਦਾ ਹੈ, ਬਸ ਕੋਈ ਬੈਠਾ ਹੈ । ਸ਼ਕਲ 
ਨਹੀ ਵਿਖਾਈ ਦਿੰਦੀ ਭੁਹਾਡੀ ਸਾਫ਼ ।'' 

''ਭਾਈ ਸਾਹਿਬ ਢੇ ਨਾ ਰਹਿਣ ਦੇ ਬਾਅਦ ਤੋ` ਤੁਹਾਡੀ ਸਿਹਤ ਕਾਫੀ ਡਿੱਗ 
ਗਈ ਏ ।'' 

“ਰਹਿ ਥੋੜ੍ਹਾ ਹੀ ਗਿਆ ਹੈ ਕੁਝ ਸਰੀਰ ਵਿਚ'', ਮਾਂ ਨੇ ਕਿਹਾ। 

''ਅੰਮਾਂ, ਮਾਮਾ ਦੇ ਲਈ ਮਾਸ ਪੂੜੀ ਲਿਆ ਕੇ ਦਿਓ। ਉਸ ਨੰ ਕਿਹਾ। 

''ਮਾਸ ਤੂੰ ਪਾਂ ਦੇ, ਪੂੜੀ ਮੈ ਕੱਢ ਦਿੰਦੀ ਹਾਂ ।' ਮਾਂ ਨੇ ਉੱਠਦਿਆਂ ਹੋਇਆਂ 
ਕਿਹਾ । ਉਹ ਮਾਸ ਕੱਢਣ ਦੇ ਲਈ ਪਲੇਟ ਲੱਭਣ ਲੱਗਾ । ਜੀਵਨ ਮਾਮਾ ਕੁਰਸੀ ਤੇ 
ਬੈਠੇ-ਬੋਠੇ ਸੌਤੂ ਨੂੰ ਵੇਖਦੇ ਰਹੇ । 

ਜੀਵਨ ਮਾਮਾ ਬਹੁਤ ਦੂਰ ਦੇ ਰਿਸ਼ਤੇ ਤੇ" ਉਸ ਦੇ ਮਾਮਾ ਲੱਗਦੇ ਹਨ । ਉਸ ਦੇ 
ਪਿਤਾ ਦੇ ਗੁੜ ਮਿੱਤਰਾਂ ਵਿਚੋ ਸਨ, ਹਾਲਾਂ ਕਿ ਉਮਰ ਵਿਚ ਉਨ੍ਹਾਂ ਤੋ ਬਹੁਤ ਛੋਟੇ 
ਸਨ । ਪਿਤਾ ਸਨ ਤਾਂ ਉਹ ਰੌਜ਼ ਬਿਲਾ ਨਾਗਾ ਸ਼ਾਮ ਨੂੰ ਆਉਦੇ ਸਨ । ਗੱਲਬਾਤ ਦਾ 
ਸਿਲਜਿਲਾ ਖਤਮ ਹੋਣ ਵਿਚ ਹੀ ਨਹੀ” ਆਉਦਾ ਸੀ । ਪਹਿਲਾਂ ਜਦੋ` ਆਜ਼ਾਦੀ 
ਨਹੀ” ਮਿਲੀ ਸੀ, ਤਦ ਜੀਵਨ ਮਾਮਾ ਕਾਂਗਰਸ ਦੀ ਬੜੀ ਤਾਰੀਫ਼ ਕਰਢੇ ਸਨ । 
ਆਜ਼ਾਦੀ ਮਿਲਣ ਦੇ ਬਾਅਦ ਹੁਣ ਉਹ ਕਾਂਗਰਸ ਦੀ ਬੁਰਾਈ ਕਰਨ ਲੱਗੇ ਹਨ । 
ਕਮਿਉਨਿਸਟਾਂ ਦੀ ਤਾਰੀਫ਼ ਕਰਦੇ ਹਨ । 

ਪਹਿਲਾਂ ਜਦੋ ਪਿਤਾ ਸਨ ਤਾਂ ਹੋਲੀ ਝੇ ਜੀਵਨ ਮਾਮਾ ਦੇ ਆਉਣ ਤੇ ਘਰ ਵਿਚ 
ਬੋਤਲ ਖੁਲ੍ਹਦੀ ਸੀ । ਹਾਲਾਂ ਕਿ ਦੋਵੇਂ ਆਦਮੀ ਮੁਸ਼ਕਲ ਨਾਲ ਇਕ-ਇਕ ਛਟਾਕੀ 
ਖੀ'ਦੇ ਸਨ । ਪ੍ਰੰਤੂ ਉਸ ਦੇ ਬਾਅਦ ਇੰਨੀ ਗਰਮਾ-ਗਰਮ ਬਹਿਸ ਹੂਦੀ ਸੀ ਕਿ ਮਾਂ 


148 ਸਮਕਾਲੀਨ ਹਿੰਦੀ ਕਹਾਣੀਆਂ 


ਆਖਣ ਲੱਗਦੀ ਸੀ, 'ਪੀ'ਦਿਆਂ ਤਾਂ ਮੈ" ਸਭ ਨੂੰ ਵੇਖਿਆ ਹੈ, ਪਰ ਪੀ ਕੇ ਇਸ ਤਰ੍ਹਾਂ 
ਝਗੜਾ ਕਰਦਿਆਂ ਨਹੀ ਵੇਖਿਆ ਕਿਸੇ ਨੂੰ ।'` ਪਿਤਾ ਦੀ ਮੌਤ ਦੇ ਸਮੇ` ਜੀਵਨ ਮਾਮਾ 
ਆਪਣੇ ਘਰ ਗਏ ਹੋਏ ਸਨ । ਮੁੜ ਕੇ ਆਏ ਤਾਂ ਉਸ ਦੇ ਘਰ ਆ ਕੇ ਘੰਟਿਆਂ ਬੱਧੀ 
ਰੋਂਦੇ ਰਹੇ ਸਨ । ਉੱਸ ਤੋਂ` ਪਿਛੋ ਹੌਲੀ-ਹੌਲੀ ਉਨ੍ਹਾਂ ਦਾ ਆਣਾ-ਜਾਣਾ ਘੱਟ ਹੋ 
ਗਿਆ । ਹੁਣ ਤਾਂ ਹੋਲੀ ਦੀਵਾਲੀ ਤੇ ਹੀ ਆਉਦੇ ਸਨ । 

ਮਾਂ ਪੂੜੀ ਬਣਾ ਲਿਆਈ ਸੀ ਉਹ ਪਲਟ ਵਿਚ ਮਾਸ ਪਾ ਰਿਹਾ ਸੀ ਤਾਂ ਮਾਮਾ ਨ 
ਕਿਹਾ, ਹੱਡੀ ਵਾਲੀ ਬੋਟੀ ਦੋਈ' । 

ਉਸ ਨੇ ਛਾਂਟ ਕੇ ਬੋਟੀਆਂ ਕੱਢੀਆਂ ਅਤੇ ਪਲੇਟ ਲਿਆ ਕੇ ਮੇਜ਼ ਤੇ ਰੱਖ 
ਦਿੱਤੀ ।' “ਤੂੰ ਨਹੀ" ਖਾਏ'ਗਾ ?'' ਮਾਮਾ ਨੇ ਪੁੱਛਿਆ । 

“ਮੈਂ ਖਾ ਚੁੱਕਾ ।' ਉਸ ਨੇ ਕਿਹਾ । 

“ਮਾਮਾ ਖਾਣ ਲੱਗੇ । ਮਾਸ ਤਾਂ ਬਹੁਤ ਵਧੀਆ ਬਣਿਆ ਹੈ, ਭਈ ।' ਉਨ੍ਹਾਂ ਨ 
ਕਿਹਾ । ਖਾਣੇ ਦੀ ਤਾਰੀਫ਼ ਉਹ ਹਮੇਸ਼ਾਂ ਕਰਦੇ ਸਨ । ਪਿਤਾ ਆਮ ਤੌਰ ਤੇ ਇਸ ਤੇ 
ਉਹਨਾਂ ਨੂੰ ਟੋਕਦੇ ਸਨ, "ਭਾਈ ਖਾਣ ਦੇ ਬਾਅਦ ਤਾਰੀਫ਼ ਕਰਦੇ ਤਾਂ ਮੈ" ਲੋਕਾਂ ਨੂੰ 
ਸੁਣਿਆ ਹੈ । ਤੂੰ ਤਾਂ ਖਾਂਦਾ ਜਾਂਦਾ ਹੈ, ਤਾਰੀਫ਼ ਕਰਦਾ ਜਾਂਦਾ ਹੈ” ।'' 

“ਇਸ ਨਾਲ ਖਾਣਾ ਹੋਰ ਚੋਗਾ ਲੱਗਣ ਲੱਗਦਾ ਹੈ ? ' ਮਾਮਾ ਆਖਦੇ । 

ਸੰਤੂ ਉੱਠ ਕੇ ਬੈਠ ਗਿਆ । ਥੋੜ੍ਹੀ ਦੇਰ ਬਦਹਵਾਸ-ਜਿਹਾ ਬੈਠਾ ਰਿਹਾ । ਫਿਰ 
ਉੱਠ ਕੇ ਹੇਠਾਂ ਚਲਾ ਗਿਆ । ਜੀਵਨ ਮਾਮਾ ਦੇ ਚਿਹਰੇ ਤੇ ਕੁਝ ਰੋਖਾਵਾਂ ਉੱਭਰ 
ਆਈਆਂ । ਉਨ੍ਹਾਂ ਖਾਣਾ ਬਦ ਕਰ ਦਿੱਤਾ । 

“ਜੂ-ਚੂ । ਦੱਸੋ ।` ਉਨ੍ਹਾਂ ਨੇ ਕਿਹਾ, 'ਇਹ ਕਿਹੜਾ ਤਰੀਕਾ ਹੈ । ਭਾਈ ਸਾਹਿਬ 
ਹੁੰਦੇ ਅੱਜ ਤਾਂ ਕਿੰਨਾ ਅਫ਼ਸੌਜ ਹੁੰਦਾ ਉਨ੍ਹਾਂ ਨੂੰ । ਅਜਿਹੇ ਆਦਮੀਆਂ ਨਾਲ ਤਾ 
ਬਿਲਕੁਲ ਵੀ ਹਮਦਰਦੀ ਨਹੀ” ਕਰਨੀ ਚਾਹੀਦੀ ।` 
' “ਹੁਣ ਕੀ ਦੱਸੀਏ ਤੁਹਾਨੂੰ, ਇਹ ਤਾਂ ਪਕੜਿਆ ਗਿਆ ਸੀ ।'' ਉਸ ਨੇ ਕਿਹਾ । 

ਮੈ ਸਭ ਸੁਣਿਆ ਹੈ। ਤੁੰ ਗ਼ਲਤੀ ਕੀਤੀ ਜੋ ਛੁਡਾ ਲਿਆਇਆ ਹੈ' ਇਸ ਨੂੰ । 

"ਮੈ" ਤਾਂ ਪਿਆਂ ਰਹਿਣ ਦਿੰਦਾ । ਸਿਰਫ਼ ਅੰਮਾਂ ਦਾ ਖਿਆਲ ਸੀ ।'' 

“ਮਮਤਾ ਨਹੀ` ਮੰਨਦੀ, ਭਰਾਵਾ ।'' ਮਾਂ ਨੇ ਕਿਹਾ, ''ਨਹੀ` ਤਾਂ ਅਜਿਹੇ ਲੜਕੇ 
ਤੋਂ ਬਿਨਾਂ ਹੀ ਚੰਗਾ ।` 

“ਨਹੀ” ਭੋਣ ਜੀ ।' ਜੀਵਨ ਮਾਮਾ ਨੇ ਕਿਹਾ, ''ਤੁਸੀ` ਜਿੰਨੀ ਮਮਤਾ ਕਰੋਂਗੇ, 
ਓਨੇ ਹੀ ਇਹ ਹੋਰ ਖਰਾਬ ਹੋਣਗੇ ।'' 

ਮਾਂ ਚੁੱਪ ਰਹੀ । ਜੀਵਨ ਮਾਮਾ ਫਿਰ ਖਾਣ ਲੱਗੇਂ । ਖਾਣਾ ਖਾ ਕੇ ਉਹ ਹੱਥ ਧੋਣ 
ਲੱਗੇ ਤਾਂ ਮਾਂ ਪਾਨਦਾਨ ਖੋਲ੍ਹ ਕੇ ਪਾਨ ਲਗਾਣ ਲੱਗੀ । ਪਾਨ ਖਾਕੇ ਮਾਮਾ ਜਾਣ 
ਲੱਗੇ ਤਾਂ ਉਹ ਉਹਨਾਂ ਨੂੰ ਹੇਠਾਂ ਤੱਕ ਪਹੁੰਚਾਣ ਗਿਆ । ਦਰਵਾਜ਼ੇ ਤੇ ਸੀ, ਤਾਂ ਉਸ ਨੇ 
ਵੇਖਿਆ ਕਿ ਸ਼ਤੀਸ਼ ਕਿੱਧਰੋ' ਬਾਹਰੋ" ਆ ਰਿਹਾ ਹੈ । 

“ਬਿੱਥੇ ਗਿਆ ਸੀ ?'' ਉਸ ਨੇ ਪੁੱਛਿਆ । 

'ਉੱਜ ਹੀ ਇਕ ਦੋਸਤ ਦੇ ਘਰ ਗਿਆ ਸੀ । 


ਛੁੱਟੀਆਂ 149 


ਉਹ ਪੌੜੀਆਂ ਚੜ੍ਹ ਰਿਹਾ ਸੀ । 

“ਤੂ ਬੈਠੇਗਾ ਕੁਝ ਦੇਰ ਦਰਵਾਜ਼ੇ ਤੇ ?'' 

'ਨਹੀਂ''', ਛੋਟੇ ਭਰਾ ਨੇ ਕਿਹਾ । ਮਾਂ ਨੇ ਪਾਨ ਲਾ ਰੱਖੋ ਸਨ । ਪਲੌਟ ਲੋ ਕੇ 
ਉਹ ਚੁੱਪਚਾਪ ਹੇਠਾਂ ਉਤਰ ਆਇਆ ਅਤੇ ਦਰਵਾਜ਼ੇ ਦਾ ਕਮਰਾ ਥੌਲ੍ਹ ਕੇ ਬੈਠ ਗਿਆ । 

ਗਲੀ ਵਿਚ ਹੋਲੀ ਮਿਲਣ ਵਾਲ ਲੋਕੀ" ਆ ਜਾ ਰਹੇ ਸਨ । ਮਸ਼ੀਨ ਦੀ ਤਰ੍ਹਾਂ 
ਉਹ ਉਸ ਦੇ ਕਮਰੇ ਵਿਚ ਵੀ ਆਉਦੇ, ਉਸ ਨਾਲ ਗਲੋਂ ਮਿਲਦੇ, ਪਲੱਟ ਵਿਚ ਪਾਨ 
ਲੌ ਕੇ ਖਾਂਦੇ ਇਕ-ਦੋ ਗੱਲਾਂ ਕਰਦੇ ਜਿਵੇ 'ਕਦੋ` ਆਏ ?'' “ਕਦੋ” ਤੱਕ ਰਹੋਗੇ ?'' 
ਆਦਿ-ਆਦਿ ਅਤੇ ਉੱਠ ਕੋ ਚਲੋ ਜਾਂਦੇ । ਕੁਝ ਲੋਕੀ` ਖਲੋਤੇ-ਖਲੌਤੇ ਹੀ ਇਕ ਮਿੰਟ 
ਦੇ ਲਈ ਰੁਕਦੇ । ਕੁਝ ਇਕ-ਦੋ ਮਿੰਟ ਬੈਠ ਜਾਂਦੇ । ਲੋਕੀ” ਬੈਠਦੇ ਤਾਂ ਉਹ ਵੀ ਬੈਠ 
ਜਾਂਦਾ । ਉਨ੍ਹਾਂ ਦੇ ਚਲਣ ਲਗਿਆਂ ਫਿਰ ਉੱਠ ਖਲੋ'ਦਾ । ਉਸ ਨੂੰ ਇਹ ਸਭ ਪਸੈਦ 
ਨਹੀ” ਸੀ । ਮਾਂ ਦਾ ਖਿਆਲ ਕਰਕੇ ਹੀ ਉਹ ਇੰਨੀ ਦੇਰ ਬੈਠਾ ਰਿਹਾ । 

ਅੱਠ ਵਜੇ ਤੱਕ ਲੋਕਾਂ ਦਾ ਆਣਾ ਜਾਣਾ ਘੱਟ ਹੋ ਗਿਆ ਤਾਂ ਉਸ ਨੇ ਦਰਵਾਜ਼ੇ ਦੇ , 
ਬੂਹੇ ਬਦ ਕੀਤੇ ਅਤੇ ਉਪਰ ਆ ਗਿਆ । ਹੁਣੇ ਆ ਰਿਹਾ ਹਾਂ ਥੋੜ੍ਹੀ ਦੇਰ ਵਿਚ, 
ਉਸ ਨੇ ਮਾਂ ਨੂੰ ਕਿਹਾ ਅਤੇ ਬਾਹਰ ਚਲਾ ਆਇਆ । ਦੋ-ਇਕ ਮਿੱਤਰਾਂ ਦੇ ਘਰ 


ਗਿਆ, ਪ੍ਰੰਤੂ ਕੋਈ ਮਿਲਿਆ ਨਹੀ” । ਕੁਝ ਦੇਰ ਉੱਜ ਹੀ ਇਧਰ ਉਧਰ ਘੁੰਮਦਾ 
ਰਿਹਾ । ਕੋਈ ਦਸ ਵਜੇ ਦੇ ਕਰੀਬ ਮੁੜ ਆਇਆ । 

ਮਰਾਨ ਦੇ ਅੰਦਰ ਵੜਿਆ ਤਾਂ ਮਾਂ ਪੌੜੀਆਂ ਤੱ` ਥਾਲੀ ਵਿਚ ਖਾਣਾ ਲੈ ਕੇ 
ਉਤਰ ਰਹੀ ਸੀ । 

'ਇਹ ਖਾਣਾ ਕਿੱਥੇ ਲਿਜਾ ਰਹੀ ਹੈ” ?'' ਉਸ ਨੇ ਪੁੱਛਿਆ । 

ਸੈਤੂ ਦੇ ਲਈ ਲਿਜਾ ਰਹੀ ਸੀ । ਖਾਏ ਭਾਵੇਂ.ਨਾ ਖਾਏ । ਮੈਂ ਕੀ ਕਰਨਾ ਏ । 
ਪੁੱਛ ਲੈਦੀ ਹਾਂ । ਇਸ ਨੂੰ ਤੂੰ ਜੇਲ ਵਿਚ ਹੀ ਪਿਆ ਰਹਿਣ ਦਿੰਦਾ ਤਾਂ ਚੋਗਾ ਸੀ ।' 
ਉਨ੍ਹਾਂ ਨੇ ਕਿਹਾ । 

ਉਹ ਇਕ ਪਲ ਮੁਹਾਠਾਂ ਤੇ ਹੀ ਰੁਕਿਆ ਰਿਹਾ । ਮਾਂ ਨੇ ਕਮਰੇ ਦੇ ਭੀੜੇ ਹੋਏ 
ਦਰਵਾਜ਼ੇ ਖੋਲ੍ਹੇ ਤਾਂ ਉਸ ਨੇ ਵੇਖਿਆ, ਸੌਤੂ ਤਖਤ ਤੇ ਪੇਟ ਦੇ ਭਾਰ ਲੋਟਿਆ ਸੀ । ਅਜੋਂ 
ਤੱਕ ਉਸ ਨੇ ਰੌਗ ਭਰੇਂ ਕੱਪੜੇ ਪਾਏ ਹੋਏ ਸਨ । 

ਉਹ ਪੰੜੀਆਂ ਚੜ੍ਹ ਕੇ ਉਪਰ ਆ ਗਿਆ । ਕੇਮਨ ਮੰਜੀ ਤੇ ਸੌ ਰਿਹਾ ਸੀ । ਛੋਟੇ 
ਭੁਰਾ ਦਾ ਕਮਰ ਬੇਦ ਸੀ । ਕੱਪੜੇ ਬਦਲ ਕੇ ਉਹ ਬਿਸਤਰ ਤੇ ਲੋਟ ਗਿਆ । 

ਥੋੜ੍ਹੀ ਦੇਰ ਵਿਚ ਮਾਂ ਉਪਰ ਆ ਗਈ । 

"ਖਾਣਾ ਖਾਧਾ ਸੰਤ ਨੇ ?'' ਉਸ ਨੇ ਪੁੱਛਿਆ | 

“ਖਾਣਾ ਕੀ ਖਾਏਗਾ ! ਪੀ ਰੱਖੀ ਏ।' ਮਾਂ ਨੇ ਕਿਹਾ। ਫਿਰ ਥੋੜੀ ਦੇਰ 
ਬਾਅਦ ਬੋਲੀ, ''ਖਾਏ ਭਾਵੇਂ ਨਾ ਖਾਏ । ਹੁਣ ਮੈ ਨਹੀਂ` ਜਾਵਾਂਗੀ ਪੱਛਣ । ਤੈਨ 
ਦਿਆਂ ਖਾਣਾ ?” ੍‌ ੍‌੍ 

'9ਹੈ` ਨਹੀ" ਖਾਵਾਂਗਾ, ਦਿਨ ਭਰ ਉਲਟਾ ਸਿੱਧਾ ਖਾਂਦਿਆਂ ਪੇਣ ਖਰਾਬ ਹੋ 
ਗਿਆ।' ਉਸ ਨੇ ਕਿਹਾ । 


150 


ਸੈਮਕਾਲੀਨ ਹਿੰਦੀ ਕਹਾਣੀਆਂ 


''ਥੋੜ੍ਹਾ ਜਿਹਾ ਲਓਂ ।'' 

'ਨਹੀ”'', ਉਸ ਨੇ ਕਿਹਾ । 

“ਤੁ ਖਾਧਾ ਹੀ ਨਹੀ” ਕੁਝ । ਗੁਝੀਆਂ ਈ ਖਾ ਲਓ ਇਕ-ਦੋ । ਦਿਆਂ ?'' 
“ਨਹੀ” ਭੁੱਖ ਨਹੀਂ` ਹੈ ।'' ਉਸ ਨੇ ਕਿਹਾ । ਮਾਂ ਚੁੱਪ ਹੋ ਗੋਈ । 

''ਸਤੀਸ਼ ਕਿੱਧਰੇ ਗਿਆ ਹੈ ਕੀ ?'' ਉਸ ਨੇ ਥੋੜ੍ਹੀ ਦੇਰ ਬਾਅਦ ਪੁੱਛਿਆ । 
'ਜਨੀਮਾ ਗਏ ਹਨ ? ਉਸ ਦੀ ਪਤਨ) ਵੀ ਤਾਂ ਗਈ ਹੈ ।'' 

''ਅੱਛਾ'', ਉਸ ਨੇ ਕਿਹਾ । 

ਉਹ ਥੋੜ੍ਹੀ ਦੇਰ ਲੇਟਿਆ ਰਿਹਾ । ਬੱਤੀ ਬੁਝਾ ਦੇਵਾਂ ?'' ਉਸ ਨੇ ਪੁੱਛਿਆ । 
“ਬੁਝਾ ਦੇ । ਮੈਨੂੰ ਕੀ ਲੋੜ ਹੈ, ਬੱਤੀ ਦੀ । ਮੇਰੇ ਲਈ ਤਾਂ ਬੱਤੀ ਹੋਣੀ ਜਾਂ ਨਾ 


ਹੋਣੀ ਇਕ ਬਰਾਬਰ ਹੈ'' ਮਾਂ ਨੰ ਕਿਹਾ । 


੨ 


''ਬਾਹਰ ਦੇ ਦਰਵਾਜ਼ੇ ਬਦ ਹਨ ?'' 
'ਹਾਂ ['' 
ਉਸ ਨੇ ਉੱਠ ਕੇ ਬੱਤੀ ਦਾ ਸਵਿੱਚ ਆਫ਼ ਕੀਤਾ ਤਾਂ ਕਮਰੇ ਵਿਚ ਹਨੋਰਾ 


ਫੋਲ ਗਿਆ । 


ਲੇ 


“ਕੱਲ੍ਹ ਮੈ" ਮੁੜ ਜਾਵਾਂਗਾ । 
“ਅੱਛਾ`', ਮਾਂ ਨੇ ਉਸ ਵੱਲ ਪਾਸਾ ਪਰਤ ਲਿਆ । 
ਹਨੇਰੇ ਵਿਚ ਉਹ ਉਸ ਦਾ ਚਿਹਰਾ ਨਹੀ ਵੇਖ ਸਕਿਆ । 


ਤੀਸਰੀ ਹਬੇਲ] 


--ਰਾਜੀ ਸੇਠ 


ਇਤਨੀ ਦੇਰ ਹੋ ਜਾਣ ਤੇ ਉਸ ਨੂੰ ਲੱਗਾ ਕਿ ਅੱਜ ਉਹ ਨਹੀ” ਆਏਗੀ । 

ਉਸ ਨੇ ਘੜੀ ਵੇਖੀ । ਨਿਸ਼ਚਿਤ ਸਮੋ" ਤੋ ਪੰਣਾ ਘੰਟਾ ਉਪਰ ਹੋ ਗਿਆ ਸੀ। 
ਆਮ ਤੌਰ ਤੇ ਅਜਿਹਾ ਨਹੀ' ਹੁਦਾ ਸੀ । ਉਹ ਦੋਵੇ ਆਪੋ ਆਪਣੀ ਜ਼ਿਮੇੱ'ਦਾਰੀ ਨੂੰ 
ਮੁੱਖ ਰੱਖ ਕੇ ਸਮੇ” ਤੇ ਪਹੁਚਦੇ ਹਨ । ਆਮ ਤੌਰ ਤੇ ਜਾਣ ਦਾ ਕੋਈ ਕਾਰਣ ਜਾਂ ਇੱਛਾ 
ਨਹੀ' ਵੀ ਹੋਈ ਹੈ ਤਾਂ ਵੀ..,ਕੀ ਇਹ ਮਹਿਜ ਆਦਤਨ ਸੀ । 

ਉਹ ਵੀ ਕੁਝ ਉਤਸ਼ਾਹ ਵਿਚ ਭਰੀ ਹੋਈ ਹੋਵੇ, ਅਜਿਹਾ ਨਹੀ` ਹੈ । 

''ਅਜ ਆ ਸਕਦੀ ਹੈ ?'' 

''ਆ ਸਕਦੀ ਹਾਂ ।' ਬਿਨਾਂ ਕਿਸੇ ਸੋਚ ਜਾਂ ਹਿਚਕ ਦੇ ਉਹ ਜਵਾਬ 
ਦਿੰਦੀ ਹੈ । ਹੁਣ ਆਮ ਕਰ ਕੇ ਜਵਾਬ ਇਤਨਾ ਸਪਾਟ ਹੁੰਦਾ ਹੈ ਕਿ ਵਾਕ ਨੂੰ 
ਪਲਟਣ ਦੀ ਗੁਜਾਇਸ਼ ਹੀ ਨਹੀ” ਹੁੰਦੀ । 

''ਤਾਂ ਫਿਰ...'' ਉਹ ਹਵਾ ਵਿਚ ਲਟਕਿਆ ਰਹਿੰਦਾ ਹੈ । 

'ਜਗ੍ਹਾ ਦੱਸ ਦਿਉ। 

“ਤੂ ਹੀ ਕਿਉ” ਨਹੀਂ' ਦੱਸ ਦਿੰਦੀ...? ਤੌਨੂੰ ਕਿਥੇ ਸਹੂਲਤ ਹੈ ?'' ਉਹ ਥੋੜ੍ਹਾ 
ਬਿੱਝ ਕੇ ਕਹਿੰਦਾ ਹੈ । 

ਮੈਨੂੰ ਸਭ,..ਕਿਸੇ ਜਗ੍ਹਾ ਵੀ ਸਹੂਲਤ ਹੈ'', ਉਸ ਦੀ ਆਵਾਜ਼ ਇਤਨੀ 
ਨਿਰ-ਉਂਤਸਾਹ ਹੈ ਕਿ ਠੰਡੇਪਨ ਦਾ ਅਹਿਸਾਸ ਦਿੰਦੀ ਹੈ । ਇਨ੍ਹਾਂ ਸ਼ਬਦਾਂ ਨਾਲ ਇਹ 
ਵਿਆਖਿਆ ਬਿਲਕੁਲ ਨਹੀ” ਕੀਤੀ ਜਾ ਸਕਦੀ ਕਿ ਉਹ ਉਸ ਨੂੰ ਕਿਧਰੇ ਵੀ, ਕਦੀ 
ਵੀ ਮਿਲਣ ਆ ਸਕਦੀ ਹੈ, ਕੋਈ ਵੀ ਪਹਾੜ ਕਟ ਕੇ । 

"ਇਧਰ ...ਜਨਪਥ ਵਲ ਆ ਸਕੇਗੀ ?'” 

'ਆ ਸਕਾਂਗੀ ।` 

“ਜਾਂ ਕਿਧਰੇ ਹੋਰ,..ਜਿਥੇ ਤੌਨੂੰ ਠੀਕ ਲੱਗਦਾ ਹੋਵੇ ।'' 

'ਜਨਪਥ ਆ ਜਾਵਾਂਗੀ,..ਕਿਥੇ ?'' 

''ਅਐਮਪੌਰੀਅਮ ਦੇ ਸਾਹਮਣੇ ਮਿਲ ਜਾਣਾ,..ਕਿਉ”, ਠੀਕ ਰਹੇਗਾ ?'' 

''ਕਿੰਨੇ ਵਜੇ ?'' 


152 ਸਮਕਾਲੀਨ ਹਿੰਦੀ ਕਹਾਣੀਆਂ 


'ਪੰਜ...ਸਾਢੇ ਪੰਜ ਤਕ ?'' 

“ਸਾਢੇ ਪੰਜ ।' 

“ਠੀਕ ਹੈ ।'' ਕਹਿ ਕੇ ਉਹ ਫੋਨ ਰੱਖ ਦਿੰਦੀ ਹੈ । ਇਧਰ ਉਹ ਉਸ ਤੋਂ ਲਗਾਤਾਰ 
ਪੱਛਦਾ ਰਹਿੰਦਾ ਹੈ ਕਿ ਉਸ ਨੂੰ ਆਪਣੇ ਆਫ਼ਿਸ ਵਿਚ ਆਸ ਪਾਸ ਦੇ ਲੋਕਾਂ ਦੇ 
ਕਾਰਣ ਫੌਨ ਤੇ ਖੁਲ੍ਹ ਕੇ ਗੱਲਬਾਤ ਕਰਨ ਦੀ ਮੁਸ਼ਕਲ ਹੈ । 

'“ਨਹੀਂ',,,ਨੋ ਬਡੀ ਕੇਅਰਸ...ਨੌ ਪ੍ਰਾਥਲਮ । 

ਉਹ ਕਰ ਝ ਕਾਰਣ ਦਸ ਦਿੰਦੀ ਤਾਂ ਉਸ ਠੰਡੇਪਣ ਨੂੰ ਸਮਝ ਜਾਣ ਦਾ ਕੋਈ 
ਕਾਰਣੁ ਮਿਲ ਜ਼ਾਂਦਾ...ਪ੍ਰੰਤੂ ਪ੍ਰਾਥਲਮ ਨਹੀ ਹੈ, ਇਹੀ ਤਾਂ ਮੁਖ ਪ੍ਰਾਬਲਮ ਹੈ । ਕਿਸੇ 
ਕਾਰਣ ਦੇ ਬਿਨਾਂ ਉਨ੍ਹਾਂ ਦੇ ਵਿਚ ਹੁੰਦੀ ਇਸ ਅਨਾਮ ਤਬਦੀਲੀ ਨੂੰ ਕੋਈ ਨਾਂ ਨਹੀ' 
ਦਿੱਤਾ ਜਾ ਸਕਦਾ । 

ਇਕ ਘੰਟੇ ਤੋ ਉਪਰ ਹੋ ਗਿਆ । ਉਹ ਬੇਚੈਨੀ ਨਾਲ ਇਧਰ ਉਧਰ ਟਹਿਲਣ 
ਲੱਗਾ । ਨੇੜੇ ਵਾਲੀ ਕਿਤਾਬਾਂ ਦੀ ਦੁਕਾਨ ਵਿਚ ਵੜ ਗਿਆ । ਪੁਸਤਕਾਂ ਨਾਲ ਉਸ ਦੀ 
ਲੰਮੀ ਸਾਂਝੀਦਾਰੀ ਰਹੀ ਹੈ...ਉਹ ਉੱਸ ਨੂੰ ਹਮੇਸ਼ਾਂ ਸੱਦਾ ਦਿੰਦੀਆਂ ਲਗਦੀਆਂ ਹਨ... 
ਇਸ ਲਈ ਡਰਦਾ ਹੈ ਉਹ ਉਨ੍ਹਾਂ ਤ` । ਇਹ ਸੱਦਾ ਕਦੀ ਇਤਨਾ ਹਾਵੀ ਨਾ ਹੋ 
ਜਾਏ ਕਿ ਉਸ ਨੂੰ ਆਪਣੀ ਲਪੇਟ ਵਿਚ ਲੋ ਲਏਂ...ਹੋਰ ਕਿਸੇ ਲਪੇਟ ਵਿਚ ਫਸਣਾ 
ਨਹੀ ਚਾਹੋਦਾ ਉਹ ਨੰਦਿਤਾ ਤੋਂ” ਬਿਨਾਂ,.. 

ਅਧਿਕਾਰ...ਜ਼ੌਰਦਾਰ ਅਧਿਕਾਰ...ਪਾਣਾ ਜਾਂ ਦੇਣਾ ਚੰਗਾ ਲਗਦਾ ਹੈ ਉਸ ਨੂੰ । 
ਨੰਦੀ ਜਦੋ“ ਤੋਂ` ਮਿਲੀ ਹੈ, ਉਸ ਨੂੰ ਹੀ ਸੋਚਣਾ-ਜੀਣਾ ਚਾਹੁੰਦਾ ਹੈ ਉਹ । 

ਨੰਦੀ ਨੇ ਕਿਹੋ ਜਿਹੀ ਚੁਟਕੀ ਲਈ ਸੀ ਉਸ ਦਿਨ,..ਭਾਵੇ` ਅਨਜਾਣੇ- 
"ਸ੍ਰੀਮਤੀ ਜੀ ਦੇ ਨਾਲ ਰਹਿੰਦਿਆਂ ਕੀ ਇਹ ਨਹੀ' ਲੱਗਦਾ ਤੰਨੂੰ ਕਿ ਉਨ੍ਹਾਂ ਨੂੰ ਹੀ 
ਸੋਚਣਾ ਜੀਣਾ ਚਾਹੁੰਦੇ ਹੋ ,..ਮੇਰੀ ਲੋੜ ਫਿਰ ਕਿਵੇ' ਪਈ. ..ਤੇਰੇ ਆਪਣੇ ਸਿਧਾਂਤ ਦੇ 
ਵਿਰੁੱਧ ਹੋਈ ਨਾ ਗੱਲ ?' 

ਉਨ੍ਹਾਂ ਦਿਨਾਂ ਵਿਚ ਉਹ ਖੁਲ੍ਹ ਕੇ ਕਹਿ ਲਿਆ ਕਰਦੀ ਸੀ ਅਜਿਹੀਆਂ ਗੱਲਾਂ- 
ਪੂਰੇ ਅਧਿਕਾਰ ਨਾਲ...ਕੁਝ ਵੀ...ਕਿਹੋ ਜਿਹੀ ਵੀ । ਉਸ ਨੂੰ ਨਾਰਾਜ਼ ਕਰ ਦੇਣ ਦਾ 
ਡਰ ਦਿਲ ਵਿਚ ਨਹੀ ਰਹਿੰਦਾ ਸੀ । ਉੱਜ ਨਾਰਾਜ਼ ਤਾਂ ਉਹ ਨਾਂ ਉਸ ਸਮੇ 
ਹੁੰਦਾ ਸੀ, ਨਾ ਹੁਣ ਹੁੰਦਾ ਹੈ, ਫਿਰ ਵੀ...ਪਤਾ ਨਹੀ ਕਿਉ” ? 

ਕਿਤਾਬਾਂ ਪਲਟਦਿਆਂ ਉਸ ਨੂੰ ਧਿਆਨ ਆਇਆ ਕਿ ਉਹ ਉਸ ਨੂੰ ਬਾਹਰ 
ਖਲੌਤਾ ਨਾ ਦੇਖ ਕੇ ਕਿਧਰੇ ਮੁੜ ਹੀ ਨਾ ਜਾਏ । ਦਿਲ ਦੇ ਇਕ ਹਿੱਸੇ ਨੂੰ ਪਤਾ ਸੀ 
ਕਿ ਇਹ ਡਰ ਬੇਕਾਰ ਹੈ, ਪ੍ਰੰਤੂ ਸ਼ੈਕਾ ਨਹੀਂ ਮਿਟੀ । ਕਿਤਾਬ ਉਸ ਨੇ ਰੋਕ ਤੇ ਰਖ 
ਦਿੱਤੀ ਅਤੇ ਬਾਹਰ ਨਿਕਲ ਆਇਆ । 

ਬਾਹਰ ਹਲਕੀ ਹਲਕੀ ਬੂੰਦਾ-ਬਾਂਦੀ ਸ਼ੁਰੂ ਹੋ ਗਈ ਸੀ । ਜਦ ਉਹ ਦਫ਼ਤਰ ਤੋਂ 
ਚਲਿਆ ਸੀ ਤਾਂ ਆਕਾਸ਼ ਸਾਫ਼ ਸੀ । 

ਉਸ ਨੂੰ ਲੱਗਾ ਕਿ ਮੀ'ਹ ਵਰਸਣ ਲੱਗਾ ਤਾਂ ਉਸ ਨੂੰ ਆਉਣ ਵਿਚ ਮੁਸ਼ਕਲ 
ਹੋਵੇਗੀ । ਦਫ਼ਤਰ ਤੋਂ' ਛੁੱਟੀ ਦੇ ਸਮੇ' ਰਿਕਸ਼ੇ ਉੱਜ ਵੀ ਦੇਰ ਨਾਲ ਮਿਲਦੇ ਹਨ--ਅਤੇ 


ਤੀਸਰੀ ਹਥੇਲੀ 153 


ਮੀ'ਹ ਵਰਸਣ ਲੱਗੇ, ਫਿਰ ਤਾਂ ਹੋਰ ਵੀ । 

ਕਿਊ” ਉਹ ਉੱਸ ਨੂੰ ਲੈਦਾ ਹੋਇਆ ਨਹੀ ਆਇਆ. ..ਕਿਉ” ਉਸ ਦੀਆਂ 
ਸਹੂਲਤਾਂ ਵਲੋ" ਲਾਪ੍ਰਵਾਹ ਹੁੰਦਾ ਜਾ ਰਿਹਾ ਹੈ ਉਹ ? 

ਸੜਕ ਦੇ ਕਿਨਾਰੇ ਖਲੋ ਕੇ ਉਹ ਇਧਰ ਉਧਰ ਦੇਖਣ ਲੱਗਾ । ਪ੍ਰੰਤੂ ਇਕ 
ਜਗ੍ਹਾ ਤੇ ਦੇਰ ਤਕ ਖਲੌਤੇ ਰਹਿਣਾ ਉਸ ਨੂੰ ਠੀਕ ਨਾ ਲੱਗਾ । ਜਿਵੇ ਹਰ 
ਕੋਈ ਉਸ ਦੇ ਇੰਤਜ਼ਾਰ ਕਰਠ ਦੀ ਗੱਲ ਤੇ ਧਿਆਨ ਦੇ ਰਿਹਾ ਹੈ। 
ਵੁਟਪਾਥ ਤੇ ਖਲੋ ਕੇ ਉਸ ਨੇ ਦਸ ਪੈਸੇ ਦੇ ਕੇ ਈਵਨਿੰਗ ਨਿਉਜ਼ ਖਰੀਦਿਆ ਅਤੇ 
ਉਸ ਨੂੰ ਉਲਟਣ ਪਲਟਣ ਲੱਗਾ । 'ਸ੍ਰੀ ਚਵਾਨ ਨੇ ਰਾਸ਼ਟਰਪਤੀ ਨੂੰ ਮੰਤਰੀ ਮੰਡਲ 
ਚਲਾ ਸਕਣ ਦੀ ਆਪਣੀ ਅਸਮਰਥਾ ਤ“ ਜਾਣੂ ਕਰਵਾਇਆ ।' 

'ਅਸਮਰਥਾ ਤੋ` ਜਾਣੂ ਕਰਵਾਣਾ ?'' ਕਿਤਨਾ ਚੋਗਾ ਹੋਦਾ ਹੈ ਅਜਿਹਾ ਕਰ 
ਸਕਣਾ । ਕਿਤਨੀ ਸੁਤੌਤਰਤਾ ਦੇਣ ਵਾਲਾ,..ਪਰ ਅਜਿਹਾ ਹੋ ਪਾਂਦਾ ਹੈ ਕੀ...? 
ਕਿਉ” ਕਰਦਾ ਹੈ ਅਜਿਹਾ ਵਿਅਕਤੀ, ..ਟੁੱਕੜਿਆਂ ਦੇ ਹੱਥ ਵਿਚ ਰਖਣ ਦੇ ਭੁਲੌਖੇ 
ਵਿਚ ਖੁਸ਼ ਰਹਿੰਦਾ ਹੈ, ਚੀਜ਼ ਦੇ ਟੁੱਟ ਜਾਣ ਦੀ ਹਾਲਤ ਤੋਂ` ਦੁੱਖੀ ਨਹੀ' ਹੁੰਦਾ । 

ਇਕ ਆਟੋਂ-ਰਿਕਸ਼ਾ ਆ ਕੇ ਰੁਕਿਆ । ਉਸ ਨੇ ਜਲਦੀ ਨਾਲ ਪੋਪਰ ਸਮੋਟ 
ਲਿਆ, ਜਿਵੇ ਉਹ ਕੁਝ ਵੀ ਨਹੀ” ਕਰ ਰਿਹਾ ਸੀ । ਬਸ ਇੰਤਜ਼ਾਰ ਕਰ ਰਿਹਾ ਸੀ । 

ਰਿਕਸ਼ੇ ਤੋ` ਜੋ ਪੈਰ ਬਾਹਰ ਨਿਕਲਿਆ ਉਹ ਕਿਸੇ ਪੈੱਟਧਾਰੀ ਦਾ ਸੀ। 
ਉਦਾਸੀਨਤਾ ਨਾਲ ਉਹ ਅੱਗੇ ਵੱਲ ਤੁਰ ਗਿਆ । 

ਅੱਜ ਤਕ ਕਦੀ ਅਜਿਹਾ ਨਹੀ" ਹੋਇਆ ਕਿ ਕਹਿਣ ਤੇ ਉਹ ਨਾ ਆਈ 
ਹੋਵੇ । ਇੱਛਾ, ਉਤਸਾਹ ਨਾ ਵੀ ਰਿਹਾ ਹੋਵੇ ਤਾਂ ਵੀ ਆਈ ਹੈ । ਆਪਣੀ 
ਅਣਇੱਛਾ ਨੂੰ ਉਸ ਨੇ ਕਦੀ ਇਸ ਤਰ੍ਹਾਂ ਪ੍ਰਗਟ ਨਹੀ ਕੀਤਾ । ਬਸ ਆ ਗਈ ਹੈ... 
ਚੁਪ ਰਹੇ ਜਾਂ ਬੋਲੇ । ਖਸ਼ ਹੋਵੇ ਜਾਂ ਨਾ ਖੁਸ਼...ਆ ਜਾਂਦੀ ਹੈ ਬਿਨਾਂ 
ਨਾਂਹ-ਨੁਕਰ ਦੇ । 

ਅਜਿਹੇ ਵਿਚ ਅਚਾਨਕ ਲੱਗਣ ਲੱਗਦਾ ਹੈ, ਜਿਵੇ` ਹੱਥ ਵਿਚ ਭਿੱਜਿਆ ਹੋਇਆ 
ਦਸਤਾਨਾ ਪਾਇਆ ਹੋਵੇ । 

ਉਸ ਨੇ ਜੇਬ ਵਿਚੋ ਸਿਗਰਟ ਕੱਢ ਕੇ ਸੁਲਗਾਈ । ਧੂੰਆਂ ਅੰਦਰ ਇਸ ਤਰ੍ਹਾਂ 
ਉਤਰਿਆ ਜਿਵੇਂ" ਕਿਸੇ ਖਾਲੀ ਕੋਠੜੀ ਵਿਚ ਧੁਦ ਭਰ ਗਈ ਹੋਵੇ । ਉਸ ਨੇ ਇਧਰ 
ਉਧਰ ਵੰਖਿਆ । ਨੇੜੇ ਹੀ ਇਕ ਖੌਮਚੇ ਵਾਲਾ ਆਲੂ-ਕਚਾਲੂ ਦੀ ਚਾਟ ਵੇਚ ਰਿਹਾ 
ਸੀ, ਦੂਜੇ ਪਾਸੇ ਛੌਲੇ-ਭਟੂਰੇ ਦੀ ਜਾਣੀ-ਪਛਾਣੀ ਖੁਸ਼ਬੂ ਉਠ ਰਹੀ ਸੀ । 

ਭੁੱਖਿਆਂ ਹੌਣ ਦੇ ਬਾਵਜੂਦ ਅਜੇ ਤਕ ਉਸ ਦਾ ਧਿਆਨ ਉਧਰ ਨਹੀ” ਗਿਆ 
ਸੀ, ਝਾਇਦ ਇਹ ਸੌਚ ਕੇ ਕਿ ਰੌਸਟੂਰੈਟ ਵਿਚ ਬੈਠਦਿਆਂ ਹੀ ਖਾਣਾ ਜ਼ਰੂਰੀ 
ਹੋ ਜਾਏਗਾ । 

ਭੁੱਖ ਦੀ ਗੱਲ ਸੋਚਦਿਆਂ ਹੀ ਉਸ ਦੀ ਭੁੱਖ ਤੇਜ਼ ਹੋ ਗਈ ਅਤੇ ਮੂੰਹ ਵਿਚ 
ਪਾਣੀ ਆਉਣ ਲੱਗਾ । 

ਉਸ ਦੇ ਦਿਲ ਵਿਚ ਆਇਆ ਕਿ ਉਹ ਇਕ ਪੱਤਾ ਚਾਟ ਬਣਵਾ ਕੇ ਖਾ ਲਏ, 


154 ਸਮਕਾਲੀਨ ਹਿੰਦੀ ਕਹਾਣੀਆਂ 


ਪਰ ਪਤਾ ਨਹੀ” ਕਿਉ” ਉਸ ਨੂੰ ਲੱਗਾ ਕਿ ਚਾਟ ਖਾਣ ਅਤੇ ਉਸ ਦੇ ਆਉਣ ਦਾ 
ਪਲ ਜ਼ਰੂਰ ਇਕੋਂ ਹੋਵੇਗਾ । ਉਹ ਇੰਤਜ਼ਾਰ ਕਰਦਾ ਨਹੀ" ਦਿਖੇਗਾਂ । ਕਿੰਨੀ ਭੱਦੀ 
ਲੱਗੇਗੀ ਇਹ ਕਾਹਲ । 

'ਉੱਜ ਵੇਖਿਆ ਜਾਏ ਤਾਂ ਹਰ ਕਿਸੇ ਦੀ ਭੁੱਖ ਹਰ ਕਿਸੇ ਦੀ ਆਪਣੀ ਲੋੜ ਹੈ-- 
ਪੁਰੀ ਤਰ੍ਹਾਂ ਆਪਣੀ ।' ਨੰਦੀ ਅਕਸਰ ਉਸ ਨੂੰ ਕਹਿਣ ਲੱਗੀ ਹੈ, ''ਆਪਣੀ ਭੁੱਖ- 
ਆਪਣੀ ਹੀ ਰਹਿੰਦੀ ਹੈ, ਵੰਡ ਲੌਣ ਦਾ ਗੁਮਾਨ ਹੋ ਜਾਂਦਾ ਹੈ ਆਮ ਤੌਰ ਤੇ., 
ਕਦੀ ਦੇਰ ਤਕ ਬਣਿਆ ਰਹਿੰਦਾ ਹੈ..,ਕਦੀ ਜਲਦੀ) ਟੁੱਟ ਜਾਂਦਾ ਹੈ...'' 

“ਕੀਂ ਅਨੁਭਵੀਆਂ ਵਾਂਗ ਗੱਲਾਂ ਕਰ ਰਹੀ ਹੈ” ?'' ਉਹ ਜ਼ੋਰ ਨਾਲ ਆਖਦਾ 
ਹੈ, “ਮੈਨੂੰ ਤੇਰਾ ਅਨੁਭਵੀ ਹੋਣਾ ਚੰਗਾ ਨਹੀ ਲੱਗਦਾ ।” 

“ਲੱਗਦਾ ਤਾਂ ਮੈਨੂੰ ਵੀ ਨਹੀ”,..ਫਿਰ ਵੀ ਮੈ` ਤੇਰੇ ਅਨੁਭਵੀ ਹੋਣ ਨੂੰ ਕ੍ਝ 
ਨਹੀ” ਕਹਿੰਦੀ ...ਤੈਨੂੰ ਵੇਖਦੀ ਹਾਂ, ਤੇਰੇ ਅਨੁਭਵਾਂ ਨੂੰ ਨਹੀ" । ਉਸ ਦੀਆ ਅੱਖਾਂ 
ਵਿਚ ਛੋੜ-ਛਾੜ ਨਹੀ , ਬਹੁਤ ਡੂੰਘੀ ਉਦਾਸੀ ਹੋਦੀ ਹੈ । 

ਉਹ ਗੱਲ ਬਦਲ ਦਿੰਦਾ ਹੈ । ਉਸ ਨੂੰ ਥੋੜ੍ਹਾ ਸ਼ਰਮ ਵੀ ਆਉਦੀ ਹੈ । 

ਨੰਦੀ ਹੈ ਕਿ ਹੁਣ ਇਨ੍ਹਾਂ ਗੱਲਾਂ ਨੂੰ ਦੂਰ ਤਕ ਨਹੀ' ਖਿੱਚਦੀ, ਸੋਚਦੀ ਜੋ ਕੁਝ 
ਵੀ ਹੋਵੇ । ਕਦੀ ਉਸ ਦੇ ਘਰ ਦੀ ਗੱਲ ਚਲਾਓ ਤਾਂ ਆਖੋਗੀ “ਉਸ ਨਰਕ ਵਿਚ 
ਤਾਂ ਰਹਿਣਾ ਹੀ ਹੈ । ਇਨ੍ਹਾਂ ਘੜੀਆਂ ਨੂੰ ਉਸ ਦੀ ਯਾਦ ਨਾਲ ਕਾਲਾ ਕਿਉਂ 
ਕਰ ਰਹੇਹੋ?' 

ਸ਼ੁਰੂ ਸੁਰੂ ਵਿਚ, ਆਪਣੇ ਘਰ ਦੀਆੰ ਗੱਲਾਂ ਤੇ ਉਹ ਉਸ ਦੇ ਮੋਢੇ ਨਾਲ ਲੱਗ 
ਕੇ ਰੋ ਦਿਆ ਕਰਦੀ ਸੀ। ਉਹ ਉਸ ਸਮੋ ਕਿਸੇ ਬਾਗ਼ ਵਿਚ ਬੈੱਚ ਤੇ ਬੈਠੇ 
ਹੁੰਦੇ ਸਨ । ਉਹ ਉਸ ਨੂੰ ਬਾਹਵਾਂ ਵਿਚ ਘੋਰ ਕੇ ਚੁੰਮਦਾ ਤਾਂ ਆਖਦੀ-- 
''ਤੇਰੇ ਕਲ ਆ ਕੇ ਜੀ ਜਾਂਦੀ ਹਾਂ, ਮੋਰੇ ਮਨ ਦਾ ਕਲਾਈਮੋਟ ਹੀ ਬਦਲ ਜਾਂਦਾ 
ਹੈ...ਕੀ ਅਜਿਹ' ਨਹੀ' ਹੋ ਸਕਦਾ ਕਿ ਮੈ” ਸਦਾ.,.,ਤੇਰੇ ਕੋਲ ਹੀ ਰਹਾਂ ?'' 

“ਕਿਵੇ ਹੋਂ ਸਕਦਾ ਹੈ ?'' ਪਤਾ ਨਹੀ” ਕਿਵੇਂ ਉਸ ਦੇ ਮੂੰਹ ਵਿਚੋ" ਨਿਕਲ 
ਗਿਆਂ ਸੀ, ਭਾਵੇ" ਉਹ ਨਹੀਂ" ਚਾਹੁੰਦਾ ਸੀ ਕਿ ਅਜਿਹਾ ਕੁਝ ਵੀ ਉਸ ਦੇ ਮੂੰਹ 'ਚੋ' 
ਨਿਕਲੇ । ਹੋਰ ਕੁਝ ਨਹੀ` ਤਾਂ ਉਹ ਉੱਸ ਨੂੰ ਅਜਿਹਾ ਕਰ ਸਕਣ ਦਾ ਦਿਲਾਸਾ ਤਾਂ 
ਦੇ ਸਕਦਾ ਸੀ ।...ਅਜਿਹੇ ਦਿਲਸਿਆਂ ਵਿਚ ਜਾਨ ਨਹੀਂ' ਹੁੰਦੀ, ਇਹ ਉਸ ਨੂੰ 
ਕਹਿਣਾ ਨਹੀ ਪਿਆ ਸੀ । ਉਸ ਦੀਆਂ ਬਾਹਵਾਂ ਦੀ ਜਕੜ ਨੇ ਉਹ ਗੱਲ ਉੱਜ ਹੀ 
ਸਪੱਸ਼ਟ ਕਰ ਦਿੱਤੀ ਸੀ । 

'ਹਾਂ,..ਨਹੀ" ਹੋ ਸਕਦਾ'', ਇਕ ਡੂੰਘੇ ਸਾਹ ਨਾਲ ਉਹ ਉਸ ਜਕੜ ਤੋ" ਆਪ 
ਵੱਖ ਹੋ ਗਈ ਸੀ, ''ਤੇਰਾ ਆਪਣਾ ਇਕ ਘਰ ਹੈ। ਮੰਨੂੰ ਕਿਉਂ ਭੁਲ ਜਾਣਾ 
ਚਾਹੀਦਾ ਹੈ । ' 

ਉਸ ਪਲ ਉਹ ਬਿਲਕੁਲ ਸਮਝ ਨਾ ਸਕਿਆ ਕਿ ਉਹ ਉਸ ਨੂੰ ਜ਼ਿਆਦਾ 
ਮਹੱਤਤਾ ਦੇ ਰਹੀ ਹੈ ਜਾਂ ਘਰ ਨੂੰ...ਔਰਤ ਨੂੰ ਸ਼ਾਇਦ ਸਭ ਕ੍ਰਝ ਮਿਲ ਜਾਣ ਦੇ 
ਬਾਅਦ ਵੀ ਇਕ ਘਰ ਦੀ ਲੌੜ ਹੈਦੀ ਹੈ। 


ਤੀਸਰੀ ਹਥੇਲੀ 155 


ਇਸ ਤੋਂ` ਪਿੱਛੋ ਹੀ ਉਹ ਕਾਫੀ ਕੁਝ ਆਪਣੀ ਜਗ੍ਹਾ 'ਤੇਂ ਸਥਿਰ ਹੁਦੀ ਗਈ 
ਸੀ...ਬਹੁਤ ਉਚੇਚ ਨਹੀ, ਕਦੀ ਘਰ ਦੀ ਗੱਲ ਚਲ ਪਵੇ ਤਾਂ ਆਖੋਗੀ---''ਕਿਉ 
ਪੁੱਛਦੇ ਹੋ ਬਾਰ ਬਾਰ...ਉਥੇ ਕੀ ਬਦਲਣ ਵਾਲਾ ਏ...ਜਾਂ ਕਿਧਰੇ ਵੀ, ਕੁਝ ਵੀ 
ਕਿਉ” ਬਦਲੇਗਾ ?...ਬਦਲਣ ਦੇ ਲਈ ਹਿੰਮਤ ਚਾਹੀਦੀ ਹੈ, ਜੌ ਮੈ ਤੇਰੇ ਵਿਚ 
ਪੈਦਾ ਨਹੀ` ਕਰ ਸਕਦੀ...।' ਅੱਗੇ ਕੁਝ ਕਹਿਣਾ ਚਾਹੁੰਦੇ ਹੋਏ ਵੀ ਰੁਕ 
ਜਾਂਦੀ ਹੈ ਉਹ । 

ਉਸ ਨੂੰ ਅਚਾਨਕ ਧਿਆਨ ਆਇਆ ਕਿ ਆਪਣੀ ਧੁਨ ਵਿਚ ਟਹਿਲਦਾ- 
ਟਹਿਲਦਾ ਉਹ ਕਾਫੀ ਅੱਗੇ ਨਿਕਲ ਆਇਆ ਹੈ...ਜਨਪਥ ਨੂੰ ਖਤਮ ਕਰਦੇ 
ਚੁਰਾਹੇ ਤਕ । 

ਬੱਦਲਾਂ ਨੇ ਆਕਾਸ਼ ਨੂੰ ਚੋਗੀ ਤਰ੍ਹਾਂ ਘੇਰ ਲਿਆ ਅਤੇ ਬੂਦਾ-ਬਾਂਦੀ ਦੀ ਜਗ੍ਹਾ 
ਮੁਸਲਾਧਾਰ ਵਰਖਾ ਹੋਣ ਲੱਗੀ । _ਵੇਖਦਿਆਂ-ਵੇਖਦਿਆਂ ਸੜਕਾਂ ਖਾਲੀ ਹੋ 
ਗਈਆਂ ,..ਲੋਕੀ` ਇਧਰ ਉਧਰ ਫੱਟਪਾਥਾਂ ਤੇ ਸਿਮਟ ਗਏ । ਇਸ ਹਾਲਤ ਵਿਚ 
ਫੱਟਪਾਥ ਦੇ ਨਾਲ ਸਿਮਟਦਿਆਂ-ਸਿਮਟਦਿਆਂ ਜਾਣਾ...ਸਭ ਦੀਆਂ ਨਜ਼ਰਾਂ ਦੇ 
ਸਾਹਮਣਿਉ” ਨਿਕਲਣਾ ,..ਅਜਿਹੀ ਕਾਹਲ ਵਿਚ ਜਿਵੇ" ਉਹ ਹੀ ਹੈ, ਜਿਵੇ ਕੋਈ 
ਜ਼ਰੂਰੀ ਕੌਮ ਹੈ, ਹੋਰ ਸਭ ਤਾਂ ਸਭ ਕੁਝ ਪਿੱਛੇ ਪਾ ਕੇ ਬਾਰਸ਼ ਦੇ ਰੁਕਣ ਦਾ ਇੰਤਜ਼ਾਰ 
ਕਰ ਸਕਦੇ ਹਨ । 

ਇਧਰ ਕੁਝ ਸਮੇ` ਤੋਂ ਉਖੜੀ-ਉਖੜੀ ਰਹਿੰਦੀ ਹੈ । ਪਿਛਲੀ ਵਾਰ ਪਿਕਚਰ 
ਗਏ ਸਨ ਤਾਂ ਵਿਚੋ ਹੀ ਉਠ ਆਉਣ ਨੂੰ ਉਤਾਵਲੀ ਹੋ ਗਈ ਸੀ । 

''ਚਲੋਂ, ਬਾਹਰ ਚਲੀਏ । ਇਥੇ ਬੇਠੇ, ਬਿਨਾਂ ਮਤਲਬ ਬੇਵਕ੍ਹਫਾਂ ਵਾਂਗ ਕਿਉ 
ਅਸੀ ਦੂਜਿਆਂ ਦਾ ਤਮਾਸ਼ਾ ਵੇਖ ਰਹੇ ਹਾਂ ।' ਉਹ ਉਸ ਦਾ ਹੱਥ ਪਕੜ ਕੇ ਉਠ 
ਖੜੀ ਹੋਈ ਸੀ ਅਤੇ ਹਨੇਰੇ ਨੂੰ ਚੀਰਦੀ ਬਾਹਰ ਚਲੀ ਆਈ ਸੀ । 

ਉਹ ਇਕਦਮ ਕੁਝ ਨਾ ਸਮਝ ਸਕਿਆ, ਬਿਨਾਂ ਇਸ ਦੇ ਕਿ ਉਠ ਕੇ ਚਲ 
ਆਉਣ ਤੋ` ਪਹਿਲਾਂ ਦੇ ਪਲ ਉਸ ਦੇ ਲਈ ਬਹੁਤ ਘੁਟਣ ਦੇ ਰਹੇਂ ਹੋਣਗੇ । 

ਬਾਹਰ ਆ ਕੇ 'ਕੌਫੇ' ਦੇ ਕਾਉ'ਟਰ ਤੇ ਇਕ ਗਿਲਾਸ ਪਾਣੀ ਪੀ ਕੇ ਉਹ 
ਪੌੜੀਆਂ ਉਤਰਦਿਆਂ-ਉਤਰਦਿਆਂ ਬੋਲੀ, ''ਕੀ ਤੌਨੂੰ ਨਹੀ ਲੱਗਦਾ ਹੁਣ ਸਾਡੇ ਲਈ 
ਇਕ ਦੂਜੇ ਦੀ ਲੌੜ ਘੱਟ ਹੋ ਗਈ ਹੈ...ਤਾਂ ਹੀ ਤੇ ਇਕੱਠਿਆਂ ਹੋ ਕੰ ਵੀ ਅਸੀਂ 
ਦੂਜਿਆਂ ਦੇ ਤਮਾਸ਼ੇ ਵੇਖਣ ਬੈਠਦੇ ਹਾਂ...ਅਜਿਹਾ ਨਾ ਹੋਵੇ ਤਾਂ ਇਕ ਦੂਜੇ ਦੇ 
ਸਾਹਮਣੇ ਬੈਠ ਕੇ ਜੀਊਣ ਦੀ ਤਾਕਤ ਨਾ ਇਕੱਠੀ ਕਰੀਏ ?'' ਉਹ ਇਕਦਮ ਗੋਭੀਰ 
ਅਤੇ ਆਪਣੀ ਧੈਨ ਵਿਚ ਸੀ । 

ਉਹ ਕੁਝ ਪਲਾਂ ਦੇ ਲਈ ਹੱਕਾ ਬੱਕਾ ਹੋ ਗਿਆ...ਇਕਦਮ ਖਾਲੀ । ਹੋਰ ਕੋਈ 
ਪਲ ਹੁੰਦਾ ਤਾਂ ਉਹ ਉਸ ਨੂੰ ਬਹੁਤ ਜ਼ੋਰ ਨਾਲ ਝਿੜਕਦਾ, ਪ੍ਰੰਤੂ ਅਜਿਹੀ ਤਿੱਖੀ 
ਪ੍ਰਤੀਕ੍ਰਿਆ ਉਸ ਦੇ ਮਨ ਵਿਚ ਨਹੀ` ਆਈ । ਕੁਝ ਸੋਚ ਕੇ ਬੋਲਿਆ, “ਹਮੇਸ਼ਾਂ 
ਬੇਢੰਗੀਆਂ ਗੱਲਾਂ ਹੀ ਤੇਰੇ ਦਿਮਾਗ਼ ਵਿਚ ਕਿਉ” ਆਉ”ਦੀਆਂ ਹਨ ? ` 

“ਤੈਨੂੰ ਬੇਢੈਗੀਆਂ ਲੱਗਦੀਆਂ ਹਨ ਇਹ ਗੱਲਾਂ ...'ਤੈਨੂੰ ਤਾਂ ਇਹ ਵੀ ਪਤਾ 


156 ਸਮਕਾਲੀਨ ਹਿੰਦੀ ਕਹਾਣੀਆਂ 


ਨਹੀ ਕਿ ਖਤਰੇ ਆਪਣੇ ਹੀ ਅੰਦਰੋ ਉਠ ਰਹੇ ਹਨ,..'' 

ਉਸ ਪਿਛੋ ਉਹ ਉਖੜੀ ਰਹੀ ਸੀ । ਕਦੀ ਕਦੀ ਉਸ ਨੂੰ ਅਚਾਨਕ ਲੱਗਣ 
ਲੱਗਦਾ ਹੈ ਕਿ ਉਹ ਨੰਦੀ ਦੇ ਦਿਮਾਗ਼ ਦਾ ਗਣਿਤ ਭੁੱਲ ਗਿਆ ਹੈ...ਉਸ ਦੇ 
ਉਖੜਨ-ਸੋਭਲਣ ਦੇ ਬਿੰਦ ਤੇ ਹੱਥ ਨਹੀ ਰਖ ਸਕਦਾ । ਸਾਹਮਣੇ ਤਰਦੇ ਹੋਏ ਲੱਕੜੀ 
ਦੇ ਟੁੱਕੜੇ ਦੀ ਤਰ੍ਹਾਂ ਦੂਰ ਹੁੰਦੇ ਜਾਣ ਦਾ ਅਹਿਸਾਸ ਦਿੰਦੀ ਹੈ ਉਹ, ..ਕਿਉ” 
ਨਹੀ ਅੱਗੇ ਵੱਧ ਕੇ, ਅਧਿਕਾਰ ਨਾਲ ਉਸ ਨੂੰ ਸਭਾਲ ਲੌਦਾ...ਉਸ ਨੂੰ ਚੰਗਾ 
ਲੱਗੋਗਾ...ਸੈਤਸ਼ਟ ਹੋਵੇਗੀ...ਫਿਰ ਅਜਿਹਾ ਕਿਉ` ਨਹੀ ਕਰ ਸਕਦਾ ਉਹ...? 

ਕੋਈ ਭਵਿੱਖ ਉਸ ਦੀ ਮੁੱਠੀ ਵਿਚ ਨਹੀ ਸੈਭਾਲ ਸਕਦਾ ਉਹ. ..ਕੀ 
ਇਸੇ ਲਈ ? ਰ੍ 

ਕਿਸੇ ਇਸਤਰੀ ਨੂੰ ਸ਼ਾਇਦ ਇਹ ਸਮਝਾ ਸਕਣਾ ਮੁਸ਼ਕਲ ਹੋਂਦਾ ਹੈ ਕਿ ਪਲ 
ਕੀਮਤੀ ਹੈ, ਆਪਣੇ ਆਪ ਵਿਚ...ਵਰਤਮਾਨ ਜਾਂ ਭਵਿੱਖ ਦੇ ਆਕਾਰ ਦੇ ਬਿਨਾਂ 
ਵੀ...ਪੂਰਾ ਜੀਣ ਦੀ ਉਹ ਚਮਕ ਕੀਮਤੀ ਹੈ,..ਕੀ ਜ਼ਰੂਰੀ ਹੈ ਕਿ ਉਹ ਘਰ ਅਤੇ 
ਅਧਿਕਾਰ ਦੀਆਂ ਦਹਿਲੀਜ਼ਾਂ ਵਿਚ ਹੀ ਮਿਲ । 

ਪਰ ਇਸਤਰੀ ਦੇ ਲਈ ਪਿਆਰ ਇਕ ਘਰ ਹੁੰਦਾ ਹੈ, ਇਕ ਸਮਾਜ, ਇਕ 
ਬਚਾਅ, ਬੱਚਿਆਂ ਨਾਲ ਚਹਿਕਦਾ ਇਕ ਵਿਹੜਾ । 

ਇਸ ਸਮੀਕਰਣ ਦਾ ਕੀ ਕਰੇਂ ਉਹ ? 

ਮੀ`ਹ ਤੇਜ਼ੀ ਨਾਲ ਵਰਸਣ ਲੱਗਾ...ਹੁਣ ਤਾਂ ਬਿਜਲੀ ਵੀ ਚਮਕਣ ਲੱਗੀ । 
ਹਨੇਰਾ ਜਿਹਾ ਹੋਣ ਲੱਗਾ । ਉਹ ਤਾਂ ਬਰਸਾਤੀ ਲੈ ਕੇ ਘਰੋ` ਨਹੀ` ਤੁਰਿਆ ਸੀ। 
ਇਕਦਮ ਸਾਫ਼ ਜਿਹਾ ਦਿਨ ਸੀ ਅੱਜ ਸਵੇਰੇ... 

ਜਿਥੇ ਉਹ ਆ ਕੇ ਖੜਾ ਹੋਇਆ, ਉਥੇ ਘੜੀਆਂ ਦੀ ਦੁਕਾਨ ਸੀ । ਉਸ ਦੇ ਦਿਲ 
ਵਿਚ ਆਇਆ ਇਸ ਖਾਲੀ ਵਕਤ ਵਿਚ ਕਿਉ” ਨਾ ਘੜੀ ਦਾ ਫੀਤਾ ਬਦਲਵਾ 
ਲਿਆ ਜਾਏ ? 

ਉਸ ਨੇ ਆਪਣੇ ਹੱਥ ਵਿਚ ਬੱਝੀ ਘੜੀ ਦੇ ਫੀਤੇ ਨੂੰ ਥੋੜ੍ਹਾ ਖਿੱਚ ਕੇ ਵੇਖਿਆ... 
ਅੱਜ ਨਹੀਂ” ਤਾਂ ਕੱਲ੍ਹ,..ਉਸ ਨੂੰ ਜਲਦੀ ਹੀ ਬਦਲ ਦੇਣਾ ਪਵੇਗਾ...ਨਹੀ“ ਤਾਂ 
ਅਨਜਾਣ ਵਿਚ ਘੜੀ ਡਿੱਗ ਵੀ ਸਕਦੀ ਹੈ । 

ਇਹ ਸੋਚ ਕੇ ਉਹ ਦੁਕਾਨ ਵਿਚ ਵੜ ਗਿਆ । ਕਾਉ'ਟਰ ਤੇ ਪਹਿਲਾਂ ਤੋਂ ਦੋ 
ਤਿੰਨ ਆਦਮੀ ਖਲੌਤੇ ਸਨ । ਉਨ੍ਹਾਂ ਵਿਚੋ ਇਕ ਕਿਸੇ ਗੱਲ ਤੇ ਮਾਲਕ ਨਾਲ ਉਲਝ 
ਰਿਹਾ ਸੀ,., 

ਜੋ ਫਿਰ ਵੀ ਕੀਤਾ ਜਾ ਸਕਦਾ ਹੈ--ਜਿਵੇਂ' ਇਸ ਫੀਤੇ ਦਾ ਇਕ ਸਪਤਾਹ ਦਾ 
ਜੀਵਨ--ਉਸ ਨੂੰ ਹੁਣੇ, ਇਸ ਸਮੇ ਕਰ ਦੇਣਾ ਉਸ ਨੂੰ ਇਕ ਖਾਸ ਤਰ੍ਹਾਂ ਦੀ ਫਜੂਲ 
ਖਰਚੀ ਲੱਗੀ...ਨਾਲ ਹੀ ਲੱਗਾ ਕਿਤਨੀ ਸਾਵਧਾਨੀ ਕਿਤਨੀ ਸੈਭਾਲ ਦੀ ਲੋੜ ਹੁੰਦੀ 
ਹੈ, ਕਮਜ਼ੋਰ ਚੀਜ਼ਾਂ ਨੂੰ ਸਾਧਣ ਦੇ ਲਈ,..ਉਹ ਭਾਵੇ” ਚੀਜ਼ਾਂ ਹੋਣ ਜਾਂ ਸੰਬਧ--ਇਹ 
ਸੈਭਾਲ ਕਦੀ-ਕਦੀ ਸੁੱਖ ਨਾਲੋ" ਵੱਧ ਜ਼ਿਮੇਂਦਾਰੀ ਦਾ ਅਹਿਸਾਸ ਦੋਣ ਲੱਗਦੀ ਹੈ ।... 

ਉਸ ਨੰ ਹੱਥ ਤੋਂ ਘੜੀ ਉਤਾਰ ਕੌ ਕਾਉ"ਟਰ ਤੇ ਖਲੌਤੇ ਆਦਮੀ ਦੇ ਹਵਾਲੇ 


ਤੀਸਰੀ ਹਥੇਲੀ 157 


ਕਰਦਿਆਂ ਕਿਹਾ, ''ਸਾਹਿਬ ਜ਼ਰਾ ਜਲਦੀ ਹੈ... 
ਆ ਕੇ ਬਾਹਰ ਵੇਖਣ ਲੱਗਾ ।... 

ਕੀ ਇਸੇ ਨਿਰਲੇਪਤਾ ਨਾਲ ਆਪਣੇ ਅੰਦਰ ਕਮਜ਼ੋਰ ਹੋ ਗਏ ਹਰ ਸੂਤਰ ਨੂੰ 
ਤੋੜ ਕੇ ਪੁਨਰ ਜੀਵਤ ਕਰਨ ਦੀ ਹਿੰਮਤ ਪਾ ਸਕਦਾ ਹੈ ਉਹ ? 

ਕਿਉਂ` ਅਜਿਹਾ ਨਹੀ' ਹੋ ਸਕਦਾ ? ਕਿਉ” ਹਰ ਪਲ ਦਾ ਸਾਹਮਣਾ ਆਪਣੇ 
ਵਰਤਮਾਨ ਵਿਚ ਨਹੀ” ਹੋ ਸਕਦਾ...ਘੜੀ ਦਾ ਫੀਤਾ ਜਦੋ ਨਵਾਂ ਸੀ ਤਾਂ 
ਨਵਾਂ ਸੀ...ਹੁਣ ਪੁਰਾਣਾ ਹੈ ਤਾਂ ਪੁਰਾਣਾ ਹੈ,..ਅਤੇ ਪੁਰਾਣੀਆਂ ਚੀਜ਼ਾਂ ਦੇ ਪ੍ਰਤੀ ਉਹ 
ਲਗਾਉ ਨਹੀ` ਹੋ ਸਕਦਾ...ਇਹ ਗੱਲ ਕੱਪੜਿਆਂ ਤੋਂ, ਚੀਜ਼ਾਂ ਤੇ ਲਾਗੁ ਕੀਤੀ ਜਾਂਦੀ 
ਹੈ ਤਾਂ ਇਤਨੀ ਬੁਰੀ ਨਹੀ` ਲੱਗਦੀ. ,. ਵਿਅਕਤੀਆਂ, ਸੰਬਧਾਂ ਤੇ ਚਿਪਕਾ ਦੇਣ ਤੇ 
ਇਤਨੀ ਬੇਸੁਆਦੀ ਅਤੇ ਮਾਮੂਲੀ ਲੱਗਣ ਲੱਗਦੀ ਹੈ...ਕਿਉ ਵਿਅਕਤੀਆਂ ਜਾਂ 
ਸੰਬੋਧਾਂ ਨੂੰ ਜੜਤਾ ਦੇ ਨਿਯਮ ਦੇ ਹਵਾਲੇ ਕਰਕੇ ਅਸੀ” ਬਹੁਤੇ ਖੁਸ਼ ਰਹਿੰਦੇ ਹਾਂ। 
ਇਕ ਪਲ ਲਈ ਉਸ ਦੇ ਦਿਲ ਵਿਚ ਆਇਆ ਕਿ ਅੱਜ ਨੌਦੀ ਆਏ ਤਾਂ ਉਹ 
ਉਸ ਨੂੰ ਖੁਲ੍ਹ ਕੇ ਆਖ ਦੇਵੇ ਕਿ ਇਸ ਤਰ੍ਹਾਂ ਕਮਜ਼ੋਰ ਹੋ ਗਈਆਂ ਚੀਜ਼ਾਂ ਦੀ ਸੈਭਾਲ 
ਦੇ ਤਣਾਉ ਤੋ ਚੰਗਾ ਹੈ ਮੁ...ਮੁਕਤੀ...ਮੁਕਤੀ... 

ਨਹੀ, ਨਹੀ”. ,, 

ਨਹੀ` । ਅਜਿਹੀ ਕੋਈ ਪਹਿਲ ਉਹ ਨਹੀ” ਕਰਨਾ ਚਾਹੇਗਾ, ਕਿਉਕਿ ਇਸ 
ਕਾਰਣ ਨਾਲ ਕੀਤੀ ਗਈ ਪਹਿਲ ਦੇ ਤਰਕ ਨੂੰ ਉਹ ਕਦੀ ਸਮਝ ਨਹੀ ਸਕੇਗਾ । 

'ਲਉ ਸਾਹਿਬ' ਦੁਕਾਨ ਵਾਲੋਂ ਨੇ ਉਸ ਦਾ ਧਿਆਨ ਹਟਾ ਦਿੱਤਾ,..ਉਸ ਨੇ 
ਮੁੜ ਕੇ ਪੈਸੇ ਦਿਤੇ ਅਤੇ ਬਾਹਰ ਮੁੜਿਆ । 

ਇਸ ਵਾਰ ਉੱਸ ਨੂੰ ਪੂਰਾ ਵਿਸ਼ਵਾਸ਼ ਸੀ ਕਿ ਬਾਹਰ ਆਉ ਦਿਆਂ ਹੀ ਉਸ ਦਾ 
ਨੰਦੀ ਨਾਲ ਸਾਹਮਣਾ ਹੋ ਜਾਏਗਾ । ਦੁਕਾਨ ਦੀਆਂ ਪੌੜੀਆਂ ਉਤਰਦਿਆਂ ਹੀ ਉਸ ਨੇ 
ਨਜ਼ਰਾਂ ਇਧਰ ਉਧਰ ਦੌੜਾਈਆਂ...ਧੀਰਜ-ਹੀਨਤਾ ਦਾ ਛਿੱਥਾ ਪਿਆ ਗੁਬਾਰ 
ਉਸ ਦੇ ਅੰਦਰ ਉਠਿਆ । 

“ਕਿਉ” ਨਾ ਘਰ ਵਾਪਸ ਚਲਿਆ ਜਾਏ, ਉਸ ਨੰ ਆਪਣੇ ਆਪ ਨੂੰ 
ਸਮਝਾਇਆ । ਇਸ ਸੁਝਾਅ ਨਾਲ ਉਸ ਨੂੰ ਹਲਕੀ ਜਿਹੀ ਖੁਸ਼ੀ ਹੋਈ । ਇਹ ਸੋਚਣਾ 
ਉਸ ਨੂੰ ਚੋਗਾ ਲੱਗਾ ਕਿ ਉਹ ਆਏਗੀ ਅਤੇ ਪ੍ਰੋਸ਼ਾਨ ਹੇਵੇਗੀ..,ਸ਼ਾਇਦ ਇਹ ਸੋਚ ਕੇਂ 
ਨਾ ਵੀ ਆਏ ਕਿ ਉਹ ਹੁਣ ਤਕ ਵਾਪਸ ਚਲਾ ਗਿਆ ਹੋਵੇਗਾ । 

ਉਸ ਨੂੰ ਅਚਾਨਕ ਆਪਣਾ ਉਥੇ ਖਲੌਤਿਆਂ ਰਹਿਣਾ ਮੂਰਖਤਾ ਪੂਰਣ ਲੱਗਣ 
ਲੱਗਾ । ਜੇਂਬ ਵਿਚੋ ਸਕੂਟਰ ਦੀ ਚਾਬੀ ਕੱਢ ਕੇ ਉਹ ਹੱਥ ਵਿਚ ਘੰਮਾਂਦਾ-ਫਿਰਾਂਦਾ 
ਰਿਹਾ । ਸੋਚਿਆ, ਬਾਰਸ਼ ਕੁਝ ਰੁਕ ਜਾਏ ਤਾਂ ਮੁੜਿਆ ਜਾਏ । 

ਮੁੜਨ ਦੇ ਵਿਚਾਰ ਨਾਲ ਉੱਸ ਨੂੰ ਤਸੱਲੀ ਜ਼ਰੂਰ ਹੋਈ, ਪਰ ਇੰਤਜ਼ਾਰ ਭਾਲ ਵਿਚ 
ਬਦਲਣ ਲੱਗੀ । ਕੱਲ੍ਹ ਫੋਨ ਆਏਗਾ ਸਵੇਰੇ ਸਵੇਰੇ...ਇਹ ਕਾਰਣ ਸੀ...ਜਾਂ... 
ਉਹ ਕਾਰਣ ਸੀ..,ਉਹ ਸਾਫ਼ ਆਖ ਦੇਵੇਗਾ,,.ਕੀ ਆਖ ਦੇਵੇਗਾ...ਉਹ ਕੁਝ ਵੀ 
ਨਹੀ` ਆਖ ਪਾਏਗਾ,...ਕੌਂਈ ਗੱਲ ਨਹੀ, ਆਖ ਕੇ ਆਪਣੀ ਉਦਾਰਤਾ ਦਾ ਇਕ 


ਅਤੇ ਦੁਕਾਨ ਦੇ ਦਰਵਾਜ਼ੇ ਤੇ 


158 ਸਮਕਾਲੀਨ ਹਿੰਦੀ ਕਹਾਣੀਆਂ 


ਹੌਰ ਜਾਲ ਉਸ ਤੋਂ ਸੁੱਟੇਗਾ ਅਤੇ ਇਕ ਇੰਚ ਹੋਰ ਉਸ ਨੂੰ ਆਪਣੇ ਕਬਜ਼ੇ ਵਿਚ ਰਖਣ 
ਦੀ ਕੋਸ਼ਿਸ਼ ਕਰੇਗਾ । 

ਕਬਜ਼ੇ ਦੀ ਗੱਲ ਕਦੀ ਉਸ ਨਾਲ ਕਰੋ ਤਾਂ ਆਖੇਗੀ--''ਹੁਣ ਕਬਜ਼ਾ ਕਿਥੇ... 
ਹੁਣ, ਇਕ ਦੂਜੇ ਦੇ ਹੋਣ ਨਾਲ ਦਿਲ ਦੀ ਕਲਾਈਮੋਟ ਨਹੀ ਬਦਲਦੀ ..,ਇਕ ਦੂਜੋ 
ਨਾਲੋ ਆਪਣੇ-ਆਪਣੇ ਬਾਰੇ ਵਿਚ ਬਹੁਤਾ ਸੋਚਦੇ ਹਾਂ ਅਸੀ” ।' 

''ਆਪਣੌ-ਆਪਣੇ ਬਾਰੇ ਵਿਚ ਸੋਚਦੇ ਹਾਂ ਤਾਂ ਇਕ ਦੂਜੇ ਦੇ ਬਾਰੋ ਵਿਚ ਸੋਚਦਿਆਂ 
ਹੋਣ ਦਾ ਨਾਟਕ ਕਰਨ ਦੀ ਲੌੜ ਕੀ ਹੈ 7 ' ਉਹ ਨੰਦੀ ਨੂੰ ਅੱਜ ਇਕਦਮ ਅਜਿਹਾ 
ਕੁਝ ਕਹਿ ਦੇਵੇਗਾ । 

ਇਕ ਨਵੀਂ” ਜਿਹੀ ਸੋਚ, ਸੁਤੋਤਰਤਾ ਉਸ ਨੈ ਆਪਣੇ ਅੰਦਰ ਮਹਿਸੂਸ ਕੀਤੀ । 

ਉਸ ਨੂੰ ਜਾਪਿਆ ਉਹ ਹੁਣੇ ਆ ਜਾਏ...ਇਸੇ ਸਮੇ'...ਕਹਿ ਸਕਣ ਦੀ ਹਿੰਮਤ 
ਮਹਿਸ਼ਹੂਸ ਕਰ ਸਕਣ ਦੇ ਪਲ੍ਹ, ਤਾਂ ਚੋਗਾ ਹੈ...ਕੱਲ੍ਹ ਤਕ ਤਾਂ ਇਕ ਹੋਰ ਨਪੁੰਸਕ ਦਿਨ 
ਵਿਚੋ ਬੀਤ ਚੁ ਕੇਗਾ ਅਤੇ ਤਣਾਉ ਦਾ ਇਹ ਇਲਾਸਟਿਕ ਆਪਣੀ ਜਗ੍ਹਾ ਤੇ ਵਾਪਸ 
ਆ ਜਾਵੇਗਾ । ਫਿਰ ਕੁਝ ਨਹੀ ਕਿਹਾ ਜਾ ਸਕੇਗਾ ।... 

ਪ੍ਰੰਤੂ ਉਹ ਕਿਧਰੇ ਨਹੀ" ਸੀ । ਅਚਾਨਕ ਉਸ ਨੂੰ ਯਾਦ ਆਇਆ ਕਿ ਇਕ ਅੱਧ 
ਵਾਰ ਜਦ ਵੀ ਉਹ ਨਹੀ ਆਈ ਹੈ, ਉਸ ਦੇ ਪਿੱਛੋ ਇਕੋ ਸਥਿਤੀ ਰਹੀ ਹੈ--ਉਸ ਦੇ 
ਵਿਆਹ ਦਾ ਪ੍ਰਸੋਗ । ਕੁਝ ਲੋਕੀ ਉਸ ਨੂੰ ਦੇਖਣ ਆਣ ਵਾਲੇ ਸਨ । 

ਸ਼ਾਇਦ ਅੱਜ ਵੀ ਇਹੋਂ ਗੱਲ ਹੋਵੇਂ ...ਜ਼ਰੂਰ ਇਹੀ ਗੱਲ ਹੋਵੇਗੀ ,..ਮ਼ੋਰੇ ਫੋਨ ਤੋ” 
ਬਾਅਦ ਉਸ ਦੇ ਪਿਤਾ ਦਾ ਫੋਨ ਆਇਆ ਹੋਵੇਗਾ ,..ਅਤੇ ਉਹ ਮਿੱਠੇ ਨਮਕੀਨ ਦੇ 
ਪੈਕਟਾਂ ਨਾਲ ਲੱਦੀ ਘਰ ਪੁੱਜੀ ਹੋਵੇਗੀ । 

ਕਿਉ” ਉਹ ਅਜੇ ਤਕ ਇਸ ਛੋਟੀ ਜਿਹੀ ਗੱਲ ਦਾ ਅਨੁਮਾਨ ਨਹੀ” ਲਗਾ 
ਸਕਿਆ. ..ਹੁਣ ਸ਼ਾਇਦ ਉਹ ਨਹੀ” ਆਏਗੀ...ਕੱਲ੍ਹ ਸਿੱਧੇ ਅਤੇ ਸਪਾਟ ਸ਼ਬਦਾਂ 
ਵਿਚ ਉਸ ਨੂੰ ਦੱਸੇਗੀ ਕਿ ਕਿਵੇਂ ਬਿਨਾਂ ਕਿਸੇ ਹਿਚਕ ਦੇ ਉਸ ਨੇ ਸਾਹਮਣੇ ਵਾਲੇ ਨੂੰ 
'ਨਾ` ਕਹਿ ਦਿੱਤਾ ਹੈ । ਚਾਰ ਦੀਵਾਰਾਂ ਾਲੇਂ ਘਰ ਦੀ ਅਜਿਹੀ ਤਿੱਖੀ ਇੱਛਾ ਅਤੇ 
ਵਾਰ ਵਾਰ ਅਜਿਹੀ ਵਿਵੇਕਹੀਨ 'ਨਾ' । 

“ਕਿਉ” ਵਾਰ-ਵਾਰ ਆਖ ਦਿੰਦੀ ਹੈ 'ਨਾ'...ਘਰ ਵੀ ਚਾਹੁੰਦੀ ਹੈਂ ਅਤੇ ਆਪਣੀ 
ਜ਼ਿੰਦਗੀ ਵਿਗਾੜਨ ਤੋਂ ਲੱਗੀ ਹੈ',.,'' 

"ਸਵਾਲ ਤਾਂ ਮੇਰੀ ਜ਼ਿੰਦਗੀ ਦਾ ਹੀ ਹੈ ਨਾ...ਤੂੰ ਤਾਂ ਜਿਥੇ ਖਲੌਤਾ ਹੈ', ਉਥੇ 
ਹੀ ਖੜਾ ਰਹੇਗਾ ।...ਗੱਲ ਮੇਰੀ ਮੂਵਮੈਂਟ ਦੀ ਹੈ, ਮੈ" ਤੇਰੇ ਨਾਲ ਖਲੌਤੀ ਰਹਾਂ ਜਾਂ 
ਚਲ ਪਵਾਂ,..ਤੇਅ ਮੈ" ਹੀ ਕਰਨਾ ਹੈ । ਤਾਂ ਫਿਰ ਮੈ" ਜਦੋਂ ਮਰਜ਼ੀ ਕਰਾਂ,.,' 

ਅਤੇ ਉਹ ਕਦੀ ਤੈਅ ਨਹੀ ਕਰਦੀ...ਉਹ ਤੈਅ ਕਰ ਲਏ ਤਾਂ ਉਹ ਸਬਰ ਕਰ 
ਲਏ, ਨੰਦੀ ਨੂੰ ਘਰ ਚਾਹੀਦਾ ਸੀ, ਉਸ ਨੇ ਉਸ ਨੂੰ ਘਰ ਚੁਣ ਲੈਣ ਦਿੱਤਾ । 

ਉਹ ਅਜਿਹਾ ਨਹੀ” ਕਰਦੀ...ਸ਼ਾਇਦ ਉਹ ਵੀ ਉਸ ਤੇ ਆਪਣੀ ਉਦਾਰਤਾ ਦਾ 
ਜਾਲ ਪਾਈ ਰਖਣਾ ਚਾਹੁੰਦੀ ਹੈ ਕਿ ਉਸ ਦੇ ਕਾਰਣ, ਉਸੇ ਜਗ੍ਹਾ ਤੇ ਉਹ ਉਸਦੇ 
ਨਾਲ ਖਲੌਂਤੀ ਹੈ, ਆਪਣੀ ਇੱਛਾ ਹੋਣ ਦੇ ਬਾਵਜੂਦ ਕ੍ਰਝ ਵੀ ਸਵੀਕਾਰ ਨਹੀ 


ਤੀਸਰੀ ਹਥੇਲੀ 159 


ਕਰ ਰਹੀ । 

ਉਹ ਆਪ ਹੀ ਕਿਉ ਨਹੀ ਆਖ ਦਿੰਦਾ ਉਸ ਨੂੰ “ਨਾ...? ਕਿਉ” ਪਹਿਲ 
ਨਹੀ' ਕਰਦਾ...? ਕਿਉ ਨਿਰਣਾ ਨਹੀ ਲੋ'ਦਾ...? ਜੇ ਉਹ ਅਜਿਹਾ ਕਰ ਦੇਵੇ ਤਾਂ 
ਆਪਣੇ ਪਿਤਾ ਵਲੋ" ਸੁਝਾਏ ਕਿਸੇ ਵੀ ਸੋਬਧ ਨੂੰ ਉਹ ਸਵੀਕਾਰ ਕਰ ਲਏ.,..ਚੁਣ 
ਲਏ ਉਹ ਦੀਵਾਰਾਂ ਵਾਲਾ ਘਰ... 

ਪਹਿਲ ਉਹ ਕਿਸੇਂ ਵੀ ਦ੍ਰਿਸ਼ਟੀਕੋਣ ਤੋ` ਕਰੇ, ਇਸ ਦੋਸ਼ ਤ ਉਹ ਬਚ ਨਹੀ” 
ਸਕਦਾ ਕਿ ਹੱਥ ਖਿੱਚਣ ਦੀ ਪਹਿਲ ਉਸ ਨੇ ਕੀਤੀ ਹੈ । 

ਜਤਾਣਾ ਉਹ ਨਹੀ ਚਾਹਦੀ ਕਿ ਹੱਥ.ਉਸ ਨੇ ਖਿੱਚਿਆ ਹੈ । ਜਤਾਣਾ ਉਹ ਵੀ 
ਨਹੀ ਚਾਹੂਦਾ ਸੀ । ਦਿਖਾਵੇ ਦੀਆਂ ਮੁਹੱਬਤਾਂ, ਲਿਹਾਜ਼ਾਂ ਦੇ ਜਾਲ ਪਾ ਕੇ ਆਪਸੀ 
ਤਣਾਉ ਤੋ ਪੈਦਾ ਹੋਏ ਸੈਤੁਲਨ ਵਿਚ ਉਹ ਦੋਵੇ ਇਕ ਦੂਜੇ ਨੂੰ ਸ਼ਾਇਦ ਇਸੇ ਤਰ੍ਹਾਂ 
ਕਾਇਮ ਰੱਖਣਾ ਚਾਹੇਦੇ ਹਨ । 

ਕੁਝ ਵਧੇਰੇ ਤੇਜ਼ੀ ਨਾਲ ਉਹ ਫੁੱਟਪਾਥ ਤੇ ਚਹਿਲ ਕਦਮੀ ਕਰਨ ਲੱਗਾ । 
ਇੰਤਜ਼ਾਰ ਕਰਦਿਆਂ ਹੋਣ ਦੀ ਗੱਲ ਉਸ ਦੇ ਧਿਆਨ ਵਿਚੋਂ ਉਤਰਣ ਲੱਗੀ । 
ਦੁਕਾਨਾਂ ਦੇ ਦਰਵਾਜ਼ੇ ਧੜਾਮ-ਧੜਾਮ ਕਰਕੇ ਡਿੱਗਣ ਲੱਗੇ ਤਾਂ ਉਸ ਨੂੰ ਆਪਣੇ ਆਪ 
ਦਾ ਅਹਿਸਾਸ ਹੋਇਆ । 

ਉਹ ਦੋਵੇ' ਸ਼ਾਇਦ ਕੁਝ ਵੀ ਨਹੀਂ ਕਰ ਸਕਣਗੇ । ਬੀਤੇ ਦੇ ਗੂੜ ਗਰਮ ਦਿਨਾਂ 
ਦੀਆਂ ਯਾਦਾਂ ਨੂੰ ਸਾਹਮਣੇ ਰਖ ਕੇ ਅੱਜ ਦੇ ਬਦਰੰਗ ਯਥਾਰਥ ਦੀ ਤੁਲਨਾ ਕਰਕੇ 
ਰੋਣਗੇ ...ਟੁੱਟਣਗੇ ,..ਠੰਡੇ ਹੋਣਗੇ । 

ਇਹ ਠੰਡਾ ਹੋਣਾ ਇਕ ਦਿਨ ਪੂਰਾ ਹੋ ਜਾਏਗਾ.,.ਆਪਣੇ ਆਪ,..ਨਿਰਣੇ ਤੋ" 
ਬਿਨਾਂ..,ਪਹਿਲ ਦੇ ਬਿਨਾਂ..,ਅਨਿਸ਼ਠਾ ਦੇ ਦੇਸ਼ ਦੇ ਬਿਨਾਂ । ਦੋਵੇ ਆਪਣੀ-ਆਪਣੀ 


ਜ਼ਮੀਨ ਤੇ ਖਲੌਤੇ ਰਹਿਣਗੇ । ਸਾਫ਼ ਬਚ ਜਾਣਗੇ । ਵਕਤ ਨੂੰ ਕੌਸਣਗੇ, ਜਿਸ ਨੰ 
ਉਹਨਾਂ ਦੋਹਾਂ ਦੀਆਂ ਹਥੇਲੀਆਂ ਵਿਚ ਇਸ ਤਰ੍ਹਾਂ ਆਪਣੀ ਹਥੇਲੀ ਅੜਾ ਦਿੱਤੀ ਹੈ । 
ਅਜਿਹੀ ਭਿੱਜੀ ਬਰਸਾਤ ਵਿਚ ਸਮੇ ਦੀ ਛੱਤਰੀ ਦੇ ਹੇਠਾਂ ਉਸ ਨੇ ਪਲ ਭਰ 
ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ...ਇਕਦਮ ਬਿਨਾਂ ਦਵੈਦ ਦੇ । 
ਕਿਤਾਬਾਂ ਦੀ ਦੁਕਾਨ ਅਜੇ ਬਦ ਨਹੀਂ ਹੋਈ ਸੀ । ਉਹ ਉਸ ਵਿਚ ਵੜ ਗਿਆ। 
ਇਕ ਕਿਤਾਬ ਖਰੀਦੀ ਫਿਰ ਦੋ ਪੱਤੇ ਚਾਟ ਲਗਵਾ ਕੇ ਖਾਦੇ। ਬਸ, ਹੁਣ ਉਸ ਨੰ 
ਘਰ ਜਾਣਾ ਸੀ । 
ਜਨਵਰੀ, 1980 


ਅਗਲੇ ਮੁਹੱਰਮ ਦੀ ਤਿਆਰੀ 


--ਰਮੋਸ਼ ਬਖਸ਼ੀ 


ਮੈਚ ਰਿਹਾ ਹਾਂ ਕਿ ਦਰਵਾਜ਼ਾ ਖੁੱਲ੍ਹੰ ਤਾਂ ਉਹਨਾਂ ਦੇ ਘਰ ਜਾਵਾਂ ਅਤੇ ਪੰਜ ਕੁ ਮਿੰਟ 
ਲਈ ਬੈਠ ਜਾਵਾਂ । ਪਰ ਅਜੀਬ ਹਨ ਇਹ ਕਿ ਜ਼ਾਮ ਹੁੰਦਿਆਂ ਸਾਢੇ ਅੱਠ ਵਜੇ ਹੀ 
ਦਰਵਾਜ਼ੇ ਬਦ ਕਰਕੇ ਸੌ" ਗਏ । ਨਹੀ, ਇਹ ਤਾਂ ਮੇਰਾ ਸੋਚਣਾ ਹੈ, ਸੁੱਤੇ ਥੋੜੇ ਹੀ 
ਹੋਣਗੇ, ਅੰਦਰ ਖਾਣਾ ਵਾਣਾ ਖਾ ਰਹੇ ਹੋਣਗੇ, ਸੋ ਬਾਹਰ ਦਾ ਦਰਵਾਜ਼ਾ 
ਭੀੜ ਦਿਤਾ । ਨਹੀ ਤਾਂ ਅਜਿਹੇ ਸ਼ੋਰ-ਸ਼ਰਾਬੇ ਵਿਚ ਕਿਸੇ ਨੂੰ ਨੀ'ਦਰ 
ਆਉਦੀ ਹੈ ? ਪਰ ਉਹਨਾਂ ਵਿਚਾਰਿਆਂ ਨੂੰ ਵਾਜੇ ਗਾਜੇ, ਜਲੂਸ ਜਲਾਸ 
ਨਾਲ ਕੀ ? ਗ਼ਮ 'ਚ ਡੁੱਬਿਆਂ ਦੀ ਤਾਂ ਇੱਕ ਵੱਖਰੀ ਆਪਣੀ ਦੁਨੀਆਂ ਹੁੰਦੀ ਹੈ । 
ਉਹਨਾਂ ਦੇ ਕੌਨ ਵਿਚ ਸ਼ਹਿਨਾਈ ਫੂਕੀ, ਫਿਰ ਵੀ ਉਹਨਾਂ ਨੂੰ ਸੁਣਾਈ ਨਹੀ' ਪੈਦਾ । 
ਸਿਰ੍ਹਾਣੇ ਤੇ ਸਿਰ ਰਖ ਪਿਆ ਹਾਂ ਤਾਂ ਉਠ ਬੈਠਿਆ, ਕਿਉਕਿ ਬਾਹਰ ਵਿਹੜੇ ਵਿਚ 
ਸੱਤਾ ਹਾਂ । ਹਵਾ ਹਲਕੀ ਹਲਕੀ ਚਲ ਰਹੀ ਹੈ ਅਤੇ ਮੇਰਾ ਸੋਚਣਾ ਲੋਰੀ ਸੁਣਨ ਜਿਹਾ 
ਹੈ । ਸੋਚਣਾ ਸ਼ੁਰੂ ਕੀਤਾ ਨਹੀ` ਕਿ ਨੀਂਦਰ ਆਈ ਨਹੀ” । 

ਇਸ ਸਮੇ ਕੁੱਝ ਲੋਕ ਕਰਬਲਾ ਤੋ` ਮੁੜ ਰਹੇ ਹਨ । ਮਜ਼ਾ ਤਾਂ ਬੱਚਿਆਂ 
ਦਾ ਹੈ । ਉਹ ਦੋਵੇ ਬੱਚੇ ਕਿਰਕਿਰੀ ਖਰੀਦ ਲਿਆਏ ਹਨ, ਅਤੇ ਵਜਾਂਦੇ ਜਾ 
ਰਹੇ ਹਨ । ਮੌਟੇ ਪੇਟ ਵਾਲਾ ਬੱਚਾ ਨਿੱਕਰ ਦੀ ਜੌਂਥ ਵਿਚੋ" ਰੇਵੜੀਆਂ ਕੱਢ ਕੱਢ ਕੇ 
ਚਬਾ ਰਿਹਾ ਹੈ । ਉਹ ਬੱਚੀ ਬੜੀ ਪਿਆਰੀ ਹੈ, ਉਮਰ ਸੱਤ ਕੁ ਸਾਲ ਦੀ ਅਤੇ ਕੱਪੜੇ 
ਵੱਡਿਆਂ ਦੀ ਉਮਰ ਦੇ । ਕਲੀ ਵਾਲੀ ਸਲਵਾਰ, ਗੋਡਿਆਂ ਤੱ ਨੀਵੀ' ਕੁੜਤੀ ਅਤੇ 
ਗੋਟਾ ਲੱਗੀ ਚੁੰਨੀ । ਮੱਥੇ ਤੇ ਗੋਟਾ ਖੂਬ ਚਮਕ ਰਿਹਾ ਹੈ, ਇਸ ਦੀ ਪਸੈਦ ਵੀ ਖੂਬ ਹੈ, 
ਖਰੀਦ ਕੇ ਲਿਆਈ ਹੈ । ਲੱਕੜੀ ਤੇ ਨੱਚਣ ਵਾਲਾ ਬਾਂਦਰ ਅਤੇ ਰਸਤੇ ਚਲਦਿਆਂ 
ਮਗਨ ਹੈ ਬਾਂਦਰ ਨਚਾਣ ਵਿਚ ਕਿ ਕਦੀ ਲਗਦੀ ਹੈ ਠੋਕਰ ਅਤੇ ਕਦੀ ਨਾਲ 
ਚਲਣ ਵਾਲਿਆਂ ਤੋ" ਵਿਛੜ ਜਾਂਦੀ ਹੈ । ਇਨ੍ਹਾਂ ਬੱਚਿਆਂ ਨੂੰ ਆਉ' ਦਿਆਂ ਵੇਖ 
ਬੜਾ ਦਰਦ ਲਗਦਾ ਹੈ ਇਨ੍ਹਾਂ ਨੂੰ, ਚੰਗਾ ਹੈ ਕਿ ਦਰਵਾਜ਼ਾ ਬਦ ਕਰ ਰਖਿਆ 
ਹੈ ਪਰ ਕੁਝ ਦੇਰ ਬਾਅਦ ਦਰਵਾਜ਼ਾ ਖੌਲ੍ਹਣਗੇ ਤਾਂ ਹੋ ਆਵਾਂਗਾ, ਇਸ ਦੇ ਘਰ । 
ਨਾ ਵੀ ਜਾਂਦਾ, ਪਰ ਅੱਜ ਸਵੇਰੇ ਉਂਹਨਾਂ ਦੇ ਚਿਹਰੇ ਵੇਖੇ, ਉਸ ਸਮੇ ਤ' ਦਿਲ 
ਅੱਥਰੂ-ਅੱਥਰੂ ਹੋ ਰਿਹਾਂ ਹੈ । 


ਅਗਲੇ ਮੁਹੱਰਮ ਦੀ ਤਿਆਰੀ 161 


ਕਿਸ ਤਰ੍ਹਾਂ ਦਾ ਹੈ ਇਹ ਬੁਸ਼ਰਟ ਵਾਲਾ ਬਾਬੂ ਵੀ ਕਿ ਹਰ ਸਾਲ ਇਸ ਦੇ ਚਿਹਰੇ 
ਤੇ ਇਕ-ਨ-ਇਕ ਨਵੀ' ਝੁੱਰੜੀ ਆ ਜਾਂਦੀ ਹੈ । ਜਦ ਤੱ ਇਸ ਦਾ ਵਿਆਹ ਹੋਇਆ 
ਤਦ ਤੋ" ਜਾਣਦਾ ਹਾਂ । ਮੈਨੂੰ ਇਹ ਕਮਰਾ ਕਿਰਾਏ ਤੇ ਚੜ੍ਹਾਏ ਕੋਈ ਤਿੰਨ ਜਾਂ ਸਾਢੇ ਤਿਨ 
ਸਾਲ ਹੋਏ ਹੋਣਗੇ । ਜਦੋ ਮੈ ਇਸ ਕਮਰੇ ਵਿਚ ਜੈਦਰਾ ਲਗਾਇਆ ਤਦ ਹੀ ਸੀ ਇਸ 
ਦਾ ਵਿਆਹ । ਕੌਪਨੀ ਦਾ ਏਜੈਟ ਹਾਂ ਨਾ, ਇਸੇ ਕਾਰਣ ਕਦੀ ਹਫਤੇ, ਕਦੀ ਦੋ ਹਫਤੇ 
ਅਤੇ ਕਦੀ ਮਹੀਨੇ ਤਿਮਾਹੀ ਇਥੇ ਆਉਦਾ ਹਾਂ । ਕਿਰਾਇਆ ਸੱਤ ਹੈ ਇਸ ਕਮਰੇ ਦਾ, 
ਸੋ ਆਪਣੇ ਨਾਂ ਤੇ ਅਟਕਿਆ ਰਿਹਾ ਹੈ, ਪੈਰ ਰਖਣ ਨੂੰ ਜਗ੍ਹਾ ਤਾਂ ਹੈ, ਨਹੀ” ਤਾਂ ਇਸ 
ਸ਼ਹਿਰ ਵਿਚ ਧਰਮਸ਼ਾਲਾ, ਹੋਟਲ ਵੀ ਭਰੇ ਰਹਿੰਦੇ ਹਨ । ਇਹ ਮਕਾਨ ਤਾਂ ਇਕ 
ਚਾਲ ਹੈ । ਵੀਹ ਕ ਕਿਰਾਏਦਾਰ ਤਾਂ ਰਹਿੰਦੇ ਹੀ ਹੋਣਗੇ ਪਰ ਮੇਨੂੰ ਸਭ ਜਾਣਦੇ ਹਨ, 
ਕਿਉ'ਕਿ ਜਦੋ ਕਦੀ ਮੈ ਆਉਦਾ ਹਾਂ ਤਾਂ ਸਾਰਿਆਂ ਨੂੰ ਕੌਪਨੀ ਦਾ ਕੇਲੰਡਰ ਦੇ 
ਜਾਂਦਾ ਹਾਂ । ਸਾਹਮਣੇ ਚਾਚਾ ਰਹਿੰਦੇ ਹਨ, ਸਾਲ ਦੇ ਸਾਲ ਸਰਕਾਰੀ ਤਾਜੀਆ ਇਹੀ 
ਬਣਾਂਦੇ ਹਨ । ਇਕ ਜ਼ਮਾਨਾ ਸੀ, ਜਦੋ” ਚਾਲ੍ਹੀ ਖਨ (ਖੰਡ) ਦਾ ਬਣਦਾ ਸੀ 
ਤਾਜੀਆ । ਸ਼ਹਿਰ ਦੇ ਸੈਕੜੇ ਮੌਢੇ ਉਸ ਨੂੰ ਉਠਾਂਦੇ ਸਨ ਅਤੇ ਤਾਜੀਏ ਤੋ" ਅੱਧੀ 
ਅੱਧੀ ਫਰਲਾਂਗ ਦੂਰ ਉਸ ਦੀ ਰਸੀ ਖਿੱਚੀ ਜਾਂਦੀ ਸੀ । ਲੋਕਾਂ ਦਾ ਦਿਲ ਵੀ ਛੋਟਾ 
ਹੁਦਾ ਗਿਆ ਅਤੇ ਤਾਜੀਏ ਦੇ ਖਨ ਵੀ ਛੋਟੇ ਹੁੰਦੇ ਗਏ । ਪਹਿਲੇ ਤਾਂ ਇਮਾਮ ਬਾੜੇ 
ਵਿਚ ਸਾਲ ਭਰ ਧੂਮ ਰਹਿੰਦੀ ਸੀ, ਪਰ ਹੁਣ ਮਹਿੰਦੀ ਦੀ ਰਾਤ ਤੋ” ਦੋ ਹਫ਼ਤੇ 
ਪਹਿਲਾਂ ਕਾਗਜ਼ ਕੱਟਦੇ ਹਨ ਅਤੇ ਤਿੰਨ ਵੱਡੇ, ਚਾਰ ਛੋਟੇ ਖਨਾਂ ਦਾ ਤਾਜੀਆ 
ਝੱਟਪਟ ਖੜਾ ਹੋ ਜਾਂਦਾ ਹੈ । ਚਾਚਾ ਨੂੰ ਮੈ ਜੋ ਕੇਲੰਡਰ ਦਿੰਦਾ ਹਾਂ, ਉਸ ਦੀ 
ਤਸਵੀਰ ਕੱਟ ਕੇ ਉਹ ਹਰ ਸਾਲ ਤਾਜੀਏ ਵਿਚ ਲਾ ਦਿੰਦੇ ਹਨ। 

ਦਰਵਾਜ਼ਾ ਖੜਕਦਾ ਹੈ । ਮੈ ਉਠਦਾ ਹਾਂ, ਬੂਟ ਪਾਂਦਾ ਹਾਂ ਪਰ ਦਰਵਾਜ਼ਾ ਨਹੀ` 
ਖੁਲ੍ਹਦਾ । ਮੈਂ ਬੂਟ ਪਾਈ ਹੀ ਬਿਸਤਰ ਤੇ ਅਧਲੌਟਿਆ ਹੋ ਜਾਂਦਾ ਹਾਂ । ਹਾਂ, ਪਹਿਲੀ 
ਵਾਰ ਇਸ ਦੇ ਵਿਆਹ ਵਰੇ ਮੈ" ਜਦੋ“ ਕੌਲੰਡਰ ਦਿਤਾ ਸੀ ਨਾ, ਤਾਂ ਬੜਾ ਖੁਸ਼ ਹੋਇਆ 
ਸੀ ਇਹ ਬੁਸ਼ਸ਼ਰਟ ਵਾਲਾ ਬਾਬੂ । ਕੈਲੰਡਰ ਤੇ ਇਕ ਬੱਚੇ ਦੀ ਤਸਵੀਰ ਬਣੀ ਸੀ 
ਅਤੇ ਉਸ ਦੀ ਨਵੀ” ਵਹੁੱਟੀ ਦੇ ਪੈਰ ਭਾਰੀ ਸਨ । ਇਕ ਦਿਨ ਉਸ ਦੀ ਪਤਨੀ ਨੂੰ 
ਵੇਖਿਆ ਸੀ, ਮੈ" । ਭਰਿਆ ਹੋਇਆ ਸਰੀਰ, ਤਿੱਖਾ ਸਾਫ਼ ਰੋਗ ਅਤੇ ਮਾਂ ਬਣਨ ਤੌ 
ਪਹਿਲਾਂ ਦੀ ਗੌਭੀਰਤਾ ਉਸ ਦੇ ਚਿਹਰੇ ਤੇ ਸੀ । ਪਸ਼ੂ ਪੰਛੀਆਂ ਦੀਆਂ ਮਾਦਾਵਾਂ ਮਾਂ 
ਬਣਨ ਤੋ` ਪਹਿਲਾਂ ਬੜੀਆਂ ਤੇਜ਼ ਅਤੇ ਚੌਚਲ ਦਿਖਣ ਲਗਦੀਆਂ ਹਨ, ਕਿਉਂਕਿ 
ਗੁਫਾ ਆਲ੍ਣੇ ਦੇ ਪ੍ਰਬੋਧ ਵਿਚ ਲਗੀਆਂ ਰਹਿੰਦੀਆਂ ਹਨ ਉਹ, ਪਰ ਔਰਤਾਂ ਉਸੇ 
ਦਸ਼ਾ ਵਿਚ ਹੋਣ ਤੇ ਵੀ ਪਤਾ ਨਹੀ ਕਿਉ” ਬੜੀਆਂ ਆਲਸੀ ਲੱਗਣ ਲਗਦੀਆਂ 
ਹਨ । ਅਜਿਹੇ ਹੀ ਵਾਤਾਵਰਣ ਦੇ ਭਾਵ ਬੁਸ਼ਰਟ ਵਾਲੇ ਬਾਬੂ ਦੀ ਭਰੇ ਸਰੀਰ ਵਾਲੀ 
ਪਤਨੀ ਦੇ ਚਿਹਰੇ ਤੇ ਹੀ ਨਹੀ, ਸਾਰੇ ਸਰੀਰ ਤੇ ਸਨ. ..ਅਤੇ ਇਹੀ ਭਾਵੇ ਮੈਨੁੰ 
ਹਮੇਸ਼ਾਂ ਉਸ ਢੇ ਚਿਹਰੇ ਤੋਂ ਦਿਖਾਈ ਦਿੰਦਾ ਰਿਹਾ । ਮੈ" ਸੋਚਦਾ ਕਿ ਸਾਲ ਵਿਚ 
ਇਕ ਬੱਚਾ ਵੀ ਹੁੰਦਾ ਹੋਵੇਗਾ ਤਾਂ ਘੱਟ ਤੋ ਘੱਟ ਤਿੰਨ ਮਹੀਨੇ ਤਾਂ ਇਸ ਦੀ ਹਾਲਤ 
ਠੀਕ ਰਹਿਣੀ ਚਾਹੀਦੀ ਹੈ, ਪਰ ਉਨ੍ਹਾਂ ਤਿੰਨ ਮਹੀਨਿਆਂ ਵਿਚ ਉਹ ਆਪਣੀ ਜਾਂ 


162 ਸਮਕਾਲੀਨ ਹਿੰਦੀ ਕਹਾਣੀਆਂ 


੨੫ .... ਰਿ. 


ਆਪਣੇ ਬੱਚੇ ਦੀ ਬੀਮਾਰੀ ਵਿਚ ਡੁੱਥੀ ਰਹਿੰਦੀ ਹੋਵੇਗੀ ।..,ਪਰ ਇਸ ਵਾਰ ਤਾਂ ਉਹ 
ਉਸ ਤਰ੍ਹਾਂ ਦੀ ਨਹੀ` ਵਿਖਾਈ ਦਿਤੀ,.. ਪਰ ਬੱਚਾ ਵੀ ਤਾਂ ਦੋ ਜਾਂ ਢਾਈ ਮਹੀਨਿਆਂ 
ਦਾ ਹੀ ਹੋਇਆ ਹੋਵੇਗਾ । 

ਦਰਵਾਜ਼ੇ ਫਿਰ ਖੜਕੇ । ਮੈ ਉਧਰ ਝਾਕ ਕੇ ਵੇਖਿਆ, ਅੰਦਰ ਲਾਲਟੈਣ ਜਗ 
ਰਹੀ ਹੈ ਅਤੇ ਦਰਵਾਜ਼ਾ ਖੁਲਹਣ ਦਾ ਭਰਮ ਇਸ ਲਈ ਹੋ ਰਿਹਾ ਹੈ ਸ਼ਾਇਦ ਕਿ 
ਹਵਾ ਦੇ ਝੁੱ'ਕੇ ਨਾਲ ਕੋਡੀ ਬਾਰ ਬਾਰ ਹਿਲ ਜਾਂਦੀ ਹੈ । ਹੋਵੇਗਾ ਵੀ...ਅੱਜ ਨਹੀ” 
ਕੱਲ੍ਹ ਹੋ ਆਵਾਂਗਾ, ਕਿਉਕਿ ਕਲ ਤਾਂ ਠਹਿਰਣਾ ਹੀ ਹੈ ਮੈਨੂੰ । ਇਸੇ ਤਰ੍ਹਾਂ ਹੀ ਦੇ 
ਸਾਲ ਪਹਿਲਾਂ ਵੀ ਚਾਰ ਦਿਨ ਠਹਿਰਿਆ ਸਾਂ ਮੈ" ਇਥੇ । ਤਦ ਹੀ ਬੁਸ਼ਰਟ ਵਾਲ 
ਬਾਬੂ ਦੇ ਘਰ ਸੋਹਰ ਗੂਜੀ ਸੀ ਅਤੇ ਉਸ ਨੇ ਇਕ ਪੇੜਾ ਲਿਆ ਕੇ ਮੇਰਾ ਮੂੰਹ ਮਿੱਠਾ 
ਕਰਵਾਇਆ ਸੀ । ਫਿਰ ਦੁਬਾਰਾ ਜਦੋ` ਆਇਆ ਤਾਂ ਪਤਾ ਲਗਾ ਕਿ ਉਹ ਬੱਚਾ 
ਮਰ ਗਿਆ । ਪਤਾ ਨਹੀ ਕਿਹੜੇ ਰੋਗ ਦੀ ਗੱਲ ਕਹਿ ਰਿਹਾ ਸੀ ਬੁਸ਼ਰਟ ਵਾਲਾ 
ਬਾਬੂ ਕਿ ਡਾਕਟਰ ਨੇ ਮਾਂ ਦਾ ਦੁੱਧ ਛੁਡਵਾ ਦੇਣ ਲਈ ਕਿਹਾ ਅਤੇ ਡੱਬੇ ਦਾ ਦੁੱਧ 
ਉਸ ਨੂੰ ਰਾਸ ਨਹੀ ਅਇਆ, ਬੱਚਾ ਸੁੱਕਦਾ ਹੀ ਗਿਆ । ਇਕ ਨੰਗਾ ਕੰਡਾ ਜਿਹਾ 
ਹੋ ਗਿਆ ਸੀ ਉਸ ਦਾ ਸਰੀਰ । ਕਹਿੰਦਾ ਸੀ ਕਿ ਦਵਾਈ ਦਾਰੂ ਤੋ` ਹੱਥ ਨਹੀ” 
ਖਿੱਚਿਆ, ਬੀਵੀ ਦੀਆਂ ਚੂੜੀਆਂ ਵੀ ਗਿਰਵੀ ਰੱਖ ਦਿਤੀਆਂ ਪਰ ਉਹ ਨਹੀ” 
ਬਚਿਆ । ਮੈ' ਡੋਢ ਮਹੀਨੇ ਵਿਚ ਫਿਰ ਆਇਆ ਤਾਂ ਵੇਖਿਆ ਉਸ ਭਰੇ 
ਬਦਨ ਵਾਲੀ ਪਤਨੀ ਦੇ - ਪੈਰ ਫਿਰ ਭਾਰੀ ਹਨ, ਚਿਹਰੇ ਤੇ ਉਦਾਸੀ ਹੈ 
ਅਤੇ ਸਾੜ੍ਹੀ ਦੀਆਂ ਪਟਲੀਆਂ ਉਸ ਦੇ ਸਰੀਰ ਤੇ ਚਾਹ ਦੀ ਗੋਲ ਕੇਤਲੀ ਦੀ ਸ਼ਕਲ 
ਬਣਾ ਰਹੀਆਂ ਹਨ । ਫਿਰ ਮੇਰੇ ਤਿੰਨ ਚਾਰ ਵਾਰ ਆਉਣ ਦੇ ਬਾਅਦ ਉਹ ਬ੍ਰਸ਼ਰਟ 
ਵਾਲਾ ਬਾਬੂ ਇਕ ਲੜਕੀ ਦਾ ਪਿਤਾ ਬਣ ਗਿਆ । ਉਸ ਨੇ ਲੜਕੀ ਦਾ ਕੋਈ ਨਾਂ 
ਨਹੀ' ਰਖਿਆ ਸੀ ।.ਮੰ` ਛੇ ਮਹੀਨੇ ਦੀ ਉਸ ਦੀ ਲੜਕੀ ਨੂੰ ਵੇਖਿਆ ਕਿ ਗੁਦਗੁਦਾ 
ਸਰੀਰ ਅਤੇਂ ਸੰਦਰ ਨੈਣ-ਨਕਸ਼ । ਉਸੇ ਸਮੋ" ਮੈ ਉਸ ਦੀ ਮਾਂ ਨੂੰ ਵੀ ਵੇਖਿਆ, ਉਹ 
ਫਿਰ ਉਸੇ ਹਾਲਤ ਵਿਚ ਸੀ, ਭਰਿਆ ਹੋਇਆ ਸਰੀਰ ਅਤੇ ਭਾਰੀ ਪੌਰ, ਚਿਹਰੇ 
ਤੋ ਆਲਸ ਦੀਆਂ ਰੇਖਾਵਾਂ ਅਤੇ ਪਟਲੀਆਂ ਦੀ ਉੱਚੀ ਨੀਵੀ” ਰੋਖਾ । ਕੋਈ ਪੰਦਰਾਂ 
ਦਿਨ ਬਾਅਦ ਜਦਢੋ' ਮੈ ਆਇਆ ਅਤੇ ਉਸ ਨੂੰ ਕੋਲੰਡਰ ਦੇਣ ਗਿਆ ਤਾਂ ਪੁੱਛਿਆ, 
“ਤੇਰੀ ਬੇਬੀ ਕਿਥੇ ਹੈ ?'' ਉਹ ਕੁਝ ਨਹੀ ਬੋਲਿਆ । ਮੈ` ਜਦੋ ਫਿਰ ਪੁੱਛਿਆ ਤਾਂ 
ਉਹ ਇਤਨਾ ਆਖ ਕੇ ਅੰਦਰ ਚਲਾ ਗਿਆ--''ਮਰ ਗਈ'' ਕਹਿਣਾ ਚੋਗਾ ਨਹੀ” 
ਲਗਦਾ । ਮੈ” ਬਹੁਤ ਦੁੱਖੀ ਹੋ ਗਿਆ । ਚਾਚਾ ਤੋ ਪੁੱਛਿਆ ਤਾਂ ਬੋਲੋਂ, "ਇਸ ਦੀ ਪਤਨੀ 
ਦੇ ਦੁੱਧ ਵਿਚ ਕੌਈ ਖਰਾਬੀ ਹੈ । ਉਸ ਦੀ ਬੱਚੀ ਚੈਗੀ ਭਲੀ ਸੀ ਪਰ ਇਕਦਮ ਸੁੱਕ 
ਗਈ ਅਤੇ ਚਲ ਵਸੀ ।' ਜ਼ਾਚਾ ਆਖ ਰਹੇ ਸਨ, 'ਇਸ ਵਾਰ ਇਮਾਮ ਹੁਸੈਨ ਦੀ 
ਮੰਨਤ ਮਨਵਾ ਦਿਤੀ ਹੈ । ਚਾਰ ਕੁ ਰੁਪਿਆਂ ਦਾ ਇਕ ਤਾਜੀਆ ਬਣਵਾ ਕੇ ਉਸ ਤੋ" 
ਰੇਵੜੀਆਂ ਵੱਡਵਾ ਦੇਵਾਂਗਾ ।''.. 

ਹੁਣ ਤਾਂ ਦਰਵਾਜ਼ਾ ਖੁਲ੍ਹ ਹੀ ਗਿਆ । ਕੌਣ ਹੈ ਇਹ ? ਬੁਸ਼ਰਟ ਵਾਲਾ ਬਾਬੂ 
ਹੀ ਤਾਂ ਹੈ, ਪਰ ਇਹ ਤਾਂ ਬੜਾ ਖੁਸ਼ ਦਿਸ ਰਿਹਾ ਹੈ...ਇਤਨਾ ਹੀ ਖੁਸ਼ ਦੋ ਢਾਈ 


ਅਗਲੇਂ ਮੁਹੱਰਮ ਦੀ ਤਿਆਰੀ 163 


ਮਹੀਨੇ ਪਹਿਲਾਂ ਵੀ ਤਾਂ ਸੀ, ਜਦੋ ਇਸ ਢੇ ਘਰ ਪਾਲਣੇਂ ਵਿਚ ਤੀਜਾ ਬੱਚਾ ਆਇਆ 
ਸੀ । ਇਸ ਲੜਕੇ ਦੀ ਖੁਸ਼ੀ ਉਸ ਦੇ ਚਿਹਰੇ ਤੇ ਤਾਂ ਆ ਗਈ ਸੀ ਪਰ ਉਸ ਨੇ ਮੰਨੂੰ 
ਕਿਹਾ ਸੀ, 'ਇਸ ਵਾਰ ਅਸੀ” ਕੋਈ ਖੁਸ਼ੀ ਨਹੀ ਮਨਾ ਰਹੇ, ਇਸ ਲਈ ਕਿ ਬੱਚੇ ਨੂੰ 
ਨਜ਼ਰ ਨਾ ਲਗ ਜਾਏ ।'' ਮੈਂ ਹਮਦਰਦੀ ਨਾਲ ਉਸ ਦੇ ਮੋਢੇ ਤੇ ਹੱਥ ਰਖ ਦਿਤੇ 
ਸਨ ਅਤੇ ਮੋਰਾ ਦਿਲ ਕੀਤਾ ਕਿ ਇਸ ਨਵੇ ਛਪੇ ਕੌਲੰਡਰ ਦਾ ਇਕ ਹੋਰ ਡੀਜ਼ਾਈਨ 
ਦੇ ਦੇਵਾਂ । ਮੈ ਕੇਵਲ ਇਸ ਵਾਰ ਉਜ ਦੀ ਪਤਨੀ ਢੇ ਪੈਰ ਹਲਕੇ ਵੇਖੋ । ਪਤਾ ਨਹੀ” 
ਕਿਉਂ ਮੌਰਾ ਦਿਲ ਕੀਤਾ ਕਿ ਇਸ ਨੂੰ ਕੋਈ ਨੇਕ ਸਲਾਹ ਦੇ ਦੇਵਾਂ ਕਿ ਪਤਨੀ ਦੀ 
ਸਿਹਤ ਦਾ ਵੀ ਥੋੜ੍ਹਾ ਖਿਆਲ ਰੱਖਿਆ ਕਰ । ਮਿਸਾਲ ਦੇ ਤੌਰ ਤੇ ਮੈ' ਖੁਦ ਨੂੰ ਹੀ 
ਰਖਣਾ ਚਾਹੁੰਦਾ ਸਾਂ ਕਿ ਸੈ" ਤਿੰਨ ਬੱਚਿਆਂ ਦਾ ਪਿਤਾ ਬਣਦਿਆਂ ਹੀ ਡਾਕਟਰ ਦੀ 
ਸਲਾਹ ਮੰਨ ਲਈ, ਪਰ ਕੁਝ ਬੋਲਿਆ ਨਹੀ, ਕਿਉ'ਕਿ ਦਰਵਾਜ਼ੇ ਵਿਚ ਖਲੋਤੀ 
ਉਸ ਦੀ ਪਤਨੀ ਦਿਸ ਰਹੀ ਸੀ ਅਤੇ ਉਸ ਦੀ ਸਾੜ੍ਹੀ ਦੀਆਂ ਪਟਲੀਆਂ ਪੈਰ ਦੇ 
ਅੰਗੂਠੇ ਨੂੰ ਛੂਹਦੀਆਂ ਹੋਈਆਂ ਸਿੱਧੀਆਂ ਲਕੀਰਾਂ ਬਣਾ ਰਹੀਆਂ ਸਨ । ਉਸ ਨੇ ਮੈਨੂੰ 
ਕਿਹਾ ਸੀ, “ਮੋਰੀ ਜ਼ਿੰਦਗੀ ਵਿਚ ਮੇਰੀ ਪਤਨੀ ਤੋ" ਬਿਨਾਂ ਕੋਈ ਹੋਰ ਨਹੀ” ਹੈ । 
ਮੈ“ ਮਜ਼ਾਕ ਕੀਤਾ ਸੀ, "ਅਤੇ ਹਰ ਸਾਲ ਆਉਣ ਵਾਲੇ ਬੱਚੇ ਦਾ ਜਿਕਰ ਕਿਉ 
ਨਹੀਂ ਕਰਦੇ ?'' ਉਸ ਨੂੰ ਇਸ ਸੁਆਲ ਨੇ ਲੋੜ ਤੋ` ਵੱਧ ਗੈਭੀਰ ਬਣਾ ਦਿਤਾ ਸੀ । 
ਉਸ ਦੇ ਚਿਹਰੇ ਦੀਆਂ ਝੁਰੜੀਆਂ ਦਰਦ ਨਾਲ ਉਸੇ ਤਰ੍ਹਾਂ ਹੀ ਖਿੱਚੀਆਂ ਗਈਆਂ 
ਸਨ, ਜਿਸ ਤਰ੍ਹਾਂ ਭਿੱਜੇ ਹੋਏ ਸਣ ਦੀ ਰੱਸੀ । ਉਹ ਬੋਲਿਆ ਸੀ, “ਹਰ ਸਾਲ 
ਆਉਣ ਵਾਲੇ ਬੱਚਿਆਂ ਦਾ ਆਉਣਾ ਮੈ" ਕਿਵੇ` ਰੋਕਾਂ ? ਨਹੀ ਰੋਕ ਸਕਦਾ, 
ਕਿਉਕਿ ਉਨ੍ਹਾਂ ਬੱਚਿਆਂ ਦੇ ਚਲ ਜਾਣ ਦਾ ਗ਼ਮ ਵੀ ਤਾਂ ਮੰਨੂੰ ਗ਼ਲਤ ਕਰਨਾਂ ਪੈਦਾ 
ਹੈ ।'' ਮੈ' ਇਸ ਗੱਲ ਦਾ ਕੋਈ ਉੱਤਰ ਨਹੀ” ਦਿਤਾ ਸੀ । 

ਲਉ, ਮੈ" ਇਸ ਦੇ ਘਰ ਆਉਣ ਵਾਲਾ ਸਾਂ ਅਤੇ ਇਸ ਭਲੋ ਆਦਮੀ ਨੇ ਫਿਰ 
ਦਰਵਾਜ਼ਾ ਬਦ ਕਰ ਲਿਆ ਹੈ । ਚਾਹਵਾਂ ਤਾਂ ਆਪਣੇ ਕਮਰੇ ਵਿਚੋ ਉਸ ਦੋ ਕਮਰੇ ਨੂੰ 
ਜੋੜਨ ਵਾਲੇ ਸਦਾ ਬੈਦ ਦਰਵਾਜ਼ੇ ਦੀ ਮੌਰੀ ਵਿਚੋ` ਵੇਖ ਸਕਦਾ ਹਾਂ ਕਿ ਉਹ ਅੰਦਰ 
ਕੀ ਕਰ ਰਿਹਾ ਹੈ । ਪਰ ਅਜਿਹਾ ਕਰਨਾ ਕਿਸੇ ਦੀ ਪੀੜਾ ਦਾ ਮਜ਼ਾਕ ਉਡਾਣਾ 
ਹੋਵੇਗਾ ਅਤੇ ਮੈ ਕੈਪਨੀ ਦਾ ਏਜੋਟ ਹਾਂ ਤਾਂ ਹਾਂ, ਪਰ ਕਿਸੇ ਦੇ ਦਰਦ ਨੂੰ ਸ਼ੱਕ ਦੀਆਂ 
ਨਜ਼ਰਾਂ ਨਾਲ ਵੇਖ ਕੇ ਉਸ ਦੀ ਡੂਘਾਈ ਤੇ ਅਵਿਸ਼ਵਾਸ ਨਹੀ” ਕਰਾਂਗਾ । 
ਮੈ ਫਿਰ ਬਿਸਤਰ ਤੇ ਅਧਲੋਟਿਆ ਹੋ ਗਿਆ ਹਾਂ । ਇਸ ਵਾਰ ਇਥੇ 
ਬਹੁਤ ਰਿਹਾ ਹਾਂ । ਪਰਸੋ' ਕਿਸੇ ਵੀ ਹਾਲਤ ਵਿਚ ਮੁੜ ਜਾਣਾ ਹੋਵੇਗਾ । ਹੈਡ 
ਆਫਿਸ ਵਿਚ ਸਾਰਾ ਹਿਸਾਬ ਕਿਤਾਬ ਦੇਣਾ ਹੈ ਅਤੇ ਆਰਡਰ ਸਪਲਾਈ ਕਰਵਾਣੇ 
ਹਨ । ਇਹ ਦਿਨ ਮਜ਼ੇ ਨਾਲ ਬੀਤੇ । ਮਹਿੰਦੀ ਦੀ ਰਾਤ ਤਾਂ ਅਜਿਹਾ 
ਦਿਲ ਕੀਤਾ ਕਿ ਮੈ ਵੀ ਗਾਣ ਲੱਗਾਂ । ਇਮਾਮਬਾੜੋ ਵਿਚ ਖੂਬ ਰੌਸ਼ਨੀ ਹੋ ਰਹੀ ਸੀ । 
ਤਾਜ਼ੀਏ ਦੇ ਖੰਡ ਜਗਮਗ-ਜਗਮਗ ਕਰ ਰਹੇ ਸਨ ਅਤੇ ਗੂਗਲ ਦੀ ਧੂਣੀ ਦੂਰ 
ਤਕ ਫੈਲ ਰਹੀ ਸੀ । ਇਸ ਵਾਰ ਖੂਬ ਰੇਵੜੀਆਂ ਖਾਧੀਆਂ ਹਨ ਅਤੇ ਚਾਚਾ ਦੇ ਨਾਲ 
ਰੱਤਜਗਾਰ ਕੀਤਾ ਹੈ । ਕੱਲ੍ਹ ਬੱਦਲ ਘਿਰ ਆਏਂ । ਬੁਸ਼ਰਟ ਵਾਲੋਂ ਬਾਬੂ ਦਾ ਬੱਚਾ 


164 ਸਮਕਾਲੀਨ ਹਿੰਦੀ ਕਹਾਣੀਆਂ 


ਮਹੀਨੇ ਤੋ“ ਵੱਧ ਸਮੇ' ਤੋ ਰਂ ਰੌ ਕਰ ਰਿਹਾ ਸੀ । ਪਿਛਲੋਂ ਬੱਚੇ ਵਾਂਗ ਇਹ ਵੀ ਸੁੱਕ 
ਗਿਆ ਅਤੇ ਕਲ ਜਦੋ ਕਤਲ ਦੀ ਰਾਤ ਸੀ ਤਾਂ ਉਹ ਨਹੀ` ਰਿਹਾ । ਕਿਸੇ ਫ਼ਿਲਮ ਵਿਚ 
ਇਕ ਦੇ ਬਾਅਦ ਇਕ ਮੌਤ ਜਦੋ" ਵੌਖਦਾ ਹਾਂ ਤਾਂ ਉਸ ਦੀ ਕਹਾਣੀ ਲਿਖਣ ਵਾਲੋਂ ਨੂੰ 
ਉਹੋ ਜਿਹੀ ਅਸੁਭਾਵਕਤਾ ਦੇ ਲਈ ਗਾਲ ਦਿਤੇ ਬਿਨਾਂ ਨਹੀ” ਰਹਿੰਦਾ ਪਰ 
ਅਸਲ ਜ਼ਿੰਦਗੀ ਵਿਚ ਜਦੋ ਅਜਿਹਾ ਹੋਵੇ ਤਾਂ ਕਿਸ ਕਹਾਣੀਕਾਰ ਨੂੰ ਗਾਲ੍ਹ 
ਕੱਢਾਂ ? ਮੈਨੂੰ ਉਸੇ ਪਲ ਸਾਰੀ ਦੁਨੀਆਂ ਸਿਰ ਝੁੱਕਾ ਕੇ ਭਾਰ ਢੌਣ ਵਾਲੇ 
ਗਧੇ ਵਾਂਗ ਲੱਗਦੀ ਸੀ । ਮੈ` ਸ਼ਹਿਰ ਗਿਆ ਸਾਂ । ਮੁੜਿਆ ਤਾਂ ਬੁਸ਼ਰਟ ਵਾਲੋਂ 
ਬਾਬੂ ਦੇ ਤੀਜੇ ਬੱਚੋ ਦੀ ਮੌਤ ਬਾਰੇ ਸੁਣਿਆ । ਦਿਨ ਵਿਚ ਸੌਚਿਆ ਸੀ ਉਸ ਦੇ 
ਘਰ ਹੋ ਆਵਾਂਗਾ । 

ਹੁਣ ਵਿਹਲਾ ਹਾਂ, ਉਸ ਦੇ ਘਰ ਜਾ ਸਕਦਾ ਹਾਂ, ਪਰ ਉਸ ਨੇ ਤਾਂ ਦਰਵਾਜ਼ਾ 
ਬੰਦ ਕੀਤਾ ਹੈ । ਵਿਚਾਰੇ ਦੋਵੇ“ ਸਿਰ ਨਾਲ ਸਿਰ ਜੌੜੀ ਰੋ ਰਹੇ ਹੋਣਗੇ । ਕੱਲ੍ਹ ਰਾਤ 
ਉਸ ਦੇ ਭਰੇ ਸਰੀਰ ਵਾਲੀ ਪਤਨੀ ਦਾ ਰੋਣਾ ਮੰ` ਸੁਣਿਆ ਸੀ । ਉਧਰ ਇਮਾਮਬਾੜੋਂ 
ਵਿਚ 'ਸ਼ਾਮੋ ਗਰੀਬਾਂ' ਦੇ ਹੈਡਿੰਗ ਨਾਲ ਤਕਰੀਰਾਂ ਹੋ ਰਹੀਆਂ ਸਨ, ਮਰਸੀਏ ਪੜ੍ਹ 
ਜਾ ਰਹੇ ਸਨ, ਲੋਕ 'ਨੌਹਾਖਵਾਨੀ' ਵਿਚ ਉਦਾਸ ਹੋ ਰਹੇ ਸਨ, ਦੁੱਖ ਵਿਚ ਡੁੱਬ ਰਹੇ 
ਸਨ ਅਭੈ ਇਧਰ ਇਹ ਦੋਵੇਂ ਆਪਣੇ ਫੁੱਲ ਜਿਹੇ ਬੱਚੇ ਦੀ ਯਾਦ ਵਿਚ ਬੇਜ਼ਾਰ ਹੋ 
ਰਹੇ ਸਨ । ਉਹ ਬਹੁਤ ਪ੍ਰੈਸ਼ਾਨ ਹਨ, ਮੈਨੂੰ ਉਨ੍ਹਾਂ ਦੇ ਘਰ ਜਾਣਾ ਹੀ ਚਾਹੀਦਾ ਹੈ । ਮੈ 
ਉਠਦਾ ਹਾਂ ਤਾਂ ਵੇਖਦਾ ਹਾਂ ਕਿ ਚਾਚਾ ਇਮਾਮਬਾੜੋ ਦੀ ਰੌਸ਼ਨੀ ਵਿਚ ਬੈਠੇ ਬਾਂਸ 
ਛਿੱਲ ਰਹੇ ਹਨ । ਮੈ' ਪੁੱਛਦਾ ਹਾਂ, ''ਮੁਹੱਰਮ ਤਾਂ ਹੋ ਗਏ ਨਾ ਚਾਚਾ, ਹੁਣ ਇਸ ਰਾਤ 
ਨੂੰ ਬਾਂਸ ਕਿਉ” ਛਿਲ ਰਹੇ ਹੋ ?'' ਮੈਨੂੰ ਬੈਠਣ ਲਈ ਆਖ ਕੇ ਉਹ ਬੋਲ ਰਹੇ ਹਨ, 
'ਅਗਲੋਂ ਮੁਹੱਰਮ ਦੇ ਲਈ ਬਾਂਸ ਛਿੱਲ ਰਿਹਾ ਹਾਂ । ਪਹਿਲੋਂ ਜਦੋ“ ਸਰਕਾਰੀ ਤਾਜੀਆ 
ਬਣਦਾ ਸੀ ਨਾ, ਤਾਂ ਇਹੀ ਕਰਦੇ ਸਾਂ ਅਸੀ', ਕਿ`ਕਰਬਲਾ ਤੇ ਮੁੜੇ ਅਤੇ ਸ਼ੁਰੁ ਕਰ 
ਦਿਤੀ ਅਗਲੇ ਮੁਹੱਰਮ ਦੀ ਤਿਆਰੀ । ਹੁਣ ਤਾਂ ਇਕ ਬਾਂਸ ਛਿੱਲ ਕੇ ਰਖ ਦਿੰਦੇ 
ਹਾਂ...।' ਮੈਂ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਹਾਂ, ਪਰ ਨੀਦ ਬੜੇ ਜ਼ੋਰ ਨਾਲ 
ਆ ਰਹੀ ਹੈ ਤਾਂ ਉਠ ਜਾਂਦਾ ਹਾਂ । ਬਿਸਤਰ ਤੇ ਜਾਂਦਿਆਂ ਸੋਚਦਾ ਹਾਂ ਕਿ ਕੱਲ੍ਹ 
ਸਵੇਰੇ ਹੀ ਪੰਜ ਕੁ ਮਿੰਟਾਂ ਲਈ ਹੋ ਆਵਾਂਗਾ, ਉਸੇਂ ਸਮੇ ਬੁਸ਼ਰਟ ਵਾਲੋਂ ਬਾਬੂ ਦੇ 
ਘਰ ਵਿਚੋਂ ਅਜੀਬ ਅਵਾਜ਼ਾਂ ਸੁਣਾਈ ਦਿੰਦੀਆਂ ਹਨ--ਕਿਧਰੇ ਵਿਚਾਰੀ ਮਾਂ ਬੱਚੇ 
ਦੀ ਯਾਦ ਵਿਚ ਪਾਗਲ ਨਾ ਹੋ ਜਾਏ । ਮੈ ਉਠ ਕੇ ਅੰਦਰ ਜਾਂਦਾਹਾਂ। ਉਸਦੇ 
ਅਤੇ ਮੇਰੇ ਕਮਰੇ ਨੂੰ ਮਿਲਾਉਣ ਵਾਲ ਸਦਾ ਬੋਦ ਦਰਵਾਜ਼ੇ ਦੀਆਂ ਝੀਥਾਂ ਵਿਚੋ” 
ਝਾਕਦਾ ਹਾਂ, ਜੋ ਕੁਝ ਦੇਖਦਾ ਹਾਂ ਉਸ ਨੂੰ ਵੇਖਦਿਆਂ ਹੀ ਝੀਬ ਵਿਚੋ" ਦੀ ਦੇਖਣਾ 
ਬਦ ਕਰ ਦਿੰਦਾ ਹਾਂ । ਮੈਂ' ਸੁਣਦਾ ਹਾਂ, ਉਸ ਦੀ ਪਤਨੀ ਆਖ ਰਹੀ ਹੈ, ''ਦੇਖੋ ਕੋਈ 
ਹੈ, ਦਰਵਾਜ਼ਾ ਖਟਖਟਾ ਰਿਹਾ ਹੈ ।'' ਬੁਸ਼ਰਟ ਵਾਲਾ ਬਾਬੂ ਕੋਈ ਜੁਆਬ ਨਹੀਂ' ਦਿੰਦਾ । 
ਮੋਰਾ ਦਿਲ ਕਰਦਾ ਹੈ ਕਿ ਉਸ ਝੀਥ ਵਿਚੋ" ਝਾਂਕ ਕੇ ਫਿਰ ਦੇਖਾਂ ਪਰ ਦਿਲ ਨੂੰ ਰੋਕ 
ਲੰਦਾ ਹਾਂ, ਕਿਉਕਿ ਵਿਆਹਿਆ ਆਦਮੀ ਹਾਂ, ਮੇਰੇ ਲਈ ਇਹ ਸਭ ਜਗਿਆਸਾ ਦੀ 
ਗੱਲ ਨਹੀ ਰਹੀ । 


ਅਗਲੇ ਮਹੱਰਮ ਦੀ ਤਿਆਰੀ 165 


ਪਤਨ] ਫਿਰ ਆਖਦੀ ਹੈ, ''ਦੇਖੋ ਕੋਈ ਹੈ, ਦਰਵਾਜ਼ਾ ਖਟਖਟਾ ਰਿਹਾ ਹੈ । 

ਬੁਸ਼ਰਟ ਵਾਲੇ ਬਾਬੂ ਦੀ ਆਵਾਜ਼ ਸੁਣਾਈ ਦੇ ਰਹੀ ਹੈ, 'ਕੋਈ ਨਹੀ” ਹੈ। 
ਉਹ ਤਾਂ ਇਮਾਮਬਾੜੇ ਵਾਲੇ ਚਾਚਾ ਹਨ, ''ਅਗਲੋਂ ਮੁਹੱਰਮ ਦੇ ਲਈ ਬਾਂਸ ਛਿਲ 
ਰਹੇ ਹਨ । ` 


ਪੰਜਵਾਂ ਪਰੇਠਾ 
--ਗਿਗੀਰਾਜ ਕਿਸ਼ੋਰ 


ਬਿੱਟੀ ਵੱਡੀ ਅਤੇ ਬਿੱਟੂ ਛੋਟਾ । ਬਿੱਟੀ ਸਕੂਲ ਜਾਂਦਿਆਂ-ਜਾਂਦਿਆਂ ਹੁਣ ਤੀਜੀ 
ਕਲਾਸ ਵਿਚ ਪੁੱਜੀ ਹੈ । ਮਿਹਨਤੀ ਹੈ, ਸਮਝਦਾਰ ਹੈ, ਪਰ ਕਦੀ-ਕਦੀ ਗੜਬੜ ਹੋਂ 
ਜਾਂਦੀ ਹੈ । ਬਿੱਟੂ ਦੇ ਦਾਖਲੇ ਦੀ ਕੋਸ਼ਿਸ਼ ਦੋ ਸਾਲਾਂ ਤੋ' ਹੁੰਦੀ ਆ ਰਹੀ ਹੈਂ । ਪਿਛਲੇ 
ਸਾਲ ਵੀ ਦਾਖਲਾ ਨਹੀ ਹੋ ਸਕਿਆ । ਬਾਪੂ ਕੌਲ ਨਾਂ ਤਾਂ ਪੈਸੇ ਹੀ ਹਨ ਅਤੇ ਨਾ 
ਹੀ ਕਿਸੇ ਅਜਿਹੇ ਆਦਮੀ ਨੂੰ ਜਾਣਦੇ ਹਨ, ਜੋ ਬਿੱਟੂ ਦਾ ਦਾਖਲਾ ਕਰਵਾ ਸਕੇ । 
ਮੂਹੱਲੋਂ ਢੇ ਪੰਦਰਾਂ ਵੀਹ ਮਕਾਨਦਾਰਾਂ ਨੇ ਬਾਪੂ ਨੂੰ ਪੰਜ-ਪੰਜ ਰੁਪਏ ਮਹੀਨੇ ਤੇ ਰਾਤ ਨੂ 
ਪਹਿਰਾ ਢੇਣ ਦੇ ਲਈ ਰਖਿਆ ਹੈ । ਉਹ ਉਨ੍ਹਾਂ ਨੂੰ ਹੀ ਜਾ ਕੇ ਆਖਦੇ ਹਨ । 
ਵਾਇਦਾ ਸਭ ਕਰ ਲੈਦੇ ਹਨ, ਪਰ ਹੋ ਕੁਝ ਨਹੀਂ ਸਕਦਾ । ਬਾਪੂ ਦੀ ਨੌਕਰੀ 
ਪਹਿਲਾਂ ਇਕ ਮਿੱਲ ਵਿਚ ਸੀ । ਕਰੀਬ ਦੋ ਸਾਲ ਤੋ ਬਾਹਰ ਹਨ । ਸ਼ੁਰੂ ਵਿਚ ਕ੍ਰਝ 
ਦਿਨ ਦੀ ਬੈਠਕ ਹੋਈ ਸੀ । ਸਾਰੇ ਮਜ਼ਦ੍ਰਰਾਂ ਨੂੰ ਬਿਠਾ ਦਿਤਾ ਗਿਆ ਸੀ । ਬਹੁਤ 
ਸਾਰੇ ਮਜ਼ਦੂਰ ਤਾਂ ਕੇਮ ਤੇ ਲੈ ਲਏ ਗਏ । ਬਾਪੂ ਅਜੇ ਤਕ ਬਾਹਰ ਹਨ । ਬਾਪੂ 
ਕਦੀ-ਕਦੀ ਬਹੁਤ ਦੁੱਖੀ ਹੁਦੇ ਹਨ । ਅਰੇ ਕੌਮ ਦੀ ਘਾਟ ਕਾਰਣ ਬਿਠਾਂਦੇ, ਤਾਂ ਗੱਲ 
ਸੀ । ਲੱਗਦਾ ਹੈ, ਕੌਮ ਕਰਨਾ ਹੀ ਕਾਲ ਹੋ ਗਿਆ । ਉਨ੍ਹਾਂ ਜਿਹੇ ਜਿਤਨੇ ਵੀ ਬੈਠੇ, 
ਅੱਜ ਤੱਕ ਉਠ ਹੀ ਨਹੀ” ਸਕੇ । 

ਮਾਂ ਆਸ ਪਾਸ ਦੇ ਘਰਾਂ ਵਿਚ ਕੌਮ ਕਰਨ ਜਾਂਦੀ ਹੈ। ਕੁਲ ਮਿਲਾ ਕੇ ਤੀਹ 
ਚਾਲ੍ਹੀ ਰੁਪਏ ਮਾਂ ਨੂੰ ਮਿਲ ਜਾਂਦੇ ਹਨ । ਉਹ ਆਪਣੇ ਕਰਮਾਂ ਨੂੰ ਰੋ'ਦੀ ਰਹਿੰਦੀ ਹੈ । 
ਢਾਈ ਤਿੰਨ ਘੰਟੇ ਸਵੇਰ ਨੂੰ ਕੰਮ ਕਰੋਂ, ਉਤਨਾ ਹੀ ਸ਼ਾਮ ਨੂੰ । ਮਿਲਣ ਤੀਹ 
ਰੁਪਏ ! ਆਦਮੀ ਦੇ ਸਰੀਰ ਅਤੇ ਮਿਹਨਤ ਦਾ ਤਾਂ ਵਿਆਜ ਤਕ ਨਹੀ ਮਿਲਦਾ । 
ਸਰੀਰ ਮੂਲ ਹੀ ਨਹੀ', ਤਾਂ ਵਿਆਜ ਕੀ ਮਿਲੇਗਾ ? 

ਬਿੱਟੀਆ ਸਕੂਲ ਜਾਂਦੀ ਹੈ । ਉਸ ਨੂੰ ਮਹੀਨੇ ਵਿਚ ਤੀਹ ਦਿਨ ਖਾਲੀ ਪੇਟ ਹੀ 
ਜਾਣਾ ਪੈੱਦਾ ਹੈ । ਕਦੀ ਬਾਪੂ ਡਿਊਟੀ ਤੋ ਜਲਦੀ ਆ ਗਏ ਤਾਂ ਚਾਹ ਬਣ ਗਈ, ਤਾਂ 
ਪੇਟ ਵਿਚ ਚਾਂਹ ਪੈ ਜਾਂਦੀ ਹੈ, ਨਹੀ` ਤਾਂ ਉਹ ਵੀ ਨਹੀ । ਇਹੀ ਉਸ ਦੇ ਦੁੱਖ ਦਾ ਸਭ 
_ ਤੈਂ” ਵੱਡਾ ਕਾਰਣ ਹੈ । ਉਹ ਚਾਹੂੰਦੀ ਹੈ, ਰੋਟੀ ਦਿਨ ਵਿਚ ਮਿਲੋਂ ਨਾਂ ਮਿਲੇਂ, ਪਰ ਸਕੂਲ 
ਜਾਣ ਸਮੇ' ਪੇਟ ਜ਼ਰੂਰ ਭਰਿਆ ਰਹੇ । ਸਕੂਲ ਵਿਚ ਸਾਰਾ ਸਮਾਂ ਪੇਟ ਵਿਚ ਕੁਝ 


ਪੰਜਵਾਂ ਪਰੌੱਠਾ 167 


ਹੂ ਕਰਦਾ ਰਹਿੰਦਾ ਹੈ । ਧਿਆਨ ਉਖੜਦਾ ਹੈ । ਮਾਸਟਰ ਜੀ ਬੋਲਦੇ ਰਹਿੰਦੇ ਹਨ 
ਸ ਦਾ ਧਿਆਨ ਪੌਟ ਦੀ ਚੂੰ ਚੂ ਵਿਚ ਰਹਿੰਦਾ ਹੈ । ਹੋਰ ਬੱਚੇ ਹਨ, ਉਹ ਖਾ ਕੇ ਵੀ 
ਆਉਦੇ ਹਨ ਅਤੈ ਪੈਸੇ ਵੀ ਲਿਆਂਦੇ ਹਨ । ਅੱਧੀ ਛੁੱਟੀ ਵੇਲੋਂ ਉਹ ਖੇਡਦੀ ਰਹਿੰਦੀ 
ਹੈ ਅਤੇ ਬੱਚਿਆਂ ਨੂੰ ਚਾਟ ਚਟੋਰੇ ਖਾਂਦਿਆਂ ਵੇਖਦੀ ਰਹਿੰਦੀ ਹੈ । ਪਹਿਲਾਂ ਉਸ ਦਾ 
ਇਕ ਦੋਸਤ ਸੀ । ਜੋ ਉਹ ਆਪ ਖਾਂਦਾ, ਉਹੀ ਉਸ ਨੂੰ ਵੀ ਖੁਆਇਆ ਕਰਦਾ ਸੀ । 
ਉਸ ਦੀ ਇਸ ਭਾਵਨਾ ਨਾਲ ਉਸ ਦੀ ਨਿਕਟਤਾ ਹੋ ਗਈ ਸੀ। ਇਕ ਦਿਨ ਉਹ 
ਪੈਸੇ ਨਹੀ ਲਿਆਇਆ । ਦੌਸਤ ਨੇ ਉਸ ਨੂੰ ਕਿਹਾ, ''ਅੱਜ ਤੂੰ ਖੁਆ ।' ਬਿੱਟੀ 
ਕਿਥੋਂ ਖੁਆਂਦੀ । ਨਹੀ ਖੁਆਇਆ । ਦੋਸਤ ਨੇ ਉਸ ਨੂੰ ਤਾਅਨਾ ਦਿੱਤਾ, ''ਤੂ ਵੀ 
ਤਾਂ ਕਦੀ ਖੁਆਇਆ ਕਰ ਜਾਂ ਬਸ ਖਾਣ ਹੀ ਖਾਣ ਨੂੰ ਹੈਂ ।' ਉਸ ਨੂੰ ਬਹੁਤ ਰੋਣਾ 


ਆਇਆ । ਫਿਰ ਉਸ ਦੋਸਤ ਨੇ ਬਿੱਟੀ ਨੂੰ ਬੁਲਾਇਆ ਵੀ, ਉਹ ਗਈ ਨਹੀ” । 
ਬੈਠਣ ਵੀ ਦੂਜੀ ਜਗ੍ਹਾ ਲੱਗੀ । ਬੋਲਣਾ ਚਾਲਣਾ ਬੈਦ ਜਿਹਾ ਹੀ ਹੋ ਗਿਆ । ਉਹ 
ਗੱਲ ਉਸ ਨੇ ਘਰ ਵੀ ਆ ਕੇ ਨਹੀਂ ਦੱਸੀ । ਪਰ ਅੰਦਰ ਹੀ ਅੰਦਰ ਉਸ ਨੂੰ 
ਕੌਂਸਦੀ ਰਹੀ । 
ਉਸ ਘਟਨਾ ਦੇ ਬਾਅਦ ਕੁਝ ਇਕ ਦਿਨ ਤਾਂ ਬਿੱਟੀ ਚੁੱਪ ਰਹੀ । ਇਕ ਦਿਨ 
ਉਹ ਮਾਂ ਤੇ ਵਰ੍ਹ ਪਈ । ਸਾਰੇ ਬੱਚੇ ਘਰੋ" ਖਾ ਕੇ ਆਉਂਦੇ ਹਨ । ਤੂ ਸਾਨੂੰ ਨਾ ਖਾਣ 
ਨੂੰ ਕੁਝ ਦਿੰਦੀ ਹੈ ਅਤੇ ਨਾ ਲਿਜਾਣ ਨੂੰ । ਅਸੀ ਕੀ ਕਰੀਏ ? ਸਕੂਲ ਵਿਚ ਭੁੱਖ 
ਲੱਗਦੀ ਹੈ । ਭੁੱਖਿਆਂ ਸਾਡੇ ਕੌਲੋ' ਪੜ੍ਹਿਆ ਨਹੀ" ਜਾਂਦਾ । ਬਾਪੂ ਦੇ ਬਾਰੇ ਵਿਚ ਕਦੀ 
ਕੁਝ ਨਹੀ" ਕਹਿੰਦੀ ਸੀ । ਉਸ ਦਿਨ ਬਾਪੂ ਤੇ ਵੀ ਗੁੱਸਾ ਆ ਗਿਆ । ਬਾਪੂ ਮਿੱਲ 
ਵਿਚ ਕੌਮ ਕਰਨ ਕਿਉਂ ਨਹੀ' ਜਾਂਦੇ ? ਜਦੋ` ਮਿੱਲ ਵਿਚ ਕੌਮ ਤੇ ਜਾਂਦੇ ਸਨ, ਤਾਂ 
ਖਾਣ ਨੂੰ ਮਿਲਦਾ ਸੀ । ਹੁਣ ਘਰ ਵਿਚ ਬੈਠੇ ਰਹਿੰਦੇ ਹਨ, ਕਾਨਪੁਰ ਵਿਚ ਕਿੰਨੀਆਂ ਹੀ 
ਮਿੱਲਾਂ ਹਨ । ਸਾਰੇ ਕੋਮ ਕਰਨ ਜਾਂਦੇ ਹਨ । ਮਾਂ ਨੂੰ ਉਸ ਦੇ ਇਸ ਬੜਬੋਲੇਪਨ ਤੇ ਗੁੱਸਾ 
ਆ ਗਿਆ । ਉਸ ਨੇ ਬਿੱਟੀ ਨੂੰ ਖੂਬ ਮਾਰਿਆ । ਬਿੱਟੀ ਰੋ ਦਿਆਂ-ਰੋ'ਦਿਆਂ ਕਹਿੰਢੀ 
ਰਹੀ, “ਮਾਂ ਹੁਣ ਮਾਫ਼ ਕਰ ਦੇ । ਹੁਣ ਨਹੀ” ਆਖਾਂਗੀ । ਭੁੱਖੀ ਮਰ ਜਾਵਾਂਗੀ, ਪਰ 
ਖਾਣਾ ਨਹੀ' ਮੰਗਾਂਗੀ । ਕਿਸੇ ਦੇ ਲਈ ਕੁਝ ਨਹੀ` ਆਖਾਂਗੀ, ਮਾਂ ਗ਼ਲਤੀ ਹੋ 
ਗਈ । ਮਾਂ ਨੇ ਤਦ ਤਕ ਨਹੀ ਛੱਡਿਆ ਜਦ ਤਕ ਮਾਰਨ ਦਾ ਗੁੱਸਾ ਨਿਕਲ 
ਨਾਂ ਗਿਆ। 
ਮਾਰਨ ਤੌ ਬਾਅਦ ਮਾਂ ਦਾ ਦਿਲ ਬਹੁਤ ਕਲਪਿਆ । ਬੱਚੀ ਦਾ ਕੀ ਕਸੂਰ ਸੀ । 
ਬੱਚਾ ਹੈ, ਤਾਂ ਭੁੱਖ ਲੱਗੇਗੀ ਹੀ । ਆਦਮੀ ਬਾਹਰਲੀ ਅੱਗ ਦਾ ਸੇਕ ਤਾਂ ਸਹਿ ਲਏ 
. ਪਰ ਅੰਦਰ ਦੀ ਅੱਗ ਸਹੀ ਨਹੀ" ਜਾਂਦੀ । ਬਿੱਟੀ ਦਾ ਮਨ ਵੀ ਮਰ ਗਿਆ। ਮਾਂ ਨੇ 
ਪਿਆਰ ਵੀ ਕੀਤਾ । ਉਹ ਨਹੀ' ਬੋਲੀ, ਤਾਂ ਨਹੀ` ਬੋਲੀ । ਭਰਾ ਉਸ ਦੇ ਚਾਰੇ ਪਾਸੇ 
ਮੰਡਲਾਂਦਾ ਰਿਹਾ । ਉਹ ਉਸ ਨੂੰ ਅਣਦੇਖਿਆ ਹੀ ਕਰਦੀ ਰਹੀ । ਗ੍ਰਦਗਦੀ ਕਰਕੇ 
ਬੁਲਵਾਣਾ ਚਾਹਿਆ, ਪਰ ਬਿੱਟੀ ਨੇ ਉਸ ਨੂੰ ਧੱਕਾ ਦੇ ਕੇ ਹਟਾ ਦਿਤਾ । ਚੁੱਪਚਾਪ 
ਆਪਣੇ ਸਕ੍ਹਲ ਦਾ ਕੈਮ ਕੀਤਾ ਅਤੇ ਚਲੀ ਗਈ । 
ਕਿਉਕਿ ਬਿੱਟੀ ਵੱਡੀ ਸੀ ਅਤੇ ਮਾਂ ਦੇ ਹੱਥੋ' ਭਰਪੂਰ ਮਾਰ ਖਾਧੀ ਸੀ, ਇਸ 


09॥213 


168 ਸਮਕਾਲੀਨ ਹਿੰਦੀ ਕਹਾਣੀਆਂ 


ਲਈ ਮਾਂ ਦਾ ਦਿਲ ਉਸੇ ਵਿਚ ਅਟਕਿਆ ਸੀ । ਮਾਂ ਨੂੰ ਉਸੇ ਦਿਨ ਇਕ ਘਰੋ 
ਮਹੀਨੇ ਢੈ ਕੌਮ ਦੇ ਦਸ ਰੁਪਏ ਮਿਲਦੇ ਸਨ । ਰੁਪਏ ਹੱਥ ਵਿਚ ਆਉ'ਦਿਆਂ ਹੀ ਬਿੱਟੀ 
ਦਾ ਧਿਆਨ ਆਇਆ । ਉਸ ਨੂੰ ਪਰੌੱਠੇ ਪਸੋਦ ਸਨ । ਥੋੜ੍ਹੀ ਦੇਰ ਉਸ ਦੇ ਦਿਲ 
ਵਿਚ ਹਲਚਲ ਮਚੀ ਰਹੀ । ਪਰੋ'ਠੇ ਬਣਾਏ, ਤਾਂ ਕਈ ਦਿਨ ਰੌਟੀ ਦਾ ਜੁਗਾੜ 
ਇਹ ਪਰਨੇ ਚੱਟ ਕਰ ਜਾਣਗੇ । ਪਰ ਬਿੱਟੀਆ ਦੀ ਸ਼ਕਲ ਉਸ ਦੀਆਂ ਅੱਖਾਂ ਦੇ 
ਸਾਹਮਣੇ ਰਹਿ ਰਹਿ ਕੇ ਆ ਜਾਂਦੀ ਸੀ । ਉਸ ਦਾ ਦਿਲ ਉਤਾਵਲਾ ਹੋ ਉਠਦਾ ਸੀ ਕਿ 
ਉਹ ਉਸ ਨੂੰ ਕਿਸੇ ਤਰ੍ਹਾਂ ਮੁਸਕ੍ਰਾਉਂ ਦਿਆਂ ਹੋਇਆਂ ਵੇਖੇ । ਬਿੱਟੀ ਜਿਸ ਗੱਲ ਪਿੱਛੇ ਪੈਦੀ 
ਹੈ ਤਾਂ ਪੈ ਹੀ ਜਾਂਦੀ ਹੈ । ਮੁਸ਼ਕਲ ਨਾਲ ਹੀ ਨਿਕਲਦੀ ਹੈ । ਉਸ ਦੀਆਂ ਨਜ਼ਰਾਂ 
ਵਿਚ ਬਿੱਟੀ ਨੂੰ ਮੁਸਰਰਾਉਂ ਦਿਆਂ ਵੇਖਣ ਦਾ ਇਕ ਹੀ ਤਰੀਕਾ ਸੀ । ਉਸ ਨੇ ਚੁੱਪਚਾਪ 
ਪਰੌੱਠੇ ਬਨਾਣ ਦਾ ਪ੍ਰਬੋਧ ਕੀਤਾ । ਪਰੌੱਠੇ ਹੀ ਉਸ ਢੇ ਹੋਠਾਂ ਤੇ ਮੁਸਕਰਾਹਟ 
ਵਾਪਸ ਲਿਆ ਸਕਦੇ ਸਨ । ਲੱਗਪਗ ਇਕ ਕਟੋਰੀ ਖੁਲ੍ਹਾ ਡਾਲਡਾ ਖਰੀਦਿਆ । 
ਡੱਢ ਰੁਪਿਆ ਉਸ ਵਿਚ ਚਲਾ ਗਿਆ । ਉਸ ਦਾ ਦਿਲ ਥੋੜ੍ਹਾ ਦੁੰਖਿਆ। ਸੁੱਕੇ 
ਆਲੂ ਉਸ ਨੂੰ ਜ਼ਿਆਦਾ ਪਸੰਦ ਸਨ । ਪਰ ਉਸ ਨੇ ਤਰੀਦਾਰ ਆਲੂ ਬਨਾਣ ਦਾ 
ਫੌਸਲਾ ਕੀਤਾ । ਚਾਰ ਆਲੂ ਖਰੀਦੇ ਵੱਡੇ ਵੱਡੇ ਸਨ । ਕਰੀਬ-ਕਰੀਬ ਅੱਠ ਆਨੇ 
ਉਸ ਵਿਚ ਨਿਕਲ ਗਏ । ਆਟਾ ਖਰੀਦਿਆ । ਦਸ ਰੁਪਏ ਵਿਚੋ ਕੇਵਲ ਦੋ ਰੁਪਏ 
ਬਚੇ । ਉਸ ਨੇ ਸੋਚ ਲਿਆ ਕਿ ਉਹ ਸਾਰੇ ਦਾ ਸਾਰਾ ਆਟਾ ਪਰੋ'ਠਿਆਂ ਵਿਚ 
ਹੰ। ਨਹੀ" ਨਿਪਟਾਏਗੀ । ਥੋੜ੍ਹਾ ਬਚਾ ਲਏਗੀ । 

ਇਸ ਖਰੀਦਦਾਰੀ ਦੇ ਬਾਅਦ ਉਸ ਨੂੰ ਇਹ ਗੱਲ ਦੁੱਖੀ ਕਰਨ ਲੱਗੀ ਕਿ ਜ਼ਰਾ 
ਜਿਹੀ ਗੱਲ ਦੇ ਲਈ ਮਹੀਨੇ ਭਰ ਦੇ ਲੱਗਪਗ ਸਾਰੇ ਪੈਸੇ ਹੀ ਫੂਕ ਦਿੱਤੇ । ਪਰ 
ਆਪਣੀ ਇਸ ਸੋਚ ਦੇ ਦਰਵਾਜ਼ੇ ਉਸ ਨੇ ਜ਼ਬਰਦਸਤੀ ਬਦ ਕੀਤੇ ਅਤੇ ਉਹਨਾਂ ਨਾਲ 
ਪਿੱਠ ਜੋੜ ਕੇ ਖਲੋ ਗਈ, ਕਿਧਰੇ ਫਿਰ ਨਾ ਖੁੱਲ੍ਹ ਜਾਣ । ਇਸ ਸਭ ਦੇ ਬਾਵਜੂਦ 
ਉਸ ਦੇ ਕਨਾਂ ਵਿਚ ਲਗਾਤਾਰ ਕੋਈ ਫੁਸਫੁਸਾ ਰਿਹਾ ਸੀ। ਇਕ ਵਕਤ ਦੇ ਖਾਣੇ ਵਿਚ 
ਅੰਠ ਰੁਪਏ । ਤੇਰਾ ਦਿਮਾਗ਼ ਤਾਂ ਖ਼ਰਾਬ ਨਹੀ` ਹੋ ਗਿਆ ਸੀ । ਇਸ ਫੁਸਫੁਸਾਹਟ 
ਵਲ“ ਵੀ ਉਸ ਨੇ ਕੰਨਾਂ ਵਿਚ ਰੂ ਪਾ ਲੈਣ ਦੀ ਠਾਣ ਲਈ । ਫਿਰ ਦ੍ਰਸਰੀ ਗੱਲ 
ਉਸ ਨੂੰ ਤੋਗ ਕਰਨ ਲੱਗੀ । ਬੱਚਿਆਂ ਦਾ ਲਾਡ ਪਿਆਰ ਗਰੀਬਾਂ ਦੇ ਲਈ ਮਨ੍ਹਾਂ ਹੈ, 
ਪਾਪ ਹੈ । ਆਪਣੇ ਪ੍ਰਤੀ ਵੀ ਆਦਮੀ ਗੁਨਾਹ ਕਰਦਾ ਹੈ ਅਤੇ ਉਨ੍ਹਾਂ ਦੇ ਪ੍ਰਤੀ ਵੀ । 
ਇਸ ਗੱਲੋ` ਵੀ ਉਸ ਨੇ ਮੂੰਹ ਮੌੜ ਲਿਆ ਅਤੇ ਝੱਟਪਟ ਚਲਦੀ ਗਈ । ਚਲਦਿਆਂ 
ਜ਼ਲਦਿਆਂ ਪਤੀ ਦੀ ਹਾਲਤ ਬਾਰੇ ਵਿਚ ਸੋਚਣਾ ਚਾਲੂ ਹੋ ਗਿਆ । ਕਿਤਨਾ ਦੌੜੇ, 
ਕਿਤਨਾ ਪੈਸਾ ਖੁਆਇਆ । ਚੀਜ਼ ਵਸਤ ਤਕ ਗਿਰਵੀ ਰਖੀ ਗਈ । ਇਸ ਕੜਕੀ 
ਵਿਚ ਰੋਟੀ ਨੂੰ ਅਸੀਂ ਖਾਂਦੇ ਹਾਂ, ਰੋਟੀ ਸਾਨੂੰ ਖਾਂਦੀ ਹੈ । ਪਰੌਠਿਆਂ ਦਾ ਮੂੰਹ ਤਾਂ 
ਹੋਰ ਵੀ ਵੱਡਾ ਹੁੰਦਾ ਹੈ । ਰ੍ 

ਮਾਂ ਨੇ ਘਰ ਜਾ ਕੇ ਚੁੱਪਰਾਪ ਆਟਾ ਗੈਨ੍ਹਿਆ । ਸਬਜ਼ੀ ਬਣਾਈ । ਨਾ 
ਮਾਤਰ ਹੀ ਘਿਓ ਪਾਇਆ । ਥੋੜ੍ਹੀ ਰੌਣਕ ਆ ਜਾਏਗੀ । ਪਰੱ'ਠੇ ਸੋਕਦੇ ਸਮੇ ਵੀ 
ਘਿਓ ਮਾਮੂਲੀ ਜਿਹਾ ਲਾਇਆ । ਸਭ ਤੋ" ਪਹਿਲਾਂ ਬਿੱਟੀ ਨੂੰ ਬੁਲਾਇਆ, ਫਿਰ ਬਿੱਟੂ ਨੂੰ 


ਪੰਜਵਾਂ ਪਰ'ਠਾ , 169 


ਆਵਾਜ਼ ਦਿੱਤੀ । ਬਿੱਟੂ ਪਹਿਲਾਂ ਹੀ ਆ ਗਿਆਂ । ਬਿੱਟੀ ਥੋੜ੍ਹਾ ਨੱਖਰੇ ਨਾਲ ਆਈ । 
ਸ਼ਾਇਦ ਉਹ ਨਾਂ ਵੀ ਆਈ ਹੁਦੀ, ਪਰ ਪਰੋ'ਠੇ ਪੱਕਣ ਦੀ ਵਾਸਨਾ ਲੇ ਉਸ ਨੂੰ 
ਜ਼ਬਰਦਸਤੀ ਆਪਣੇ ਵਲ ਖਿੱਚ ਲਿਆ । ਪਰੌ'ਠੇਂ ਬਣਦਿਆਂ ਵੇਖ ਕੇ ਉਸ ਦੀ 
ਸਾਰੀ ਨਾਰਾਜ਼ਗੀ ਮੁਸਕਰਾਹਟ ਵਿਚ ਬਦਲ ਗਈ । ਖੂਹ ਵਿਚ ਕਾਂਟਾ ਪਾ ਕੇ ਜਿਵੇ 
ਡੋਲ ਕੱਢਿਆ ਜਾਂਦਾ ਹੈ, ਉਸੇ ਤਰ੍ਹਾਂ ਬਿੱਟੀ ਦਾ ਹਾਸਾ ਮਾਂ ਦੀ ਖੁਸ਼ੀ ਨੂੰ ਵੀ ਬਾਹਰ 
ਕੱਢ ਲਿਆਇਆ । ਮਾਂ ਨੇ ਪਰੌੱਠਾ ਸੇਕਣਾ ਬੈਦ ਕਰਕੇ ਉਸ ਨੂੰ ਖਿੱਚ ਕੇ ਗਲੋਂ 
ਨਾਲ ਲਾ ਲਿਆ ਅਤੇ ਬਿਨਾਂ ਕੁਝ ਆਖੋਂ ਚੁੰਨੀ ਨਾਲ ਅੱਖਾਂ ਪੂੰਝਣ ਲੱਗੀ । ਬਿੱਟੂ 
ਹੱਸੀ ਜਾ ਰਿਹਾ ਸੀ । ਬਿੱਟੀ ਨੂੰ ਚਿੱੜਾ ਰਿਹ ਸ--''ਏ ਬਿੱਟੀ ਦੀਦੀ, ਫੌਜ਼ ਮਾਂ ਤੱ 
ਮਾਰ ਖਾਇਆ ਕਰ । ਤੈਨੂੰ ਮਾਂ ਦੇ ਗਲੇ ਲਗਣ ਨੂੰ ਮਿਲੰਗਾ । ਸਾਨੂੰ ਪਰੌੱਠੇ ਖਾਣ 
ਨੂੰ ।'' ਮਾਂ ਨੇ ਹੱਸ ਕੇ ਉਸ ਨੂੰ ਡਾਂਟ ਦਿੱਤਾ, ਚੁੱਪ ਰਹਿ, ਬਹੁਤ ਬੋਲਦਾ ਹੈੱ' ।' 
ਕਿਉਕਿ ਬਿੱਟੀ ਵੱਡੀ ਵੀ ਸੀ, ਅਤੇ ਮਾਂ ਦੇ ਹੱਥੋਂ ਮਾਰ ਵ) ਖਾਧੀ ਸੀ, ਇਸ 
ਲਈ ਮਾਂ ਨੇ ਪਹਿਲਾ ਪਰੋ'ਠਾ ਬਿੱਟੀ ਦੇ ਸਾਹਮਣੇ ਹੀ ਪਰੋਸਿਆ । ਬਿੱਟੂ ਇਸ 
ਗੱਲ ਤੋ ਚਿੜ ਗਿਆ ਅਤੇ ਬੈਠਾ ਬੋਠਾ ਗੁੱਸੇ ਵਿਚ ਪੋਰ ਚਲਾਉਣ ਲੱਗਾ । ਜ਼ੋਰ 
ਨਾਲ ਰੌਣਾ ਸੁਰੂ ਕਰ ਦਿੱਤਾ । ਮੈਨੂੰ ਰੌਜ਼ ਮਾਰਦੀ ਹੈ, ਤਾਂ ਕੁਝ ਨਹੀਂ, ਅੱਜ ਦੀਦੀ ਨੂੰ 
ਇਕ ਅੱਧ ਮਾਰ ਦਿੱਤਾ ਤਾਂ ਉਸ ਦੇ ਲਈ, ਪਰੰਠੇ ਬਣਨੇਂ ਸ਼ੁਰੂ ਹੋ ਗਏ । ਦੀਦੀ ਨੂੰ 
ਹੀ ਸਾਰੇ ਪੁੱਛਦੇ ਹਨ, ਮੈਨੂੰ ਕੋਈ ਨਹੀ” ਪੁਛਦਾ । ਮੈ” ਤਾਂ ਫਾਲਤੁ ਹਾਂ । ਜਦ ਮੈ' 
ਪਹਿਲਾਂ ਆਇਆਂ, _ਫਿਰ ਪਰੌਠਾ ਦੀਦੀ ਨੂੰ ਪਹਿਲਾਂ ਕਿਉ” ਦਿੱਤਾ ? ਮਾਂ ਉਸ ਨੂੰ 
ਸਮਝਾਂਦੀ ਜਾ ਰਹੀ ਸੀ--ਤੂੰ ਮੇਰਾ ਰਾਜਾ ਬੇਟਾ ਹੈ । ਦੀਦੀ ਦਾ ਕੀ ਦੀਦੀ ਤਾਂ 
ਆਪਣੇ ਘਰ ਚਲੀ ਜਾਏਗੀ । ਤੂੰ ਤਾਂ ਮੇਰੇ ਕੌਲ ਹੀ ਰਹੇਗਾ । ਜਾਣ ਵਾਲੇ ਨੂੰ ਖੁਆ 
ਪਿਆ ਕੇ ਜਲਦੀ ਨਾਲ ਵਿਦਾ ਕਰ ਦੇਣਾ ਚਾਹੀਦਾ ਹੈ । ਦੀਦੀ ਚਲੀ ਜਾਏਗੀ, 
ਤਾਂ ਦੋਵੇ" ਮਾਂ ਪੁੱਤਰ ਰੋਜ਼ ਪਰੌੱਠੇ ਬਣਾ ਕੇ ਖਾਇਆ ਕਰਾਂਗੇ 1 ਪਰ ਬਿੱਟੂ ਜ਼ਿੱਦ ਤੇ 
ਅੜਿਆ ਸੀ । ਬਿੱਟੀ ਦਾ ਹੱਥ ਵਾਰ ਵਾਰ ਟੁੱਕੜਾ ਤੋੜਨ ਲਈ ਵੱਧਦਾ ਸੀ ਅਤੇ ਰੁਕ 
ਜਾਦਾ ਸੀ । ਉਸ ਦਾ ਚਿਹਰਾ ਮੁਰਝਾਂਦਾ ਜਾ ਰਿਹਾ ਸੀ ਅਤੇ ਖਿੱਝ ਵੱਧਦੀ ਜਾ 
ਰਹੀ ਸੀ । ਆਖਰ ਉਸ ਨੇ ਆਪਣਾ ਪਰੌੱਠਾ ਚੁਕ ਕੇ ਉਸ ਦੀ ਪਲਟ ਵਿਚ ਰਖ 
ਦਿੱਤਾ ਅਤੇ ਤੇਜ਼ੀ ਨਾਲ ਕਿਹਾ, ''ਲੈ ਖਾਹ, ਡਫ !'' 

ਬਿੱਟੂ ਨੇ ਝਟ ਰੋਣਾ ਬੇਦ ਕਰ ਦਿੱਤਾ ਅਤੇ ਪਰੌ'ਠਾ ਖਾਣ ਵਿਚ ਜੁੱਟ ਗਿਆ । 
ਖਾਂਦਿਆਂ-ਖਾਂਦਿਆਂ ਉਹ ਬਿੱਟੀ ਵਲ ਵੇਖੀ ਜਾ ਰਿਰਾ ਸੀ । ਹਾਲਾਂ ਕਿ ਉਸ ਦੀਆਂ 
ਅੱਖਾਂ ਗਿੱਲੀਆਂ ਸਨ, ਪਰ ਉਹ ਹੱਸ ਰਿਹਾ ਸੰ । ਪਰੰਠਾ ਬਣਾਦਿਆਂ-ਬਣਾਦਿਆਂ 
ਮਾਂ ਰੁਣ ਉਸ ਨੂੰ ਸਮਝਾਉਣ ਲੱਗੀ ਸੀ--ਇਸ ਦੀ ਗੱਲ ਦਾ ਬੁਰਾ ਨਾ ਮੰਨ । ਇਹ ਤਾਂ 
ਜੜ-ਮੂਲ ਤੋ` ਵਿਗੜ ਰਿਐ। ਦਿਨ ਭਰ ਪਸ਼ੂ ਵਾਂਗ ਘੁੰਮਦਾ ਹੈਂ । ਜਿਸ ਦਿਨ ਇਹ 
ਸਕੂਲ ਜਾਏਗਾ, ਗੋਗਾ ਨਹਾਵਾਂਗੀ । ਇਤਨਾ ਸੜੀਅਲ ਹੈ ਕਿ ਭੈਣ ਦੇ ਮੂੰਹ ਵਿਚ 
ਪਾਣੀ ਦਾ ਘੁਟ ਜਾਂਦਿਆਂ ਨਹੀ` ਵੇਖ ਸਕਦਾ । ਬਿੱਟੂ ਖਾਣ ਵਿਚ ਅਤੇ ਬਿੱਟੀ 
ਤਰ੍ਹਾਂ ਤਰ੍ਹਾਂ ਦਾ ਮੂਹ ਬਣਾ ਕੇ ਚਿੜ੍ਹਾਉਣ ਵਿਚ ਮਸਤ ਸੀ । ਮਾਂ ਦੀ ਗੱਲ ਦਾ ਉਸ 
ਜ਼ਰਾ ਮਾਸਾ ਵੀ ਅਸਰ ਨਹੀ` ਰੋ ਰਿਹਾ ਸ਼ੀ । ਮਾਂ ਨੇ ਅਗਲਾ ਪਰੋੱਠਾ ਬਿੱਟੀ 


(203 00 (2੧੨ 


170 ਸਮਕਾਲੀਨ ਹਿੰਦੀ ਕਹਾਣੀਆਂ 


ਸੌਪ ਦਿੱਤਾ । ਬਿੱਟੀ ਨੇ ਅੱਖਾਂ ਪੂੰਝ ਕੇ ਪਰੌਠਾ ਖਾਣਾ ਸ਼ੁਰੂ ਕਰ ਦਿੱਤਾ । ਬਿੱਟੀ ਨੇ 
ਜਿਉ ਹੀ ਖਾਣਾ ਸ਼ੁਰੂ ਕੀਤਾ, ਬਿੱਟੂ ਝਟ ਬੋਲਿਆ, 'ਬਿੱਟੀ ਦੀਦੀ ਨੂੰ ਪਰੋ'ਠੇ 
ਦਿਉ ਜਾਂ ਨਾ ਦਿਉ, ਮੈ ਢਿੱਡ ਭਰ ਕੇ ਪਰੰ'ਠੇ ਖਾਵਾਂਗਾ ।'' 

ਮਾਂ ਦਾ ਚਿਹਰਾ ਉਤਰ ਗਿਆ । ਅੱਗ ਬਲ ਰਹੀ ਸੀ । ਪਰੌਠੇ ਪੱਕਣ ਸਮੇ' ਖੂਬ 
ਧੂਆਂ ਉਠ ਰਿਹਾ ਸੀ । ਮਾਂ ਪਹਿਲਾਂ ਉਸ ਨੂੰ ਵੇਖਦੀ ਰਹੀ, ਫਿਰ ਬੋਲੀ, ''ਜ਼ਿਆਦਾ 
ਪਰੌ'ਠੇ ਖਾਣ ਨਾਲ ਪੇਂਟ ਖਰਾਬ ਹੋ ਜਾਂਦਾ ਹੈ । ਟੱਟੀਆਂ ਆਣ ਲੱਗਦੀਆਂ ਹਨ । 
ਜਿਨ੍ਹਾਂ ਨੂੰ ਪਰੌਠੇ ਖਾਣ ਦ) ਆਦਤ ਹੁੰਦੀ ਹੈ, ਉਨ੍ਹਾਂ ਦੀ ਗੱਲ ਹੌਰ ਹੁੰਦੀ ਰੈ । 
ਪਰੌ'ਠੇਂ, ਉਹ ਵੀ ਕਣਕ ਦੇ...ਹਜ਼ਮ ਕਰਨ ਲਈ ਫੌਲਾਦ ਦਾ ਢਿੱਡ ਚਾਹੀਦਾ ਹੈ । 
ਬਸ ਦੇ ਦੋ ਮਿਲਣਗੇ । ਬਾਪੂ ਵੀ ਤਾਂ ਖਾਣਗੇ ਨਾ ।' ਬਿੱਟੀ ਨੇ ਮਾਂ ਵਲ ਵੇਖਿਆ, 
ਗਰਦਨ ਨਵੀ” ਕਰ ਕੇ ਖਾਂਦੀ ਰਹੀ । ਮਾਂ ਨੇ ਵੀ ਬਿੱਟੀ ਨੂੰ ਆਪਣੇ ਵਲ ਵੇਖਦਿਆਂ 
ਹੋਇਆਂ ਵੇਖ ਲਿਆ ਸੀ । 

ਬਿੱਟੀ ਦਾ ਪਹਿਲਾ ਪਰੌ`ਠਾ ਖਤਮ ਹੋ ਗਿਆ ਸੀ। ਤਵੇ ਤੇ ਪਰੌੱਠਾ ਪੱਕ ਕੇ 
ਤਿਆਰ ਸੀ । ਬਿੱਟੂ ਦਾ ਪਰੌਠਾ ਵੀ ਖਤਮ ਹੋ ਰਿਹਾ ਸੀ । ਇਕ ਦੋ ਟੁੱਕੜੇ 
ਬਾਕੀ ਸਨ । ਮਾਂ ਨੇ ਜਲਦੀ ਨਾਲ ਬਿੱਟੀ ਦੀ ਪਲਟ ਵਿਚ ਰਖ ਦਿੱਤਾ । ਬਿੱਟੀ ਖੁਸ਼ 
ਹੋ ਗਈ । ਬਿੱਟੀ ਨੇ ਨਾ ਗਰਮ ਦੀ ਪਰਵਾਹ ਕੀਤੀ ਨਾ ਠੰਡੇ ਦੀ । ਜਲਦੀ ਨਾਲ ਟੁਕੜਾ 
ਤੋੜਿਆ ਆਲੂ ਦੇ ਪਾਣੀ ਵਿਚ ਭਿਉਂ” ਕੇ ਖਾਣਾ ਸ਼ੁਰੂ ਕਰ ਦਿੱਤਾ । ਬਿੱਟੂ ਨੇ 
ਸ਼ੋਰ ਮੱਚਾ ਦਿੱਤਾ--ਫਿਰ ਬਿੱਟੀ ਦੀਦੀ ਨੂੰ ਦੇ ਦਿੱਤਾ । ਮੈ ਵੀ ਖਾ ਚੁੱਕਾ ਸਾਂ । ਮਾਂ ਨੇ 
ਉੱਸ ਨੂੰ ਝਿੜਕਿਆ=-ਕੱਚਾ ਹੀ ਦੇ ਦੇਵਾਂ ਕੀ ? ਪੰਕਦਿਆਂ ਪੱਕਦਿਆਂ ਹੀ ਤਾਂ 
ਪੱਕੇਗਾ । ਪਰ ਉਹ ਬੁੜ ਬੁੜ ਕਰਦਾ ਰਿਹਾ--ਜਦੋ“ ਮੈਨੂੰ ਕੋਈ ਚਾਹੁੰਦਾ ਹੀ ਨਹੀ', 
ਤਾਂ ਮੈਨੂੰ ਭਗਵਾਨ ਆਪਣੇ ਕੋਲ ਕਿਉ” ਨਹੀ” ਬੁਲਾ ਲੌਦਾ। ਮਾਂ ਜ਼ੋਰ ਨਾਲ 
ਚੀਖੀ--ਜੇ ਹੁਣ ਫਿਰ ਅਜਿਹੀ ਗੱਲ ਆਖੀ ਤਾਂ ਜੀਭ ਤੇ ਗਰਮ ਗਰਮ ਚਿਮਟਾ ਰਖ 
ਦੇਵਾਂਗੀ । ਭਗਵਾਨ ਦੇ ਬੁਲਾਣ ਲਈ ਹੀ ਤਾਂ ਹੱਭੀਆਂ ਭਨ ਭੋਨ ਕੇ ਪਾਲ ਰਹੇ ਹਾਂ 
ਤੈਨੂੰ । ਪਰੰਠਾ ਪੱਕ ਗਿਆ ਸੀ । ਉਸ ਨੂੰ ਉਸ ਦੀ ਪਲੋਟ ਵਿਚ ਰਖ ਦਿੱਤਾ । ਬਿਨਾਂ 
ਮਾਂ ਦੀ ਡਾਂਟ ਦਾ ਖਿਆਲ ਕੀਤੇ ਬਿੱਟੂ ਪਰੰਠਾ ਖਾਣ ਲੱਗ ਗਿਆ । 

ਮਾਂ ਦੀ ਨਜ਼ਰ ਵਾਰ ਵਾਰ ਬਿੱਟੀਆ ਤੇ ਜਾ ਰਹੀ ਸੀ । ਅੱਧਾ ਪਰੋਠਾ ਤਾਂ 
ਉਸ ਨੇ ਜਲਦੀ ਜਲਦੀ ਖਾਧਾ ਸੀ, ਹੁਣ ਉਹ ਛੋਟੇ ਛੋਟੇ ਟੁਕੜੇ ਤੋੜ ਰਹੀ ਸੀ । ਇਸ 
ਢੰਗ ਤੋ ਲੱਗ ਰਿਹਾ ਸੀ ਕਿ ਉਹ ਬਚੇ ਹੋਏ ਪਰੌਠੇ ਨੂੰ ਦੇਰ ਤਕ ਖਾਣਾ 
ਚਾਹੁਦੀ ਹੈ । ਸਬਜ਼ੀ ਵੀ ਉਹ ਬਹੁਤੀ ਨਹੀ ਲੱਗਾ ਰਹੀ ਸੀ । ਬਹੁਤਾ ਕਰਕੇ ਤਰੀ 
ਵਿਚ ਹੀ ਟੁਕੜਾ ਭਿਉ'ਦੀ ਸੀ । ਕਦੀ ਕਦੀ ਆਲੂ ਦਾ ਟੁੱਕੜਾ ਤੋੜ ਕੇ ਪਰੋ'ਠੇ ਦੇ 
ਟੁੱਕੜੇ ਨਾਲ ਖਾ ਲੈ'ਦੀ ਸੀ । ਬਿੱਟੂ ਜਲਦੀ ਜਲਦੀ ਖਾ ਰਿਹਾ ਸੀ । ਉਹ ਅਗਲਾ 
ਪਰੋ'ਠਾ ਲੌਣ ਦੇ ਚੱਕਰ ਵਿਚ ਸੀ । ਉਸ ਨੂੰ ਇਸ ਗੱਲ ਦਾ ਵੀ ਸ਼ੱਕ ਸੀ ਕਿ 
ਕਿਧਰੇ ਮਾਂ ਦੀਦੀ ਦੀ ਪਲਟ ਵਿਚ ਅਗਲਾ ਪਰੌੱਠਾ ਵੀ ਨਾ ਪਰਸ ਦੇਵੇ ਅਤੇ 
ਉਸ ਦੀ ਛੁੱਟੀ ਹੋ ਜਾਏ । ਇਸ ਦੌਰਾਨ ਮਾਂ ਇਕ ਪਰੋੱਠਾ ਪੱਕਾ ਕੋ ਪੌਣੇ ਵਿਚ 
ਰਖ ਚੁੱਕੀ ਸੀ । ਦੂਸਰਾ ਤਵੇਂ ਤੇ ਸੀ ਅਤੇ ਤੀਜਾ ਚਕਲੋਂ ਤੇ । ਪਰੌ'ਠਾ ਖਤਮ 


ਖੰਜਵਾਂ ਪਰੌਠਾਂ 171 


ਹੁੰਦਿਆਂ ਹੋਦਿਆਂ ਬਿੱਟੀ ਨੇ ਮਾਂ ਵਲ ਵੋਖਿਆ । ਮਾਂ ਦੀਆਂ ਅੱਖਾਂ ਝਕ ਗਈਆਂ । 
ਬਿੱਟੂ ਆਪਣਾ _ਪਰੌਠਾ _ਖਤਮ _ਕਰਕੇ ਤੀਜੇ ਪਰ'ਠੇ ਲਈ ਜ਼ਿੱਦ ਕਰਨ 
ਲੱਗਾ । ਮਾਂ ਬੜੀ ਪ੍ਰਸ਼ਾਨੀ ਵਿਚ ਸੀ । ਵਿਰ ਵੀ ਉਸ ਨੇ ਉਸ ਨੂੰ ਸਮਝਾਣਾ 
ਚਾਹਿਆ-=-ਬਸ ਰੋਰ ਨਹੀ” । 

ਬਿੱਟੂ ਕਿਉਕਿ ਛੋਟਾ ਸੀ ਅਤੇ ਘੱਟ ਸਮਝਦਾਰ ਸੀ, ਇਸ ਲਈ ਜ਼ਿੱਦੀ ਵੀ ਸੀ । 
ਉਹ ਇਸ ਗੱਲ ਤੇ ਉਤਾਰੂ ਹੋ ਗਿਆ ਕਿ ਭਾਵੇ' ਜੋ ਹੋਵੇ, ਉਹ ਪਰੰ'ਠਾ ਜ਼ਰੂਰ 
ਲਏਗਾ । ਮਾਂ ਦਾ ਧਿਆਨ ਵਾਰ ਵਾਰ ਖਤਮ ਹੋਦੇ ਆਟੇ ਅਤੇ ਘਿਓ ਵਲ ਜਾ ਰਿਹਾ 
ਸੀ। ਪਰੋ'ਠੇ-ਵਰੱ'ਠੇ ਬਨਾਣ ਵਿਚ ਇਹੀ ਤਾਂ ਮੁਸੀਬਤ ਹੈਦੀ ਹੈ । ਭਾਵੇ" ਪੇਟ 
ਭਰ ਜਾਏ ਪਰ ਨੀਅਤ ਨਹੀ” ਭਰਦੀ । ਅੱਜ ਸਾਰਾ ਆਟਾ ਖਤਮ ਕਰ ਦਿੱਤਾ ਤਾਂ 
ਕੱਲ੍ਹ ਦਾ ਠਿਕਾਣਾ ਕਿਥੋ” ਹੋਵੇਗਾ । ਫ਼ਿਰ ਉਧਾਰ ! ਉਹ ਬੋਲੀ--''ਓ ਬੇਟਾ, ਜੀਭ ਦਾ 
ਸੁਆਦ ਪੇਂਟ ਨਹੀ` ਭਰਨ ਦਿੰਦਾ, ਆਪਣੇ ਪੋਟ ਦੀ ਸਮਾਈ ਵੇਖ ।' ਮਾਂ ਦੀ ਗੱਲ 
ਬਿੱਟੂ ਦੇ ਕੈਨਾਂ ਤਕ ਪੁਜ ਹੀ ਨਹੀ” ਰਹੀ ਸੀ । ਆਖਰ ਮਾਂ ਨੇ ਆਟੋ ਦਾ ਛੋਟਾ ਜਿਹਾ 
ਪੋਤਾ ਬਣਾਇਆ ਅਤੇ ਇਕ ਛੋਟਾ ਜਿਹਾ ਪਰੌਨਾ ਬਣਾ ਕੇ ਉਸ ਨੂੰ ਦੇ ਦਿੱਤਾ=- 
ਮੋਰਾ ਛੋਟਾ ਬੇਟਾ ਅਤੇ ਉਸ ਦਾ ਛੋਟਾ ਜਿਹਾ ਪਰੋੱਠਾ । ਬਿੱਟੀ ਖਾ ਤਾਂ ਚੁੱਕੀ ਸੀ, ਪਰ 
ਬੈਠੀ ਸੀ । ਕਟੌਰੀ ਵਿਚ ਸਬਜ਼ੀ ਵੀ ਬਚਾ ਰਖੀ ਸੀ । ਆਖ ਕੁਝ ਨਹੀਂ ਰਹੀ ਸੀ । 
ਮਾਂ ਬਾਰ ਬਾਰ ਨਜ਼ਰ ਬਚਾ ਕੇ ਉਸ ਨੂੰ ਵੇਖ ਰਹੀ ਸੀ । ਚਾਰ ਪਰੌੱਠੇ ਪੱਕ ਚੁੱਕੇ 
ਸਨ । ਪੰਜਵਾਂ ਵੇਲ ਰਹੀ ਸੀ 1 ਬਿੱਟੂ ਉਹ ਪਰੱ'ਠਾ ਵੀ ਹੜੱਪ ਕਰ ਗਿਆ ਸੀ । 
ਉਹ ਮਾਂ ਤੋ ਇਕ ਪਰੌਠਾ ਹੋਰ ਮੰਗਣ ਲਈ ਅੱਗੇ ਹੋਇਆ । ਇਸ ਵਾਰ ਮਾਂ ਨੇ 
ਸਖਤੀ ਨਾਲ ਡਾਂਟ ਦਿੱਤਾ, “ਜਾਂਦਾ ਹੈਂ ਜਾਂ ਦੱਸਾਂ ।` 

ਮਾਰਨ ਲਈ ਵੇਲਣਾ ਚੁੱਕਿਆ, ਤਾਂ ਉਹ ਨੌ` ਦੋ ਗਿਆਰਾਂ ਹੋਂ ਗਿਆ । ਬਿੱਟੀ ਹੱਸ 
ਪਈ । ਮਾਂ ਨੂੰ ਵੀ ਹਾਸਾ ਆ ਗਿਆ । ਹੌਲੇ ਜਿਹੇ ਬੋਲੀ, ਬਹੁਤ ਸ਼ੋਤਾਨ ਹੋ ਗਿਆ 
ਹੈ ।'' ਫਿਰ ਹੌਲੇ ਹੌਲੇ ਸੁਸਤ ਹੁੰਦੀ ਗਈ ਅਤੇ ਦੁੱਖ ਭਰੀ ਆਵਾਜ਼ ਵਿਚ ਬੋਲੀ, 
"ਮਾਤਾ ਪਿਤਾ ਦੇ ਨਾਂ ਦਾ ਕੀ ਲਾਭ, ਜੋ ਬੱਚਿਆਂ ਨੂੰ ਭਰ ਪੱਟ ਰੋਟੀ ਵੀ 
ਨਾ ਦੇ ਸਕੇ । ਬਾਂਝ ਹੁਦੀ ਤਾਂ ਹੌਸਲਾ ਹੁਦਾ ਕਿ ਨਹੀ” ਹੋਏ । ਹੋ ਭਗਵਾਨ, ਬੱਚੇ ਦੇ 
ਤਾਂ ਅਜਿਹਾ ਨਾ ਕਰ ਕਿ ਬੱਚੇ ਪਰੱਠੇ ਜਿਹੀ ਛੋਟੀ ਚੀਜ਼ ਨੂੰ ਵੀ ਤਰਸ ਜਾਣ ।'' 
ਅਤੇ ਪੱਲੇ ਨਾਲ ਅੱਥਰੂ ਪੂੰਝ ਲਏ 1 

ਬਿੱਟੀ ਚੁੱਪਚਾਪ ਬੈਠੀ ਮਾਂ ਨੂੰ ਵੇਖ ਵੀ ਰਹੀ ਸੀ ਅਤੇ ਗੱਲ ਵੀ ਸੁਣ ਰਹੀ ਸੀ । 
ਪੰਜਵਾਂ ਖਰੌੱਠਾ ਪੱਕ ਚੁਕਾ ਸੀ । ਉਸ ਨੂੰ ਵੀ ਮਾਂ ਨੇ ਪੌਣੇ ਵਿਚ ਰੱਖ ਦਿਤਾ ਤਾਂ 
ਬਿੱਟੀ ਰੌਲੇ ਜਿਹੀ ਬੋਲੀ, ''ਆਟਾ ਤਾਂ ਬਚਿਆ ਹੈ, ਦਿਕ ਹੋਰ ਬਣਾ ਦੇ ।'' 

ਮਾਂ ਥੋੜੀ ਦੇਰ ਉਸੇ ਤਰ੍ਹਾਂ ਚਕਲੋ ਵੇਲਣ ਤੇ ਹੱਥ ਰੱਖੀ ਚੁੱਪ ਬੈਠੀ ਰਹੀ । ਤਵਾ 
ਖਾਲੀ ਸੜਦਾ ਰਿਹਾ । ਘਿਓ ਲੱਗਿਆ ਹੋਣ ਕਾਰਨ ਧੂਆਂ ਭਬਕ ਕੇ ਉਠ ਰਿਹਾ 
ਸੀ ਅਤੇ ਮਾਂ ਦੇ ਮੂੰਹ ਉਪਰੋ” ਲੰਘ ਰਿਹਾ ਸੀ । ਬਿੱਟੀ ਆਪਣੇ ਆਪ ਹੀ ਬੋਲੀ, “ਇਸ 
ਵਕਤ ਨਹੀ” ਖਾਵਾਂਗੀ, ਸਵੇਰੋ ਦੇ ਲਈ ਰਖ ਦੇਵਾਂਗੀ 1 

“ਅਸੀ` ਇਤਨੇ ਵੱਡੇ ਆਦਮੀ ਨਹੀ ਕਿ ਬੱਚਿਆਂ ਨੂੰ ਨਾਸ਼ਤਾ ਕਰਵਾ ਕੇ 


172 ਸਮਕਾਲੀਨ ਹਿੰਦੀ ਕਹਾਣੀਆਂ ਰ੍ 


ਸਕਲ ਭੇਜੀਏ । ਦੋ ਵਕਤ ਦੀ ਰੋਟੀ ਮਿਲ ਜਾਏ, ਤਾਂ ਬਹੁਤ ਹੈ । ਬਾਰ ਬਾਰ ਖਾਣ 
ਵਾਲੋਂ ਦੂਜਿਆਂ ਦਾ ਹਿੱਸਾ ਵੀ ਖਾਂਦੇ ਹਨ । ਆਪਣੇ ਨਾਲ ਹੀ ਸੋਤੋਸ਼ ਕਰਨਾ 
ਚਾਹੀਦਾ ਹੈ । 

ਬੇਟੀ ਦਾ ਚਿਹਰਾ ਉਤਰ ਗਿਆ । ਸਬਜ਼ੀ ਦੀ ਬਚੀ ਹੋਈ ਤਰੀ ਪੀ ਕੇ ਉਹ 
ਉਠਣ ਲੱਗੀ । ਉਸ ਦੇ ਉਠਣ ਦੇ ਢੰਗ ਤੋ` ਲੱਗਾ ਕਿ ਉਸ ਦੇ ਗੌਡ ਉਸ ਨੂੰ ਉਠਣ 
ਨਹੀ ਦੇ ਰਹੇ । ਮਾਂ ਉਸ ਨੂੰ ਉਠਦਿਆਂ ਵੇਖਦੀ ਰਹੀ । ਉਠ ਕੇ ਚਲਣ ਲੱਗੀ, ਤਾਂ 
ਮਾਂ ਨੇ ਪੁਕਾਰਿਆ, "ਸਣ !'' ਉਹ ਮੁੜ ਆਈ । ਮਾਂ ਨੇ ਪੰਜਵਾਂ ਪਰੌਠਾ ਚੁੱਕ ਕੇ 
ਉਸ ਨੂੰ ਦੇ ਦਿੱਤਾ, 'ਲੈ...ਬਿੱਟੂ ਨੂੰ ਨਾ ਦੱਸੀ'। ਸੋਚਿਆ ਸੀ, ਤੇਰੇ ਬਾਪੂ ਨੂੰ ਪਟ ਭਰ 
ਕੇ ਖੁਆ ਦੇਵਾਂਗੀ...ਉੱਜ ਉਨ੍ਹਾਂ ਦੀ ਖੁਰਾਕ ਹੀ ਹੁਣ ਕਿਥੇ ਰਹੀ । ਪੰਜ ਤਾਂ ਬਹੁਤ 
ਹਨ...ਚਾਰ ਹੀ ਖਾ ਲੈਣ ਤਾਂ ਗਨੀਮਤ ਹੈ ।'' 

ਬਿੱਟੀ ਦੌੜਦੀ ਦੌੜਦੀ ਗਈ ਅਤੇ ਕਾਗ਼ਜ਼ ਲਿਆ ਕੇ, ਪਰੌਠਾ ਉਸ ਵਿਚ 
ਲਪੋਟ ਲਿਆ । ਜਿਸ ਕੋਠੜੀ ਵਿਚ ਸਾਰੇ ਸੌਦੇ ਸਨ, ਦੱਬੇ ਪੈਰ ਉਥੇ ਗਈ ਅਤੇ 
ਪਰੌ'ਠਾ ਛੁਪਾਣ ਦਾ ਜਤਨ ਕਰਨ ਲੱਗੀ । ਜਮੀਨ ਤੇ ਬਿਸਤਰੇ ਵਿੱਛੇ ਸਨ । 
ਬਿਸਤਰ ਕੀ, ਗੁੱਦੜ ਹੀ ਸੀ । ਉਸ ਨੇ ਸਾਵਧਾਨੀ ਨਾਲ ਚਾਰੇ ਪਾਸੇ ਵੇਖਿਆ ਬਿੱਟੂ 
ਆਸ ਪਾਸ ਨਹੀਂ ਸੀ । ਜਿਸ ਪਾਸੇ ਉਹ ਸੋਦੀ ਸੀ, ਉਧਰ ਹੀ ਉਸ ਨੇ ਕਾਗ਼ਜ਼ ਵਿਚ 
ਲਪੇਟਿਆ ਪਰੌ'ਠਾ ਦੱਥਾ ਦਿੱਤਾ । ਥੋੜ੍ਹੀ ਦੇਰ ਉਹ ਉਸੇ ਤੇ ਬੈਠੀ ਰਹੀ । ਉਸ ਨੂੰ 
ਬੈਠਿਆਂ-ਬੈਠਿਆਂ ਮਹਿਬੂਸ ਹੋਇਆ ਕਿ ਪਰੌੱਠਾ ਅਜੇ ਗਰਮ ਹੈ । ਕੱਲ੍ਹ ਸਵੇਰੇ 
ਸਕੂਲ ਜਾਂਦਿਆਂ ਹੋਇਆਂ ਖਾ ਕੇ ਜਾਏਗੀ । ਜੋ ਗਰਮ ਨਾ ਵੀ ਰਹੇ, ਤਾਂ ਨਰਮ ਤਾਂ 
ਰਹੇਗਾ ਹੀ। ਪਰੌੱਠਾ ਖਾ ਕੇ ਜਾਣ ਵਿਚ ਕਿਤਨਾ ਮਜ਼ਾ ਆਏਗਾ । ਕੋਈ ਕਹੇਗਾ 
ਵੀ ਕਿ ਚਲ ਕੁਝ ਖਾ ਲਉ, ਤਾਂ ਕਹਿ ਦਿਆਂਗੀ ਕਿ ਘਰੋ ਖਾਕੇ ਆਈ ਹਾਂ। ਫਿਰ 
ਰੁਕ ਕੇ ਬੁਦਬੁਦਾਈ--ਅੱਧਾ ਉਸ ਦੇ ਲਈ ਲੰ ਜਾਵਾਂਗੀ । ਤਾਅਨਾ ਦਿੰਦਾ ਸੀ, 
ਕਦੀ ਖੁਆਇਆ ਵੀ ਕਰੋ । ਪਰ ਅੱਧੇ ਦਾ ਕੀ ਲੌ ਜਾਣਾ । ਤਾਂ ਫਿਰ ਪੂਰਾ ਹੀ ਲੈ 
ਜਾਵਾਂਗੀ । ਉਸ ਨੇ ਫਿਰ ਗੁੱਦੜ ਚੁੱਕ ਕੇ ਵੇਖਿਆ । ਪਰੋਂਠਾ ਕਾਗ਼ਜ਼ ਵਿਚ 
ਲਿਪਟਿਆ ਉਸੇ ਤਰ੍ਹਾਂ ਰਖਿਆ ਹੋਇਆ ਸੀ। ਉਸ ਦਾ ਦਿਲ ਨਹੀ ਮੰਨਿਆ। 
ਉਸ ਨੇ ਉਸ ਨੂੰ ਕੱਢ ਲਿਆ । ਕਾਗਜ਼ ਹਟਾ ਕੇ ਵੇਖਿਆ, ਚਿਕਨਾ ਹੋ ਗਿਆ ਸੀ । 
ਪਤਾ ਨਹੀ` ਕੀ ਸੁੱਝਿਆ ਕਿ ਇਕ ਪਾਸੇ ਤੋ ਤੋੜ ਕੇ ਝਟ ਨਾਲ ਖਾ ਗਈ। ਰੁੱਖਾ ਹੀ 
ਸਵਾਦ ਲੱਗਦਾ ਹੈ । ਬੇਕਾਰ ਹੀ ਲੰਕ ਪਰੱਠਾ ਸਬਜ਼ੀ ਨਾਲ ਖਾਂਦੇ ਹਨ । ਬਾਕੀ 
ਉਸ ਨੇ ਜਲਦੀ ਨਾਲ ਕਾਗਜ਼ ਵਿਚ ਲਪੱਟਿਆ ਅਤੇ ਫਿਰ ਰਖ ਦਿੱਤਾ । ਥੋੜ੍ਹੀ ਦੇਰ 
ਉਹ ਬਿਨਾਂ ਮੂੰਹ ਚਲਾਏ ਉਸੇ ਤਰ੍ਹਾਂ ਚੁੱਪਚਾਪ ਬੈਠੀ ਰਹੀ । ਫਿਰ ਹੌਲੀ ਹੌਲੀ ਮੂੰਹ. 
ਚੁਲਾਣਾ ਸ਼ੁਰੂ ਕੀਤਾ । ਕਾਫੀ ਦੇਰ ਤਕ ਉਸੇ ਤਰ੍ਹਾਂ ਚਲਾਂਦੀ ਰਹੀ । 

ਬਿੱਟ ਮਾਂ ਕੋਲ ਪਹੋਚ ਗਿਆ ਸੀ । ਉਸ ਨੂੰ ਫਿਰ ਭੁੱਖ ਲੱਗ ਗਈ ਸੀ । ਮਾਂ ਉਸ ਨੂੰ 
ਡਾਂਟ ਰਹੀ ਸੀ । ਬਾਪ ਆਉਣ ਵਾਲੇ ਸਨ । ਬਾਪੂ ਸ਼ਾਮ ਨੂੰ ਲੋਮਨ ਜੂਸ ਆਦਿ ਦੀ ਇਕ 
ਛੋਟੀ ਜਿਹੀ ਦੁਕਾਨ ਲੌ ਕੇ ਸੜਕ ਦੇ ਕਿਨਾਰੇ ਬੈਠ ਜਾਂਦੇ ਸਨ । ਅੱਠ ਦਸ ਆਨੇ ਮਿਲ ਗਏ 
ਤਾਂ ਮਿਲ ਗਏ, ਨਹੀ” ਤਾਂ ਡੱਬਾ ਅਤੇ ਬੋਰੀ ਲੌ ਕੇ ਅੱਠ ਵਜੇ ਤਕ ਘਰ ਆ ਜਾਂਦੇ ਸਨ । 


ਪੰਜਵਾਂ ਪਰੌਠਾ 173 


ਬਾਪੂ ਦੇ ਆਉਣ ਸਮੇ” ਬਿੱਟੀ ਬਾਹਰ ਨਿਕਲ ਕੇ ਖੜੀ ਹੋ ਜਾਂਦੀ ਸੀ । ਜਿਉ” ਹੀ 
ਉਨ੍ਹਾਂ ਨੂੰ ਆਉ'ਦਿਆਂ ਵੇਖਦੀ ਸੀ, ਤਿਉ” ਹੀ ਅੱਗੇ ਵੱਧ ਕੇ ਉਹਨਾਂ ਦੇ ਹੱਥੋਂ 
ਸਾਮਾਨ ਲੌ ਲੰ'ਦੀ ਸੀ । ਉਸ ਦਿਨ ਬਾਪੂ ਥੋੜ੍ਹਾ ਜਲਦੀ ਆ ਗਏ, ਉਹ ਬਾਹਰ ਜਾ ਕੇ 
ਸਾਮਾਨ ਨਹੀ” ਲੈ ਸਕੀ । ਬਾਪੂ ਨੇ ਆਉਂਦਿਆਂ ਹੀ ਪੁੱਛਿਆ, ''ਅੱਜ ਬਿੱਟੀ ਕਿਧਰੇ 
ਗਈ ਹੈ ਕੀ ?'' 

'ਨਹੀ` ਤੇ !'' ਮਾਂ ਨੇ ਕਿਹਾ । 

ਬਾਪੂ ਆਪ ਹੀ ਬੋਲੇ, ''ਲੱਗਦਾ ਹੈ, ਮੈ ਹੀ ਅੱਜ ਜਲਦੀ ਆ ਗਿਆ।'' ਮਾਂ ਨੇ 
ਕਿਹਾ ਤਾਂ ਕੁਝ ਨਹੀ, ਪਰ ਮਾਂ ਹੱਸ ਪਈ । 

ਬਾਪੂ ਹੱਥ ਪੈਰ ਧੋਣ ਵਿਚ ਲੱਗ ਗਏ । ਬਿੱਟੀ ਨੈ ਜਲਦੀ ਨਾਲ ਪਟੜਾ 
ਵਿਛਾ ਕੇ ਗੜਵੀ ਅਤੇ ਥਾਲੀ ਸਜਾ ਦਿਤੀ । ਦਿਲ ਹੀ ਦਿਲ ਸੋਚਦੀ 


ਰਹੀ ਕਿ ਬਾਪੂ ਨੂੰ ਵੀ ਪਰੌਂਠੇ ਪਸੋਦ ਹਨ । ਪਰੌੱਠੇ ਵੇਖ ਕੇ ਬਾਪੁ 
ਬਹੁਤ ਖੁਸ਼ ਹੋਣਗੇ । ਮਿੱਲ ਵਿਚ ਕੌਮ ਕਰਦੇ ਸਨ, ਤਾਂ ਤੀਜੇ ਚੌਥੇ ਦਿਨ 
ਪਰੱਠੇ ਬਣਵਾਇਆ ਕਰਦੇ ਸਨ । ਆਚਾਰ ਦੇ ਨਾਲ ਪਰੰੱਠਾ ਖਾਣਾ ਉਹਨਾਂ ਨੂੰ 
ਬਹੁਤ ਚੋਗਾ ਲੱਗਦਾ ਸੀ । ਉਸ ਸਮੇ ਮਾਂ ਅਚਾਰ ਵੀ ਪਾ ਦਿੰਦੀ ਸੀ। ਹੁਣ ਤਾਂ 
ਕਦੀ ਕਦਾਈ” ਕੌਮ ਵਾਲੇ ਘਰਾਂ ਵਿਚ` ਦੇ ਚਾਰ ਫਾੜੀਆਂ ਮੰਗ ਲਿਆਂਦੀ ਹੈ । 

ਬਾਪੂ ਖਾਣ ਬੈਠੇ । ਮਾਂ ਨੇ ਸਬਜ਼ੀ ਅਤੇ ਪਰੌੱਠੇ ਪਰੋਸੇ ਤਾਂ ਉਹਨਾਂ ਦੀਆਂ ਅੱਖਾਂ 


04 


ਖੁਸ਼ੀ ਨਾਲ ਛਲਕ ਰਹੀਆਂ ਸਨ । ਪਰ ਬਾਪੂ ਨੂੰ ਆਪਣੇ ਵਲ ਬੁੱਝੀਆਂ-ਬੁੱਝੀਆਂ 
ਅੱਖਾਂ ਨਾਲ ਵੇਖਦਿਆਂ ਦੇਖ ਕੇ ਉਸ ਦੀ ਖੁਸ਼ੀ ਦੁਪਹਿਰ ਬਾਅਦ ਦੀ ਧੁੱਪ ਵਾਂਗ 
ਸਿਮਟਦੀ ਚਲੀ ਗਈ । ਬਾਪੂ ਹੌਲੇ ਜਿਹੇ ਬੋਲੇ, “'ਬਿੱਟੀ ਦੀ ਮਾਂ, ਅੱਜ ਪਰੋ'ਠੇ 
ਬਣਾ ਲਏ...।'' ਵਾਕ ਨੂੰ ਅਧੂਰਾ ਛੱਡ ਕੇ ਉਹ ਖਾਣ ਵਿਚ ਲੱਗ ਗਏ । ਖਾਂਦਿਆਂ 
ਖਾਂਦਿਆਂ ਬੋਲੇ, ''ਬਹੁਤ ਘਿਓ ਲੱਗ ਗਿਆ ਹੋਵੇਗ...ਪਰੇ'ਠਾ ਕੋੌਮਬਖਤ ਬਹੁਤ 
ਘਿਓ ਪੀ'ਦਾ ਹੈ । ਪਾਣੀ ਵਿਚ ਪੱਕਦਾ ਹੁੰਦਾ ਤਾ ਸਾਰਿਆਂ ਦੇ ਮੂੰਹ ਪੈ ਜਾਂਦਾ ।' 
ਥੋੜ੍ਹੀ ਦੇਰ ਬਾਅਦ ਫਿਰ ਪੁਛਿਆ, ''ਬੱਚਿਆਂ ਨੰ ਖਾਧੇ ਨੇ ਜਾਂ ਨਹੀ ?' ਮਾਂ ਨ 
ਗਰਦਨ ਹਿੱਲਾ ਦਿੱਤੀ । 

ਜਦ ਖਾਣਾ ਖਤਮ ਕਰਨ ਲੱਗੇਂ, ਤਾਂ ਮਾਂ ਨੇ ਦੱਸਣਾ ਸੁਰੂ ਕੀਤਾ । ਅੱਜ ਬਿੱਟੀ ਨੂੰ 
ਮਾਰ ਪਈ । ਉਸ ਦੀ ਗਲਤੀ ਵੀ ਨਹੀ` ਸੀ । ਬੱਚੇ ਨੂੰ ਭੁੱਖ ਲੱਗੀ ਹੋਵੇ ਅਤੇ ਖਾਣ 
ਨੂੰ ਨਾ ਮਿਲੋਂ ਤਾਂ ਪ੍ਰੌਸ਼ਾਨੀ ਹੁੰਦੀ ਹੀ ਹੈ । ਉਹ ਬੋਲਦੀ ਗਈ । ਬੋਲਦੀ ਗਈ, ਉਸ ਨੇ 
ਬੁਲਾਵਾ ਦਿੱਤਾ । ਮੈ" ਮਾਰ ਬੈਠੀ । ਬਹੁਤ ਰੋਈ ਵਿਚਾਰੀ । ਰੱਮੀ ਬਾਬੂ ਦੀ ਪਤਨੀ 
ਨੇ ਮਹੀਨੇ ਦੈ ਦਸ ਰੁਪਏ ਦਿਤੇ ਸਨ । ਬਹੁਤ ਰੰਕਿਆ, ਪਰ ਮਨ ਨਹੀ` ਮੰਨਿਆ। 
ਸੋਚਿਆ ਤੁਹਾਨੂੰ ਵੀ ਚੰਗੇ ਲਗਦੇ ਹਨ, ਬਿੱਟੀ ਅਤੇ ਬਿੱਟੂ ਵੀ ਸ਼ੌਕ ਨਾਲ ਖਾਂਦੇ ਹਨ । 
ਹਿੰਮਤ ਕਰਕੇ ਜੁਗਾੜ ਬਿਠਾ ਹੀ ਦਿੱਤਾ ।'' ਬਾਪੂ ਚੁੱਪਚਾਪ ਖਾਂਦੇ ਰਹੇ । ਚੌਥਾ 
ਪਰਾਉੱਠਾ ਵੀ ਉਹਨਾਂ ਨੇ ਲੈ ਲਿਆ । ਖਾ ਕੇ ਉਠੇ ਤਾਂ ਹੌਲੋਂ ਜਿਹੇ ਬੋਲੇ, 'ਦੇਖ 
ਅੱਜ ਦੇ ਇਹ ਪਰੌ'ਠੇ ਕਿਤਨੇ ਦਿਨਾਂ ਤਕ ਸਹਾਰਾ ਦਿੰਦੇ ਹਨ ।'' ਅਤੇ ਹਲਕਾ 
ਜਿਹਾ ਹਾਸਾ ਹੱਸੇ । 


174 ਸਮਕਾਲੀਨ ਹਿੰਦੀ ਕਹਾਣੀਆਂ 


“ਤੂੰ ਨਹੀਂ ਖਾਧਾ ।'' ਹੱਥ ਧੋ ਕੇ ਬਾਪੂ ਨੇ ਪੁੱਛਿਆ । 

''ਸਵੇਰ ਤੋਂ ਪੋਟ ਨਰਮ ਸੀ ! ਇਸੇ ਲਈ ਭਾਤ ਖਾ ਲਿਆ।'' 

ਬਾਪੂ ਨੇ ਮਾਂ ਵਲ ਵੇਖਿਆ ਅਤੇ ਬਾਹਰ ਨਿਕਲ ਗਏ । ਬਿੱਟੂ ਸੌ" ਗਿਆ ਸੀ । 
ਬਿੱਟੀ ਬਿੱਟ ਬਿੱਟ ਸਭ ਵੇਖ ਰਹੀ ਸੀ । 

ਅਗਲੇ ਦਿਨ ਸਵੇਰੇ ਬਾਪੂ ਚੌਕੀਦਾਰੀ ਤੋ ਦੇਰ ਨਾਲ ਮੁੜੇ ਸਨ। ਅਸਲ 
ਚੌਕੀਦਾਰੀ ਦਾ ਸਮਾਂ ਤਾਂ ਪੰਜ ਸਾਢੇ ਪੰਜ ਵਜੇ ਤਕ ਦਾ ਹੀ ਸੀ । ਅੱਜਕੱਲ੍ਹ ਪੰਜ ਵਜੇ 
ਦਿਨ ਨਿਕਲ ਆਉਦਾ ਸੀ । ਜਿਨ੍ਹਾਂ ਘਰਾਂ ਦੀ ਚੌਕੀਦਾਰੀ ਕਰਦੇ ਸਨ, ਉਨ੍ਹਾਂ ਵਿਚੋ” 
ਕੋਈ ਦੁੱਧ ਲਿਆਉਣ ਲਈ ਆਖ ਦਿੰਦਾ ਸੀ । ਕੌਈ ਚਾਹ ਦੀ ਪੱਤੀ 
ਲਿਆਉਣ ਲਈ ਭੇਜ ਦਿੰਦਾ ਸੀ। ਇਸ ਬਹਾਨੇ ਬਾਪੂ ਨੂੰ ਵੀ ਦੋ ਘੁੱਟ ਚਾਹ 
ਮਿਲ ਜਾਂਦੀ ਸੀ। ਕਦੀ-ਕਦੀ ਬਾਸੀ ਖਾਣਾ ਵੀ ਦੇ ਦਿੰਦੇ ਸਨ । ਖਾਣਾ ਬਾਪੂ 
ਉਥੇ ਨਹੀਂ` ਖਾਂਦੇ ਸਨ ਘਰ ਲੈ ਆਂਦੇ ਸਨ । ਮਾਂ ਨੂੰ ਸਵੇਰੇ ਛੇ ਵਜੋਂ ਤੋ ਪਹਿਲਾਂ 
ਹੀ ਘਰਾਂ ਦਾ ਕੌਮ ਨਿਪਟਾਣ ਦੇ ਲਈ ਨਿਕਲ ਜਾਣਾ ਹੈਦਾ ਸੀ । ਬਿੱਟੀ ਆਪਣੇ 
ਆਪ ਹੀ ਤਿਆਰ ਹੋ ਕੇ ਸਕੂਲ ਜਾਂਦੀ ਸੀ । ਬਿੱਟੂ ਜਾਂ ਤਾਂ ਸੱਤਾ ਰਹਿੰਦਾ ਸੀ ਜਾਂ 
ਫਿਰ ਉਠ ਕੇ ਭੈਣ ਨਾਲ ਝਗੜਾ ਕਰਦਾ ਸੀ--ਭੁੱਖ ਲੱਗੀ ਹੈ । ਬਾਪੂ ਜੇ ਵਕਤ ਸਿਰ 
ਆ ਜਾਂਦੇ ਸਨ, ਤਾਂ ਚਾਹ ਵਾਹ ਮਿਲ ਜਾਂਦੀ ਸੀ । ਨਹੀ” ਤਾਂ ਬਿੱਟੀ ਸੱਤ ਵਜੇ ਤਕ, 
ਬਿੱਟੂ ਨੂੰ ਘਰ ਛੱਡ ਕੇ ਸਕੂਲ ਚਲੀ ਜਾਂਦੀ ਸੀ । ਸਕੂਲ ਜਾਣਾ ਉਸ ਨੂੰ ਪਸੰਦ ਸੀ । 
ਉਥੇ ਉਸ ਨੂੰ ਆਜ਼ਾਦ ਮਹਿਸੂਸ ਹੁੰਦਾ ਸੀ । 

ਬਿੱਟੀ ਸਵੇਰੇ ਜਲਦੀ ਉਠ ਗਈ । ਉਠਦਿਆਂ ਹੀ ਉਸ ਨੇ ਸਭ ਤੋ ਪਹਿਲਾਂ 
ਬਿਸਤਰ ਹਟਾ ਕੇ ਪਰੌਠਾ ਵੇਖਿਆ । ਕਾਗਜ਼ ਵਿਚ ਲਪੇਟ ਕੇ ਰਖਿਆ ਸੀ । ਉਸ 
ਨੇ ਜ਼ਿਆਦਾ ਫੋਲਾ ਫਾਲੀ ਨਹੀ ਕੀਤੀ । ਪਰੌ'ਠਾ ਵੇਖ ਨਿਸ਼ਚਿੰਤ ਹੋ ਗਈ । ਜੈਗਲ 
ਪਾਣੀ ਚਲੀ ਗਈ । ਜੈਗਲ ਪਾਣੀ ਦੇ ਲਈ ਉਸ ਨੂੰ ਥੋੜ੍ਹਾ ਦੂਰ ਜਾਣਾ ਪੈੱਦਾ ਸੀ । 
ਬਮਪੁਲਿਸ ਦੀਆਂ ਟੱਟੀਆਂ ਵਿਚ ਤਾਂ ਸਵੇਰੇ ਭੀੜ ਲੱਗੀ ਹੁਦੀ ਸੀ, ਇਸ ਲਈ ਉਹ 
ਨਿਬਟਨ ਘਾਟ ਤੇ ਚਲੀ ਜਾਂਦੀ ਸੀ । ਬਿੱਟੂ ਤਾਂ ਉਥੇ ਹੀ ਨਾਲੀ ਦੇ ਕਿਨਾਰੇ ਬੈਠ ਕੇ 
ਟੱਟੀ ਫਿਰ ਲੈ'ਦਾ ਸੀ । ਬਿੱਟੀ ਹੁਣ ਥੋੜ੍ਹੀ ਵੱਡੀ ਹੋ ਗਈ ਸੀ । ਮੁੜ ਕੇ ਉਸ ਨੇ ਜਲਦੀ 
ਜਲਦੀ ਨਹਾਇਆ 1 ਕਿਤਾਬਾਂ ਇਕੱਠੀਆਂ ਕੀਤੀਆਂ । ਉਹ ਆਪਣੇ ਇਸ ਫੈਸਲੇ ਤੇ 
ਖੁਸ਼ ਸੀ ਕਿ ਭਾਵੇ ਉਸ ਨੂੰ ਆਪ ਅੱਜ ਖਾਣ ਨੂੰ ਮਿਲੋ ਜਾਂ ਨਾ ਮਿਲੋਂ, ਪਰ ਉਹ 
ਉਸ ਨੂੰ ਜ਼ਰੂਰ ਪਰੌ'ਠਾ ਖੁਆ ਕੇ ਮੰਨੇਗੀ । ਉਸ ਦਿਨ ਉਸ ਨੂੰ ਅਜਿਹੀ ਗੱਲ 
ਕਿਉ ਆਖੀ ਸੀ ? ਉਸ ਨੇ ਬਿੱਟੂ ਵਲ ਵੇਖਿਆ । ਉਹ ਅੱਖਾਂ ਬਦ ਕਰਕੇ ਸੰ” ਰਿਹਾ 
ਸੀ। ਬਹੁਤ ਸੈਭਲ ਕੇ ਉਸ ਨੇ ਬਿਸਤਰ ਹਟਾਇਆ । ਪਰੌੱਠਾ ਗੁੰਮ ਸੀ । ਸਿਰਫ 
ਕਾਗਜ਼ ਪਿਆ ਸੀ । ਉਸ ਨੇ ਸੋਚਿਆ, ਹੋ ਸਕਦਾ ਹੈ, ਪਰੰਠਾ ਹੇਠਾਂ` ਖਿਸਕ 
ਗਿਆ ਹੋਵੇ । ਉਸ ਨੇ ਪੁਰਾ ਬਿਸਤਰਾ ਉਲਟ ਦਿੱਤਾ । _ਪਰੌ'ਠਾ 
ਸੱਚਮੁੱਚ ਗਾਇਬ ਸੀ । ਕਿਥੇ ਚਲਿਆ ਗਿਆ ? ਕੌਣ ਲੈ ਗਿਆ ? ਉਸ ਚੀ ਨਜ਼ਰ 
ਬਿੱਟੂ ਤੇ ਗਈ । ਉਹ ਅੱਧ ਖੁਲ੍ਹੀਆਂ ਅੱਖਾਂ ਨਾਲ ਉਸ ਨੂੰ ਵੇਖ ਰਿਹਾ ਸੀ । ਉਸ ਦੇ 
ਵੇਖਦਿਆਂ ਹੀ ਉਸ ਨੇ ਅੱਖਾਂ ਕੱਸ ਕੇ ਬਦ ਕਰ ਲਈਆਂ ਅਤੋਂ ਡੂੰਘੀ ਨੀ'ਦਰ ਸੌ ਗਿਆ । 


ਪੰਜਵਾਂ ਪਰੋੱ'ਠਾ 175 


ਬਿੱਟੀ ਨੂੰ ਲੱਗਾ, ਜਿਵੇ ਕਿਸੇ ਨੇ ਉਸ ਨੂੰ ਬਿਜਲੀ ਦਾ ਕਰੈਟ ਛੁਹਾ ਦਿੱਤਾ ਹੈ । 
ਉਸ ਨੇੰ ਪੁੱਛਿਆ, ਮੋਰਾ ਪਰੌਠਾ ਤੂੰ ਖਾਧਾ ਹੈ ?” 

ਉਹ ਘੇਸਲਾ ਹੋ ਕੇ ਪਿਆ ਰਿਹਾ। 

ਉਹ ਉਸ ਦੇ ਕੌਲ ਗਈ ਅਤੇ ਜ਼ੌਰ ਜ਼ੋਰ ਨਾਲ ਉਸ ਨੂੰ ਹਿਲਾਣ ਲੱਗੀ । ਉਸ ਨੇ 
ਅੱਖਾਂ ਖੋਲ੍ਹ ਕੇ ਬਿੱਟੀ ਵਲ ਇਸ ਤਰ੍ਹਾਂ ਵੇਖਿਆ, ਜਿਵੇ' ਨੀ'ਦਰ ਵਿਚ ਹੋਵੇ ਅਤੇ ਅੱਖਾਂ 
ਬੋਦ ਕਰ ਲਈਆਂ । 

ਬਿੱਟੀ ਬਾਰ-ਬਾਰ _ਚੀਖ ਰਹੀ ਸੀ, ਬੋਲਦਾ ਕਿਉ” ਨਹੀਂ'...? ਤੂੰ ਮੇਰਾ 
ਪਰੌਨਾ ਖਾਧਾ ? ਬੋਲ..,ਬੋਲ...ਬੋਲ,.,!' ਉਸ ਨੇ ਉਸ ਦੇ ਵਾਲ ਪਕੜ ਕੇ 
ਖਿੱਚਣ ਸ਼ੁਰੂ ਕਰ ਦਿੱਤੇ । ਵਾਲ ਖਿੱਚੇ, ਤਾਂ ਉਸ ਨੇ ਅੱਖਾਂ ਖੋਲ੍ਹੀਆਂ । ਉਹ ਪੂਰੀ 
ਤਰ੍ਹਾਂ ਰੋਣਹਾਕਾ ਹੋ ਗਿਆ ਸੀ । 

“ਉਹ, ਪਰੌੱਠਾ ਕਿੱਥੇ ਗਿਆ ?' 

ਉਹ ਪਾਗਲਾਂ ਵਾਂਗ ਚੀਖਣ ਲੱਗੀ, _''ਬੋਲ,,..ਬੋਲ,,, 
ਕਿਉ” ਖਾਧਾ ?'' 

ਉਹ ਹੌਲ ਜਿਹੇ ਬੋਲਿਆ, ''ਭੱਖ ਲੱਗੀ ਸੀ ਦੀਦੀ ।'' 

ਬਿੱਟੀ ਨੂੰ ਜ਼ੌਰ ਨਾਲ ਗੁੱਸਾ ਆ ਗਿਆ । ਉਹ ਉਸ ਦੇ ਉਪਰ ਚੜ੍ਹ ਬੈਠੀ ਅਤੇ 
ਉਸ ਦੀ ਗਰਦਨ ਪਕੜ ਕੇ ਮਾਰਨ ਲੱਗੀ । ਬਿੱਟੂ ਨੂੰ ਰੋ'ਦਿਆਂ-ਰੋ'ਦਿਆਂ 
ਖੰਘ ਆਉਣ ਲੱਗੀ। ਪਰ ਉਹ ਰੁਕੀ ਨਹੀ” । 

ਬਾਪੂ ਆ ਰਹੇਂ ਸਨ । ਉਨ੍ਹਾਂ ਦੇ ਡੰਡੇ ਦੀ ਆਵਾਜ਼ ਦੂਰ ਤੋ ਹੀ ਸੁਣਾਈ ਪੈਣ 
ਲੱਗਦੀ ਸੀ । ਉਹ ਉਸ ਨੂੰ ਛੱਡ ਕੇ ਉਠ ਗਈ । ਉਠ ਕੇਂ ਬਿੱਟੂ ਵਲ ਵੇਖਿਆ। 
ਬਿੱਟੂ ਦੀ ਜੀਭ ਥੋੜ੍ਹੀ ਬਾਹਰ ਨਿਕਲ ਆਈ ਸੀ । 

ਉਸ ਨੇ ਧਿਆਨ ਨਾਲ ਵੇਖਿਆ ਅਤੇ ਜੀਭ ਨੂੰ ਅੰਦਰ ਕਰਨ ਲੱਗ ਗਈ । 


ਮੋਰਾ ਪਰੌਠਾ 


॥01੩ 


ਲਿ 


ਸਹਾਰਾ 


--ਰਾਮਨ”ਰਾਇਣ ਸ਼ੁਕਲ 


ਬਚਪਨ ਦੀਆਂ ਗੱਲਾਂ ਵੀ ਅਜੀਬ ਹੁੰਦੀਆਂ ਹਨ । ਕਿੰਨੀਆਂ ਛੋਟੀਆਂ-ਛੋਟੀਆਂ 
ਗੱਲਾਂ ਨੂੰ ਲੈ ਕੇ ਅਸੀ" ਲੌਕ ਕਿੰਨਾ ਖੁਸ਼ ਹੋ ਜਾਂਦੇ ਸਾਂ । ਅੱਜ ਸੋਚ ਕੇ ਹੈਰਾਨੀ ਹੁੰਦੀ 
ਹੈ । ਅਚਾਨਕ ਕਿੱਧਰੋਂ' ਕੁਝ ਪੜ੍ਹ ਜਾਂ ਜਾਣ ਲੈਣ ਤੇ ਢੇਰ ਸਾਰਾ ਸੁਖ ਸਾਡੇ ਕੌਲ ਆਂ 
ਜਾਂਦਾ ਸੀ | 

ਮਿਡਲ ਸਕੂਲ ਦੀ ਪ੍ਰੀਖਿਆ ਵਿਚ ਮੈਨੂੰ ਸਕਾਲਰਸ਼ਿਪ ਮਿਲੀ ਸੀ । ਹਿੰਦੀ, 
ਭੂਗੋਲ, ਅਤੇ ਗਣਿਤ ਵਿਚ ਡਿਸਟਿੰਨਕਸ਼ਨ ਮਿਲਿਆ ਸੀ । 

ਭੂਗੋਲ, ਸੱਚ ਹੀ ਮੇਰਾ ਬਹੁਤ ਪਿਆਰਾ ਵਿਸ਼ਾ ਸੀ । ਮੇਰੇ ਕੋਲ ਭੂਗੋਲ ਦੀਆਂ 
ਦੋ ਕਿਤਾਬਾਂ ਸਨ ਅਤੇ ਦੋਹਾਂ ਦਾ ਅੱਖਰ-ਅੱਖਰ ਮੈਨੂੰ ਯਾਦ ਸੀ । 

ਅਤੇ ਉਸ ਦਿਨ ਮਾਸਟਰ ਸਾਹਿਬ ਨੇੰ ਭੂਗੋਲ ਦੇ ਪੀਅਰਡ ਵਿਚ ਕਿਹਾ ਸੀ--ਸਹਾਰਾ 
ਬਹੁਤ ਹੀ ਵੱਡਾ ਰੋਗਿਸਤਾਨ ਹੈਂ । ਦੂਰ-ਦੂਰ ਤੱਕ ਵਿਖਾਈ ਦੇਣ ਵਾਲੀ ਰੇਤ ਤੋ" ਬਿਨਾਂ 
ਇਥੇ ਕੁਝ ਵੀ ਨਹੀ ਹੈ । ਇਸ ਵਿਚ ਯਾਤਰਾ ਕਰਨਾ ਬਹੁਤ ਹੀ ਮੁਸ਼ਕਲ ਹੈ । ਲੋਕੀ" 
ਪਿਆਸ ਨਾਲ ਘੁੱਫ-ਘੁੱਟ ਕੈ ਇਥੇ ਮਰ ਜਾਂਦੇ ਹਨ । ਰੇਤ ਦੀਆਂ ਅਜਿਹੀਆਂ ਹਨੇਰੀਆਂ 
ਆਉਂਦੀਆਂ ਹਨ ਕਿ ਕੌਈ ਉਨ੍ਹਾਂ ਵਿਚ ਜੀਉ'ਦਾ ਨਹੀ` ਰਹਿ ਸਕਦਾ ਅਤੇ ਮੈ' 
ਸੁਣਦਾ ਹੀ ਰਹਿ ਗਿਆ ਸਾਂ। ਸ਼ਾਮ ਨੂੰ ਘਰ ਆ ਕੇ ਸੈਂ ਸਹਾਰਾ ਦੇ ਬਾਰੇ ਵਿਚ 
ਵਿਸਥਾਰ ਨਾਲ਼ ਪੜ੍ਹਿਆ ਸੀ । ਪੜ੍ਹ ਕੇ ਰੁਮਾਂਚਕ ਹੋ ਗਿਆ ਸੀ । ਇਹ ਸੋਚ ਕੇ ਮੈਨੂੰ 
ਇਕ ਅਜੀਬ ਜਿਹੀ ਖੁਸ਼ੀ ਹੋਈ ਸੀ ਕਿ ਮੋਰਾ ਜਨਮ ਸਹਾਰਾ ਵਿਚ ਨਹੀ' ਹਿੰਦੁਸਤਾਨ 
ਵਿਚ ਹੋਇਆ ਹੈਂ | 

--ਗੌਗਾ-ਜਮੁਨਾ ਦਾ ਦੁਆਬਾ ਬਹੁਤ ਹੀ ਜ਼ਿਆਦਾ ਉਪਜਾਊ ਹੈਂ । ਮੈ" ਪੜ੍ਹ ਕੇ 
ਖੁਸ਼ ਹੋਇਆ ਸਾਂ । ਜਨਮ ਤੋਂ` ਲੈ ਕੇ ਅੱਜ ਤੱਕ ਦੇ ਸਾਰੇ ਦਿਨ ਮੇਰੇ ਇਥੇ ਹੀ 
ਬੀਤੇ ਸਨ । ਰ 

--ਬੋਗਾਲ ਬਹੁਤ ਹਰਿਆ ਭਰਿਆ ਪ੍ਰਦੇਸ਼ ਹੈ । ਕਲਕੱਤਾ ਹਿੰਚੁਸਤਾਨ ਦਾ ਸਭ 
ਤੋਂ ਵੱਡਾ ਸ਼ਹਿਰ ਹੈ । ਮੇਰੇ ਪਿਤਾ ਅਤੇ ਪਰਿਵਾਰ ਦੇ ਬਹੁਤ ਸਾਰੇ ਲੌਕ ਕਲਕੱਤਾ ਵਿਚ 
ਹੀ ਰਹਿ ਰਹੇ ਸਨ । ਅਤੇ ਮੈ" ਇਹ ਸੋਚ ਕੇ ਖੁਸ਼ ਹੋਇਆ ਕਰਦਾ ਸਾਂ ਕਿ ਹਰੇ-ਭਰੇ 
ਬੰਗਾਲ ਦੇ ਵਿਚ ਵਸੇ ਹੋਏ ਕਲਕੱਤੇ ਵਿਚ ਮੈ` ਜਦੋ ਚਾਹਵਾਂ ਰਹਿ ਸਕਦਾ ਹਾਂ । 


ਸਹਾਰਾ 177 


ਸਹਾਰਾ ਨਹੀ, ਗੈਗਾ-ਜਮੁਨਾ ਦਾ ਦੁਆਬਾ ਅਤੇ ਬੋਗਾਲ । ਇਹ ਵਿਚਾਰ ਹ 
ਮੈਨੂੰ ਕਿਸੇ ਸੁਖਦਾਇਕ ਸੁਪਨੇ ਦੀ ਸੀਮਾ ਤੱਕ ਪਹੁੰਚਾ ਦਿੰਦਾ ਸੀ । 

ਫਿਰ ਭੂਗੋਲ ਦੀਆਂ ਉਹ ਕਿਤਾਬਾਂ ਪਤਾ ਨਹੀ ਕਿੱਥੇ ਚਲੀਆਂ ਗਈਆਂ ਅਤੇ 
ਮੈਂ ਇਕਦਮ ਵੱਡਾ ਹੋ ਗਿਆ । ਅੱਜ ਸੋਚਦਾ ਹਾਂ ਤਾਂ ਭੂਗੋਲ ਦੀ ਛੋਟੀ ਜਿਹੀ 
ਕਿਤਾਬ ਦੇ ਦੋ ਪੰਜ ਪੜ੍ਹ ਕੇ ਢੇਰ ਸਾਰੀਆਂ ਖੁਸ਼ੀਆਂ ਨਾਲ ਭਰ ਜਾਣ ਵਾਲੇ ਸਮੇ` ਨਾਲ 
ਈਰਖਾ ਹੁੰਦੀ ਹੈ । 

ਦੁਪਹਿਰ ਨੂੰ ਥੋੜ੍ਹੀ ਦੇਰ ਦੇ ਲਈ ਨੀ'ਦਰ ਆ ਗਈ ਸੀ । ਉੱਠਿਆ ਤਾਂ ਸਾਰਾ 
ਸਰੀਰ ਪਸੀਨੇ ਨਾਲ ਗਿੱਲਾ ਸੀ । ਕੁਝ ਪਿਆਸ ਜਿਹੀ ਲੱਗੀ ਸੀ । ਇੱਛਾ ਹੋਈ ਪ੍ਰਾਣ 
ਨੂੰ ਆਵਾਜ਼ ਦੇਵਾਂ । ਸ਼ਾਇਦ ਨਾਲ ਦੋ ਕਮਰੇ ਵਿਚ ਬੈਠਾ ਪੜ੍ਹ ਰਿਹਾ ਹੋਵੇਗਾ । ਫਿਰ 
ਯਾਦ ਆਇਆ ਉਹ ਤਾਂ ਇਸ ਸਮੇ ਐਸਪਲੋਨੇਡ ਵਿਚ ਹੋਵੇਗਾ । ਹੱਥ ਵਿਚ ਬੇਗ 
ਲਈ ਚੌਰਗੀ ਦੀ ਕਿਸੇ ਛੋਟੀ ਦਕਾਨ ਢੇ ਸਾਹਮਣੇ ਖਲੰਤਾ ਹੋਵੇਗਾ । 

ਗਰਮੀਆਂ ਵਿਚ ਇਹ ਟੀਨ ਵੀ ਕਿੰਨੀ ਜ਼ਿਆਦਾ ਤਪਦੀ ਹੈ । ਛੱਤ ਵਿਚ ਬਣੇ 
ਇਨ੍ਹਾਂ ਦੋ ਕਮਰਿਆਂ ਵਿਚ ਜਾੜਾ, ਗਰਮੀ, ਬਰਸਾਤ ਕਿਸੇ ਵਿਚ ਵੀ ਸਹੂਲਤ ਨਹੀ” 
ਹੁਦੀ । ਗਰਮੀਆ ਵਿਚ ਟੀਨ ਤਪਦੀ ਹੈ । ਸਰਦੀਆਂ ਵਿਚ ਠੰਡ ਬਹੁਤੀ ਹੁੰਦੀ ਹੈ ਅਤੇ 
ਬਰਸਾਤ ਵਿਚ ਜਗ੍ਹਾ ਸੁਕੜ ਕੇ ਬਹੁਤ ਛੋਟੀ ਹ ਜਾਂਦੀ ਹੈ। 

ਸਵੇਰੇ ਸਾਰੇ ਲਕੀ` ਕਿੰਨੇ ਜ਼ਿਆਦਾ ਚਿੰਤਤ ਹੋ ਗਏ ਜਨ । ਥਰਮਾਮੀਟਰ ਦਾ 
ਪਾਰਾ 104 ਵਿਚ ਜਾਕੇ ਟਿਕ ਗਿਆ ਸੀ। ਮੈਂ ਉਨ੍ਹਾਂ ਨੂੰ ਕਿਹਾ ਵੀ ਕਿ ਇਹ 
ਥਰਮਾਮੀਟਰ ਮੈ" ਚੌਰੋਗੀ ਵਿਚ ਕਿਸੇ ਫੇਰੀ ਵਾਲੋਂ ਤੇ ਬਾਰ੍ਹਾਂ ਆਨਿਆਂ ਵਿਚ ਖਰੀਦਿਆ 
ਸੀ ਅਤੇ ਇਸ ਦਾ ਵਿਸ਼ਵਾਸ ਨਹੀ, ਪਰ ਉਨ੍ਹਾਂ ਨੂੰ ਥਰਮਾਮੀਟਰ ਤੇ ਵਿਸ਼ਵਾਸ ਸੀ, 
ਮੋਰੀ ਗੱਲ ਤੇ ਨਹੀ । ਸ਼ਾਇਦ ਉਹ ਸੋਚ ਰਹੇ ਸਨ ਕਿ ਮੈਂ ਸਭ ਕੇਵਲ ਉਨ੍ਹਾਂ ਲੋਕਾਂ 
ਨੂੰ ਬਹਿਲਾਣ ਲਈ ਹੀ ਆਖ ਰਿਹਾ ਹਾਂ । ਰ 

ਸੁਭਾਸ਼ ਵੱਲ ਵੇਖ ਕੇ ਲੱਗਦਾ ਸੀ, ਜਿਵੇ ਉਹ ਹੁਣ ਰੋ ਪਵੇਗਾ । ਪ੍ਰਕਾਸ਼ ਜੀ 
ਇਕਦਮ ਰੁੱਝ ਗਏ ਸਨ । 

ਸਾਰੇ ਲੌਕੀ' ਚੁੱਪ ਸਨ । ਮੈਂ` ਹੀ ਕੁਝ ਕਹਿਣਾ ਸੀ । “ਆਪ ਜ ਓ ਪ੍ਰਕਾਸ਼ ਜੀ 
ਮੈ" ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਲਿਆ ਕੇ ਕਿਹਾ, 'ਨੁਕਸਾਨ ਤਾਂ ਹੋ ਹੀ ਰਿਹਾ 
ਹੈ, ਤੁਹਾਡਾ ਕਿਉ ਹੋਵੇ । ਸਧਾਰਨ ਬੁਖਾਰ ਹੈ । ਜੇ ਲੋੜ ਹੋਈ ਤਾਂ ਮੈਂ ਪ੍ਰਾਣ ਜਾਂ 
ਸੁਭਾਸ਼ ਨੂੰ ਰੌਕ ਲਵਾਂਗਾ ।' 

ਪ੍ਰਕਾਸ਼ ਜੀ ਮੇਰੇ ਵੱਲ ਇਸ ਤਰ੍ਹਾਂ ਵੇਖਦੇ ਹਨ, ਜਿਵੇ ਸੱਚ ਹੀ ਜਾਣ ਦੀ 
ਆਗਿਆ ਚਾਹ ਰਹੇ ਹੋਣ । ਸੁਭਾਸ਼, ਪ੍ਰਕਾਸ਼ ਜੀ ਦਾ ਛੌਟਾ ਭਰਾ ਹੈ ਅਤੇ ਪ੍ਰਾਣ ਮੇਰਾ । 
ਪ੍ਰਕਾਸ਼ ਜੀ ਲੱਗਭਗ ਮੋਰੀ ਹੀ ਉਮਰ ਦੇ ਹਨ । ਫਿਰ ਵੀ ਅਨਜਾਣੇ ਹੀ ਸਾਰੇ ਲੋਕਾਂ 
ਨੇ ਨਾਲ਼ ਮਿਲ ਕੇ ਮੈਨੂੰ ਸਰਪ੍ਰਸਤ ਦਾ ਦਰਜਾ ਦੇ ਦਿੱਤਾ ਹੈ । 

ਲੱਗਭਗ ਤਿੰਨ ਵਜੇ ਹਨ । ਪਿਆਸ ਹੌਲੀ-ਹੌਲੀ ਵੱਧ ਰਹੀ ਹੈ । ਉੱਠਣ ਵਿਚ 
ਕੁਝ ਕਮਜ਼ੋਰੀ ਮਹਿਸੂਸ ਕਰ ਰਿਹਾ ਹਾਂ । 

ਪ੍ਰਾਣ, ਨਿਊ ਮਾਰਕੀਟ ਚੌਰੌਗੀ ਅਤੇ ਲਿੰਡਸੇ ਸਟਰੀਟ ਦੀਆਂ ਛੋਟੀਆਂ-ਛੋਟੀਆਂ 


178 ਸਮਕਾਲੀਨ ਹਿੰਦੀ ਕਹਾਣੀਆਂ 


ਦੁਕਾਨਾਂ ਵਿਚ ਘੁਮ ਰਿਹਾ ਹੋਵੇਗਾ । ਸੁਭਾਸ਼ ਆਖਰੀ ਪੀਅਰਡ ਦੇ ਖਤਮ ਹੋਣ ਦੇ 
ਇੰਤਜ਼ਾਰ ਵਿਚ ਕਲਾਸ ਵਿਚ ਬੈਠਾ ਹੋਵੇਗਾ । 

ਹੁਣ ਨਹੀ` ਉੱਠਾਂਗਾ । ਸੁਭਾਸ਼ ਆ ਜਾਏਗਾ ਤਾਂ ਪਾਣੀ ਉਸ ਤੋਂ ਮੰਗ ਲਵਾਂਗਾ । 

ਸੁਭਾਸ਼ ਜਾ ਨਹੀ" ਰਿਹਾ ਸੀ । ਮੈ ਇਕ ਤਰ੍ਹਾਂ ਨਾਲ ਉਸ ਨੂੰ ਡਾਂਟ ਕੇ ਹੀ ਜਾਣ 
ਦੇ ਲਈ ਮਜਬੂਰ ਕੀਤਾ । 

ਪਿਛਲੇ ਤਿੰਨ ਦਿਨਾਂ ਤੋ ਪ੍ਰਕਾਸ਼ ਜੀ ਦੇ ਚਿਹਰੇ ਵੱਲ ਵੇਖਿਆ ਨਹੀ ਜਾਂਦਾ । 
ਉਨ੍ਹਾਂ ਜਿਹੇ ਸਿਹਤਮੰਦ ਵਿਅਕਤੀ ਦੇ ਚਿਹਰੇ ਵਿਚ ਚਿੰਤਾ ਵੇਖ ਕੇ ਸੱਚ ਹੀ ਬੜੀ 
ਹੈਰਾਨੀ ਹੁੰਦੀ ਹੈ । 

ਸਾਰੀਆਂ ਪ੍ਰੀਖਿਆਵਾਂ ਲੱਗਭਗ ਖਤਮ ਹੋ ਚੁੱਕੀਆਂ ਹਨ _ਅਤੇ ਕੋਚਿੰਗ 
ਇੰਸਟੀਚਿਊਟ ਹੁਣ ਬਦ ਹੀ ਹੋਣ ਵਾਲਾ ਹੈ । ਪਿਛਲੇ ਸਾਲ ਵੀ ਹੋਇਆ ਸੀ, ਪਰ 
ਉਸ ਸਮੇ ਉਨ੍ਹਾਂ ਦੇ ਕੁਝ ਮਿੱਤਰ ਪਿੰਡ ਚਲੇ ਗਏ ਸਨ ਅਤੇ ਬਦਲੇ ਵਿਚ ਬਹੁਤ 
ਸਾਰੀਆਂ ਚੰਗੀਆਂ ਟਿਉਸ਼ਨਾਂ ਉਨ੍ਹਾਂ ਨੂੰ ਮਿਲ ਗਈਆਂ ਸਨ । ਇਸ ਸਾਲ ਅਜਿਹਾ ਕੁਝ 
ਵੀ ਨਹੀਂ ਹੋਇਆ । 

ਪ੍ਰਕਾਸ਼ ਜੀ ਉਨ੍ਹਾਂ ਤਕਲੀਫਾਂ ਵੱਲ ਇਸ਼ਾਰਾ ਕਰਦੇ ਹਨ, ਜੋ ਕੋਈ ਚੰਗਾ ਜਿਹਾ 
ਕੌਮ ਨਾ ਮਿਲਣ ਤੇ ਉਨ੍ਹਾਂ ਨੂੰ ਹੋਣਗੀਆਂ । ਮੈ" ਚੁੱਪਚਾਪ ਸੁਣਦਾ ਰਹਿੰਦਾ ਹਾਂ । 

ਤੁਸਾਂ ਕਦੀ ਇੰਪਲਾਇਮੈਟ ਔਕਸਚੇਜ ਵਿਚ ਨਾਂ ਲਿਖਵਾਇਆ ਹੈ ? ਮੇਰਾ 
ਖਿਆਲ ਹੈ, ਇਸ ਤਰ੍ਹਾਂ ਦੇ ਪਾਰਟ ਟਾਈਮ ਕੌਮਾਂ ਨਾਲ ਬੱਝੀ ਨੌਕਰੀ ਤੁਹਾਨੂੰ ਬਹੁਤੀ 
ਸੁਟ ਕਰੋਗੀ'', ਮੰ" ਆਖਦਾ ਹਾਂ । 

“ਡੇਢ ਸਾਲ ਪਹਿਲਾਂ ਮੰ" ਨਾਂ ਲਿਖਵਾਇਆ ਸੀ । ਅੱਜ ਤੱਕ ਇਕ ਵੀ ਕਾਲ 
ਨਹੀਂ ਆਈ ।` 

''ਅਖ਼ਬਾਰਾਂ ਦਾ ਵਾਂਟੇਡ ਕਾਲਮ ਵੀ ਵੇਖਿਆ ਜਾ ਸਕਦਾ ਹੈ ।'' 

“ਬੀ. ਏ. ਦੀ ਪ੍ਰੀਖਿਆ ਤੋ` ਬਾਅਦ ਲਗਾਤਾਰ ਕਈ ਮਹੀਨਿਆਂ ਤੱਕ ਮੈ” ਇਹੀ 
ਕੀਤਾ ਹੈ । ਕਦੀ ਕੁਝ ਨਹੀ” ਹੋਇਆ, ਥੋੜ੍ਹਾ ਜਿਹਾ ਵੀ ਪੈਸਾ ਹੁੰਦਾ ਤਾਂ ਬਿਜਨੇਸ 
ਕਰ ਲੌਦਾ । 

ਮੈ” ਉਨ੍ਹਾਂ ਦੇ ਚਿਹਰੇ ਵੱਲ ਵੇਖਦਾ ਹਾਂ । ਥੋੜ੍ਹੇ ਜਿਹੇ ਪੰਸਿਆਂ ਨਾਲ ਬਿਜਨੇਸ 
ਕੀਤਾ ਜਾ ਸਕਦਾ ਹੈ । ਥੋੜ੍ਹੀ ਜਿਹੀ ਜ਼ਮੀਨ ਤੇ ਖੇਤੀ ਕੀਤੀ ਜਾ ਸਕਦੀ ਹੈ । ਜਿਨ੍ਹਾਂ 
ਕੌਲ ਦੋਹਾਂ ਵਿਚੋ` ਕੁਝ ਨਹੀ ਹੋਦਾ, ਉਹ ਨੌਕਰੀ ਕਰਨ ਦੇ ਲਈ ਮਜਬੂਰ ਹਨ । ਅਤੇ 
ਨੌਕਰੀ ਦਾ ਮਿਲਣਾ, ਨਾ ਮਿਲਣਾ ਕਿਸੇ ਅਦਿ੍‌ਸ਼ ਸ਼ਕਤੀ ਦੇ ਹੱਥ ਰਹਿੰਦਾ ਹੈ । 
ਰੋਗਿਸਤਾਨ ਵਿਚ ਪਾਣੀ ਲੱਭਣ ਦਾ ਜੋ ਦਰਦਨਾਕ ਵਰਨਣ ਕਦੀ ਮਾਸਟਰ ਜੀ ਨੇ 
ਕੀਤਾ ਸੀ, ਉਹ ਯਾਦ ਆ ਰਿਹਾ ਹੈ । 

''ਵਿਸ਼ਵਾਸ ਮੈ" ਸਭ ਦਾ ਕਰਦਾ ਹਾਂ । ਜੇ ਨਾ ਕਰਦਾ ਹੋਂਦਾ ਤਾਂ-ਕਿਵੇ` ਮੋਹਨ 
ਲਾਲ ਨੂੰ ਡੇਢ ਸੌ ਦੇ ਸਟਰੌਪਸ ਕਰੇਡਿਟ ਵਿਚ ਦੇ ਦਿੰਦਾ ।'' ਮੈ" ਆਖਦਾ ਹਾਂ । 

ਆਦਿਤਯ ਹੱਲ ਜਿਹੇ ਮੁਸਕਰਾਂਦਾ ਹੈ । ਸਵਾਲ ਵਿਸ਼ਵਾਸ ਜਾਂ ਅਵਿਸ਼ਵਾਸ ਦਾ 
ਨਹੀਂ',, ਤੇਰੇ ਪੈਸੇ ਮਿਲਣ ਦਾ ਹੈ । ਅੰਤੇ ਉਹ ਪੈਸੇ ਹੁਣ ਸ਼ਾਇਦ ਹੀ ਮਿਲਣ । ਤੈਨੂੰ 


ਸਹਾਰਾ 179 


ਕਿਸੇ ਦਿਨ ਮੈ" ਕਿਹਾ ਸੀ ਕਿ ਕਿਸੇ ਨੂੰ ਉਧਾਰ ਦੇਣ ਤੋ ਪਹਿਲਾਂ ਮੇਰੇ ਕੌਲੋ` ਜ਼ਰੂਰ 
ਪੁਛ ਲਿਆ ਕਰ ।'' 

“ਆਖਰ ਮੈ ਕਰਾਂ ਕੀ ? ਇਸ ਤਰ੍ਹਾਂ ਹੌਲੀ-ਹੌਲੀ ਕਰਕੇ ਅੱਠ-ਨਂ ਸੌ ਰੁਪਏ 
ਹੋ ਗਏ ।` 

ਆਦਿਤਯ ਫਿਰ ਮੁਸਕਰਾਂਦਾ ਹੈ । "ਕਰਨਾ ਕੀ ਹੈ ! ਬਿਜਨੇਸ ਬੈਦ ਕਰ ਦਿਓ । 
ਤੇਰਾ ਨੌ ਸੌ ਰੁਪਏ ਬਾਜ਼ਾਰ ਵਿਚ ਉਧਾਰ ਹੈ ਅਤੇ ਤੇਰੇ ਉਪਰ ਡੇਢ ਹਜ਼ਾਰ ਦਾ ਉਧਾਰ 
ਹੈ । ਤਾਂ ਵੀ ਤੁ ਛੇ ਸੌ ਰੁਪਏ ਫਾਇਦੇ ਵਿਚ ਰਹੇਗਾ ।'' 

ਮੇਰਾ ਸਿਰ ਚਕਰਾਣ ਲੱਗਦਾ ਹੈ । ਵਰ੍ਹਿਆਂ ਬਾਅਦ ਵੀ ਅਜਿਹੀਆਂ ਗੱਲਾਂ ਸੁਣਨ 
ਦੀ ਆਦਤ ਨਹੀ” ਹੋ ਸਕੀ । ਅਦਿਤਯ ਦੀ ਮੁਸਕਰਾਹਟ ਵਧਦੀ ਜਾਂਦੀ ਹੈ । 

"ਤੋ ਜਾਣਦਾ ਹੈ, ਸੈ ਕਦੀ ਅਜਿਹਾ ਨਹੀ ਕਰ ਸਕਦਾ । ਤੂੰ ਮੈਨੂੰ ਦਸ ਸਾਲਾਂ 
ਤੋ` ਜਾਣਦਾ ਹੈ` ਅਤੇ ਫਿਰ ਵੀ ਅਜਿਹੀਆਂ ਗੱਲਾਂ ਆਖਦਾ ਹੈ” ।'' 

''ਦਸ ਕੀ, ਸੌ ਸਾਲ ਤੋ ਜਾਣਦਾ ਹੁੰਦਾ, ਤਾਂ ਵੀ ਇਹ ਆਖਦਾ । ਕੌਣ ਨਹੀ 
ਪਵਿੱਤਰ ਅਤੇ ਚੰਗਾ ਜੀਵਨ ਬਿਤਾਣਾ ਚਾਰਦਾ । ਪਰ ਉਸ ਦੇ ਲਈ ਕੋਈ ਆਧਾਰ 
ਵੀ ਤਾਂ ਹੋਵੇ ।' 

ਮੈ ਕੁਝ ਨਹੀ ਆਖਦਾ । ਮੈਨੂੰ ਪ੍ਰਕਾਸ਼ ਜੀ ਦਾ ਖਿਆਲ ਆ ਜਾਂਦਾ ਹੈ । 

''ਵਰ੍ਹਿਆਂ ਪਹਿਲਾਂ ਮੈ" ਕਿਹਾ ਸੀ ਦੁਕਾਨ ਨਾ ਵੇਖੋ । ਦੂਜਿਆਂ ਵਾਂਗ ਇਸ ਨੂੰ 
ਸਮਗਲ ਗੁਡਸ ਨਾਲ ਭਰ ਦਿਓ । ਆਪਣੇ ਆਪ ਚਲਣ ਲੱਗੇਗੀ । ਤੂੰ ਮੋਰੀ ਗੱਲ 
ਨਹੀ ਸੁਣੀ । ਅਤੇ ਫਿਰ ਇਸੇ ਚੌਰੈਗੀ ਵਿਚ ਮੈ ਤੋਨੂੰ ਬੈਗ ਵਿਚ ਸਮਗਲ ਗੁਡਜ ਲੱਦ 
ਕੇ ਘੁੰਮਦਿਆਂ ਵੇਖਿਆ ਹੈ । ਦੁਕਾਨਾਂ ਵਿਚ ਸਪਲਾਈ ਕਰਦਿਆਂ ਵੇਖਿਆ ਹੈ । 

ਮੈ! ਕੁਝ ਨਹੀ” ਕਹਿੰਦਾ । 

“ਵਿਵਸਥਾ ਨੇ ਸਾਨੂੰ ਜਕੜ ਦਿੱਤਾ ਹੈ । ਅਸੀ ਉਹੀ ਸਤ ਕੁਝ ਕਰਨ ਦੇ ਲਈ 
ਮਜਬੂਰ ਹਾਂ, ਜਿਨ੍ਹਾਂ ਦੇ ਲਈ ਸਾਡਾ ਦਿਲ ਮੰਨਜੂਜੀ ਨਹੀ” ਦਿੰਦਾ ।'' 

ਮੈ ਖਲ ਜਾਂਦਾ ਹਾਂ । ਮੈ ਜਾਣਦਾ ਹਾਂ, ਉਸ ਦੀਆਂ ਸਾਰੀਆਂ ਗੱਲਾਂ ਗ਼ਲਤ 
ਹਦੀਆਂ ਹੋਈਆਂ ਵੀ ਅੱਜ ਠੀਕ ਦਿਖ ਰਹੀਆਂ ਹਨ । 

ਜਦ ਵੀ ਕਦੀ ਪ੍ਰਾਣ ਗੁੱਸੇ ਵਿਚ ਹੁੰਦਾ ਹੈ, ਮੇਰੇ ਚਾਰੇ ਪਾਸੇ ਡਰ ਜਿਹਾ ਛਾ 
ਜਾਂਦਾ ਹੈ। ਇਕ ਅਜੀਬ ਕਿਸਮ ਦਾ ਡਰ । ਉਸ ਦੀ ਹਰ ਇਕ ਤਕਲੀਫ਼ ਦੇ ਲਈ 
ਮੈ ਆਪਣੇ ਆਪ ਨੂੰ ਅਪਰਾਧੀ ਮਹਿਸੂਸ ਕਰਦਾ ਹਾਂ । 

'ਮੈ` ਇਹ ਕੈਮ ਨਹੀ" ਕਰਾਂਗਾ । ਸਾਰਾ ਦਿਨ ਬੈਗ ਹੱਥ ਵਿਚ ਲਈ ਘੁੰਮਦਿਆਂ 
ਰਹਿਣ ਤੇ ਵੀ ਕੁਝ ਨਹੀਂ ਹੁੰਦਾ । ਤੂ ਮੇਰੇ ਲਈ ਕਿਸੇ ਨੂੰ ਆਖ ਕੇ ਕਿਸੇ ਨੌਕਰੀ ਦਾ 
ਪ੍ਰਬੋਧ ਕਿਉ ਨਹੀ” ਕਰਦਾ ? ' 

ਤਿੰਨ ਸਾਲ ਪਹਿਲਾਂ ਉਸ ਨੇ ਸੋਕੇਡ ਡੀਵੀਜ਼ਨ ਵਿਚ ਇੰਟਰ ਕੀਤਾ ਹੈ । ਅੱਗੇ 
ਨਹੀ' ਪੜ੍ਹ ਸਕਿਆ, ਇਸ ਦਾ ਦੁੱਖ ਅੱਜ ਤੱਕ ਹੈ । ਬੀ. ਏ. ਹੋਂ ਜਾਂਦਾ ਤਾਂ ਸ਼ਾਇਦ 
ਨੌਕਰੀ ਮਿਲਣ ਵਿਚ ਆਸਾਨੀ ਹੁੰਦੀ । 

ਤੂੰ ਥੋੜ੍ਹੇ ਦਿਨਾਂ ਲਈ ਪਿੰਡ ਚਲਾ ਜਾ । ਉਥੇ ਦਿਲ ਵੀ ਪਰਚ ਜਾਏਗਾ ਅਤੇ 


180 ਸਮਕਾਲੀਨ ਹਿੰਦੀ ਕਹਾਣੀਆਂ 


ਸਿਹਤ ਵੀ ਠੀਕ ਹੋ ਜਾਝੇਗੀ । ਇਸ ਢੌਰਾਨ ਮੈ" ਵੀ ਵੇਖਦਾ ਹਾਂ, ਦੂਜਾ ਕੀ ਕੀਤਾ ਜਾ 
ਸਕਦਾ ਹੈ ।` 

ਉਹ ਕੁਝ ਨਹੀ" ਕਹਿੰਦਾ । ਉਸ ਦੇ ਪੀਲੇ ਜਿਹੇ ਚਿਹਰੇ ਦਾ ਭਾਵ ਕਦੀ ਨਹੀ 
ਬਦਲਦਾ । ਕੇਵਲ ਉਸ ਵਿਚ ਇਕ ਹਲਕੀ ਜਿਹੀ ਕਬਣੀ ਤਾਂ ਹੀ ਹੁੰਦੀ ਹੈ, ਜਦੋ” 
ਉਹ ਗੁੱਸੇ ਵਿਚ ਹੁੰਦਾ ਹੈ । 

ਸੈੱਕੜੇ ਰਾਤਾਂ ਮੈ ਪ੍ਰਾਣ ਦੇ ਬਾਰੇ ਵਿਚ ਸੋਚਦਿਆਂ ਹੋਇਆਂ ਬਿਤਾਈਆਂ ਹਨ । 
ਉਹ ਸਾਂਡਾ ਸਭ ਤੱ" ਛੋਟਾ ਭਰਾ ਹੈ । ਮੇਰਾ ਜੀਵਨ ਉੱਜ ਹੀ ਬੀਤਦਾ ਚਲਾ ਜਾ ਰਿਹਾ 
ਹੈ । ਕੀ ਉਸ ਢੇ ਨਾਲ ਵੀ ਇਹੀ ਸਭ ਹੋਵੇਗਾ ? ਮੈ" ਸੋਚ ਕੇ ਚੌਕ ਜਾਂਦਾ ਹਾਂ । 

ਪ੍ਰਾਣ ਪਿੰਡ ਨਹੀ` ਜਾਂਦਾ । ਜਦ ਵੀ ਕਦੀ ਮੈਂ ਉਸ ਨੂੰ ਪਿੰਡ ਜਾਣ ਦੀ ਗੱਲ 
ਆਖਦਾ ਹਾਂ, ਉਹ ਬੇਚੈਨ ਜਿਹਾ ਹੋ ਜਾਂਦਾ ਹੈ । 

ਅਜਿਹਾ ਹੀ ਕਿਸੇ ਦਿਨ ਉਸ ਨੇ ਮੈਨੂੰ ਕਿਹਾ ਵੀ ਸੀ, ''ਤੁਸੀ` ਕੀ ਸੋਚਦੇ ਹੋ, 
ਪਿੰਡ ਜਾ ਕੇ ਕਿਸੇ ਨੂੰ ਚੰਗਾ ਵੀ ਲੱਗ ਸਕਦਾ ਹੈ ? ਉਥੇ ਕਤਲ, ਮਾਰ ਕੁੱਟ, ਭੁੱਖ ਮਰੀ, 
ਫ਼ੌਜਦਾਰੀ ਦੇ ਬਿਨਾਂ ਹੌਰ ਵੀ ਕੁਝ ਹੈ, ਮੈਂ ਨਹੀ ਜਾਣਦਾ । ਜਿਨ੍ਹਾਂ ਪਿੰਡਾਂ ਦੇ ਬਾਰੇ 
ਵਿਚ ਅਸੀ" ਕਿਤਾਬਾਂ ਵਿਚ ਪੜ੍ਹਦੇ ਆਏ ਹਾਂ, ਉਹ ਹਿੰਦੁਸਤਾਨ ਵਿਚ ਕਿੱਧਰੇ 
ਨਹੀ ਹਨ।` 

ਮੈਂ ਕੁਝ ਨਹੀ ਕਹਿੰਦਾ । ਸੋਚਦਾ ਹਾਂ, ਕੱਲ੍ਹ ਅਦਿਤਯ ਨੂੰ ਆਖਾਂਗਾ । ਉਸ ਦੇ 
ਮਾਮਾ ਕਿਸੇ ਆਇਲ ਮਿਲ ਦੇ ਪ੍ਰੰਪ੍ਰਾਈਟਰ ਹਨ । ਸ਼ਾਇਦ ਕੁਝ ਹੋ ਜਾਏ । 

ਧਰ ਕੁਝ ਦਿਨਾਂ ਤੋ" ਪ੍ਰਕਾਸ਼ ਜੀ ਕਾਫੀ ਖੁਸ਼ ਨਜ਼ਰ ਆਉਦੇ ਹਨ । ਕਿਸੇ 
ਪ੍ਰਾਈਵੇਟ ਹਾਈ ਸਕੂਲ ਵਿਚ ਕੌਮ ਮਿਲਣ ਦੀ ਉਨ੍ਹਾਂ ਨੂੰ ਪੂਰੀ ਉਮੀਦ ਹੈ । ਸੋਕ੍ਰੇਟਰੀ 
ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਪੂਰਾ-ਪੂਰਾ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ 
ਨੂੰ ਰੱਖ ਲੈਣਗੇ । 

ਉਹ ਅੱਜ ਕੱਲ੍ਹ ਰੋਜ਼ ਰਾਤ ਦੇਰ ਤੱਕ ਕਾਫੀ ਗੱਲਾਂ ਕਰਦੇ ਹਨ । ਸੁਭਾਸ਼ ਨੂੰ 
ਇੰਗਲਿਸ਼ ਵਿਚ ਆਨਰਸ ਦੁਆਉਣ ਨੂੰ ਕਹਿੰਦੇ ਹਨ । ਕਹਿੰਦੇ ਹਨ, ਜੇ ਚੰਗੀ ਤਰ੍ਹਾਂ 
ਐਮ. ਏਂ. ਕਰ ਲਏ ਤਾਂ ਕਿੱਧਰੇ ਲੈਕਚਰਾਰ ਹੋ ਹੀ ਜਾਏਗਾ । 

ਅਕਸਰ ਅਸੀ” ਲੋਕੀ ਜਦੋ ਕਦੀ ਹਲਕੇ ਮੂਡ ਵਿਚ ਹੁੰਦੇ ਹਾਂ ਤਾਂ ਇਕ ਦੂਜੇ 
ਦੀ ਸ਼ਾਦੀ ਦੀ ਚਰਚਾ ਕਰਦੇ ਹਾਂ । ਪਿੰਡ ਤੋ` ਪ੍ਰਕਾਸ਼ ਜੀ ਦੇ ਪਿਤਾ ਦੀ ਚਿੱਠੀ ਅਕਸਰ 
ਆਉਦੀ ਰਹਿੰਦੀ ਹੈ ਕਿ ਉਨ੍ਹਾਂ ਨੇ ਉਨ੍ਹਾਂ ਦੇ ਲਈ ਇਕ ਚੋਗੀ ਜਿਹੀ ਲੜਕੀ ਦੇਖ ਰੱਖੀ 
ਹੈ । ਉਹ ਅਜਿਹੀਆਂ ਚਿੱਠੀਆਂ ਦਾ ਉੱਤਰ ਨਹੀ` ਦਿੰਦੇ ਉੱਜ ਵੀ ਉਹ ਘਰ ਬਹੁਤ 
ਹੀ ਘੱਟ ਚਿੱਠੀ ਲਿਖਦੇ ਹਨ । 

ਉਨ੍ਹਾਂ ਦਾ ਔਪਾਇੰਟਮੈੱਟ ਅੱਠ ਦਸ ਦਿਨ ਵਿਚ ਹੋਣ ਹੀ ਵਾਲਾ ਹੈ । ਸਾਰੀਆਂ 
ਗੱਲਾਂ ਹੋ ਚੁੱਕੀਆਂ ਹਨ । ਉਹ ਅਕਸਰ ਇਸ ਵਿਸ਼ੇ ਤੇ ਗੱਲਾਂ ਕਰਦੇ ਹਨ ਕਿ ਕੋਮ ਸ਼ੁਰੂ 
ਕਰਨ ਦੇ ਬਾਅਦ ਕਿਸ ਟਿਊਸ਼ਨ ਨੂੰ ਰੱਖਣਗੇ ਅਤੇ ਕਿਸ ਨੂੰ ਛੱਡ ਦੇਣਗੇ । ਕਦੀ- 
ਕਦੀ ਉਹ ਇਹ ਵੀ ਆਖਦੇ ਹਨ ਕਿ ਮੈਨੂੰ ਚਾਹੀਦਾ ਹੈ ਕਿ ਪ੍ਰਾਣ ਦਾ ਐਡਮਿਸ਼ਨ 
ਥਰਡਈਅਰ ਵਿਚ ਜ਼ਰੂਰ ਕਰਵਾ ਦੇਵਾਂ । ਹੋਰ ਕਿੱਧਰੇ ਨਹੀ" ਤਾਂ ਗਰੈਜੂਏਟ ਹੋ ਜਾਣ 


ਸਹਾਰਾ 181 


ਦੇ ਬਾਅਦ ਕਿਸੇ ਹਾਈ ਸਕੂਲ ਵਿਚ ਤਾਂ ਕੋਮ ਮਿਲ ਹੀ ਜਾਏਗਾ । 

ਉਨ੍ਹਾਂ ਦੇ ਚਿਹਰੇ ਤੇ ਖੁਸ਼ੀ ਵੇਖ ਕੇ ਲੱਗਦਾ ਹੈ, ਜਿਵੇ" ਰੇਗਿਸਤਾਨ ਵਿਚ ਯਾਤਰਾ 
ਕਰਦਿਆਂ ਉਨ੍ਹਾਂ ਨੂੰ ਪਾਣੀ ਦਿਸ ਗਿਆ ਹੋਵੇ । 

ਨਹੀ, ਉਹ ਪਾਣੀ ਨਹੀ ਸੀ । ਉਹ ਰੇਤ ਹੀ ਸੀ, ਜੋ ਪਾਣੀ ਜਿਹੀ ਦਿਸ 
ਰਹੀ ਸੀ । 

ਉਸ ਰਾਂਤ ਉਨ੍ਹਾਂ ਦੇ ਚਿਹਰੇ ਵੱਲ ਵੇਖਿਆ ਨਹੀ' ਜਾ ਰਿਹਾ ਸੀ । ਥੋੜ੍ਹੀ ਦੇਰ 
ਪਹਿਲਾਂ ਹੀ ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਦੱਸਿਆ ਸੀ ਕਿ ਸਕੂਲ ਵਿਚ ਜਿਸ ਜਗ੍ਹਾ 
ਉਨ੍ਹਾਂ ਨੂੰ ਲਿਆ ਜਾਣਾ ਸੀ, ਉਹ ਭਰ ਗਈ ਹੈ । ਸੌਕ੍ਰੇਟਰੀ ਰਾਜਸਥਾਨ ਦੇ 
ਹਨ । ਉਨ੍ਹਾਂ ਨੂੰ ਉਥੋ' ਦਾ ਹੀ ਕੋਈ ਆਦਮੀ ਮਿਲ ਗਿਆ ਅਤੇ ਉਨ੍ਹਾਂ ਨੇ ਪ੍ਰਕਾਸ਼ ਜੀ 
ਨੂੰ ਦਿੱਤੇ ਗਏ ਵਚਨ ਦਾ ਖਿਆਲ ਨਾ ਕਰਕੇ ਉਸ ਨੂੰ ਰੱਖ ਲਿਆ | 

ਕੀ ਚਾਰ ਆਦਮੀਆਂ ਦਾ ਇਹ ਕਾਫਲਾ ਇਸੇ ਤਰ੍ਹਾਂ ਭਟਕਦਾ ਰਹੇਗਾ ? 

ਜੀਵਨ ਵਿਚ ਕੋਈ ਉਦੇਸ਼ ਹੋਵੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ, ਕਿਸੇ ਨੇ 
ਮੈਨੂੰ ਕਿਹਾ ਸੀ । ਅਤੇ ਮੈ' ਸੋਚਦਾ ਹਾਂ, ਉਦੇਸ਼ ਦੀ ਗੱਲ ਕੀ ਅਜਿਹੇ ਹਾਲਾਤ ਵਿਚ 
ਸੋਚੀ ਜਾ ਸਕਦੀ ਹੈ । 

ਪਿੰਡ ਤੋ' ਮੋਰੇ ਕੋਲ ਚਿੱਠੀਆਂ ਬਹੁਤ ਘੱਟ ਆਉੱਦੀਆਂ ਹਨ । ਕਦੀ ਬਹੁਤ ਹੀ 
ਜ਼ਰੂਰੀ ਕੇਂਈ ਗੱਲ ਹੋਈ, ਤਾਂ ਪਿਤਾ ਦੀ ਚਿੱਠੀ ਆਉਦੀ ਹੈ । ਪਰ ਪ੍ਰਾਣ ਕੋਲ ਆਮ 
ਚਿੱਠੀਆਂ ਆਉ'ਦੀਆਂ ਰਹਿੰਦੀਆਂ ਹਨ । ਪਿੰਡ ਵਿਚ ਉਸ ਦੇ ਇਕ ਮਿੱਤਰ ਹਨ, ਜੋ 
ਉਸ ਨੂੰ ਆਮ ਚਿੱਠੀਆਂ ਲਿਖਦੇ ਹਨ । ਸ਼ਾਦੀ ਵਿਆਹ ਤੋਂ” ਲੈ ਕੇ ਸੌਕੇ ਹੜ੍ਹ ਤੱਕ 
ਦੀਆਂ ਖ਼ਬਰਾਂ । ਪਿੰਡ ਤੋਂ ਆਈ ਕਿਸੇ ਚਿੱਠੀ ਨੂੰ ਪੜ੍ਹ ਕੇ ਖੁਸ਼ ਹੋਇਆ ਜਾ ਸਕਦਾ ਹੇ, 
ਅਜਿਹਾ ਅੱਜ ਤੱਕ ਮੈ` ਨਹੀ ਵੇਖਿਆ । 

ਸਮਾਂ ਬੀਤਦਾ ਚਲਾ ਜਾ ਰਿਹਾ ਹੈ । ਅਸਾਂ ਚਹੁ ਲੋਕਾਂ ਦੀ ਕਿਸਮਤ ਕੀ ਰੈ ? 
ਕਿਸੇ ਵੀ ਤਰ੍ਹਾਂ ਦੀ ਖੁਸ਼ੀ ਭਟਕ ਕੇ ਵੀ ਸਾਡੇ ਲੌਕਾਂ ਦੇ ਜੀਵਨ ਵਿਚ ਨਹੀਂ ਆਈ । 

"ਅੱਜ ਕੱਲ੍ਹ ਰੇਲਵੇ ਵਿਚ ਕਲਰਕੀ ਮਿਲਣੀ ਬਹੁਤ ਹੀ ਅਸਾਨ ਹੈ । ਉਸ ਰਾਤ 
ਪ੍ਰਕਾਸ਼ ਜੀ ਨੇ ਆਉ'ਦਿਆਂ ਹੀ ਕਿਹਾ, ''ਤੁਸੀ" ਪ੍ਰਾਣ ਦੇ ਲਈ ਕੌਸ਼ਿਸ਼ ਕਰੋ । ਹੁਣੇ 
ਤਿੰਨ-ਚਾਰ ਦਿਨ ਪਹਿਲਾਂ ਮੋਰੇ ਪਿੰਡ ਦੇ ਇਕ ਲੜਕੇ ਦਾ ਔਪਾਇੰਟਮੈਂਟ ਹੋਇਆ ਹੈ । 
ਹਾਵੜਾ ਵਿਚ ਇਕ ਆਦਮੀ ਹੈ, ਉਸ ਨੂੰ ਪੰਜ ਸੌ ਰੁਪਏ ਦੇਣੇ ਪੈਦੇ ਹਨ । ਬਾਕੀ 
ਸਾਰੇ ਕੋਮ, ਕਾਪੀਆਂ ਵਿਚ ਨੰਬਰ ਵਧਾਉਣ ਤ” ਲੌ ਕੇ ਇੰਟਰਵਿਊ ਤੱਕ ਠੀਕ ਕਰਨ 
ਦਾ, ਉਹ ਕਰ ਲੈਦਾ ਹੈ । ਕੁੱਲ ਮਿਲਾ ਕੇ ਸ਼ੁਰੂ ਵਿਚ ਇਕ ਸੌ ਤੀਹ ਮਿਲਣਗੇ । ਚਾਰ 
ਮਹੀਨੇ ਦੀ ਤਨਖਾਹ ਉਸੇ ਨੂੰ ਦੇ ਦਿਆਂਗੇ ਤਾਂ ਕੀ ਵਿਗੜ ਜਾਏਗਾ । 

ਲੱਗਦ' ਹੈ ਆਦਿਤਯ ਦੀਆਂ ਗੱਲਾਂ ਠੀਕ ਹੀ ਹਨ । ਰੋਗਿਸਤਾਨ ਵਿਚ ਭਟਕਦੇ 
ਲੌਕਾਂ ਦੇ ਕੋਲ ਨੈਤਿਕਤਾ ਨਹੀ` ਹੋਦੀ । 

"ਪੰਜ ਸੌ ਰੁਪਏ ਦੇਣ ਦੀ ਗੱਲ ਨਹੀ, ਪਰ ਸੋਚ ਕੇ ਵੇਖੋ ਕਿੰਨਾ ਬੁਰਾ ਲੱਗਦਾ 
ਹੈ, ਪ੍ਰਕਾਸ਼ ਜੀ ! 

''ਦਿਲ ਗੁਆਹੀ ਨਹੀ` ਦਿੰਦਾ । ਚੰਗਾ ਨਹੀ` ਲੱਗਦਾ । ਹੁਣ ਸ਼ਾਇਦ ਕਲਕੱਤੇ 


182 ਸਮਕਾਲੀਨ ਹਿੰਦੀ ਕਹਾਣੀਆਂ 


ਵਿਚ ਇਸ ਦੀ ਜਗ੍ਹਾ ਨਹੀ' ਰਹਿ ਗਈ ਹੈ । ਅਜਿਹੇ ਵਿਚਾਰਾਂ ਨੂੰ ਲੋਕਾਂ ਨੇ ਅੱਜ 
ਵਿਚਾਰ ਨਹੀਂ, ਸਸਤੀ ਭਾਵੁਕਤਾ ਕਹਿਣਾ ਸ਼ੁਰੂ ਕਰ ਦਿੱਤਾ ਹੈ ।'` ਪ੍ਰਕਾਸ਼ ਜੀ ਦੇ 
ਚਿਹਰੇ 'ਤੇ ਕੌਈ ਭਾਵ ਨਹੀ' ਹੈ । ਲੱਗਦਾ ਹੈ, ਕੁਝ ਪਲ ਪਹਿਲੇ ਮਰੇ ਹੋਏ 
ਵਿਅਕਤੀ ਦਾ ਇਹ ਚਿਹਰਾ ਹੈ । 

ਸੁਅਸਥ, ਸੁਦਰ ਅਤੇ ਪਵਿੱਤਰ ਜੀਵਨ ਜੀਉਣ ਦੀ ਚਾਹ ! ਕੀ ਇਹ ਇਕ ਪ੍ਰਸ਼ਨ 
ਚਿੰਨ੍ਹ ਹੈ 7 

ਮਾਸਟਰ ਜੀ ਨੇ ਕਿਹਾ ਸੀ--ਜਦੋਂ` ਪਿਆਸ ਅਸਹਿ ਹੋ ਜਾਂਦੀ ਹੈ, ਤਾਂ ਲੋਕੀ' 
ਉ'ਠਾਂ ਨੂੰ ਮਾਰ ਕੇ ਉਨ੍ਹਾਂ ਦੇ ਪੇਟ ਦੇ ਅੰਦਰ ਭਰੀਆਂ ਹੋਈਆਂ ਥੋਲੀਆਂ ਦਾ ਪਾਣੀ ਪੀ 
ਲੈਦੇ ਹਨ । 

ਅਤੇ ਆਦਿਤਯ ਨੇ ਉਸ ਦਿਨ ਮੁਸਕਰਾਂਦਿਆਂ ਹੋਇਆ ਕਿਹਾ, 'ਤੂੰ ਇਸ ਤਰ੍ਹਾਂ 
ਕਿਉ` ਬੇਕਾਰ ਭਟਕ ਰਿਹੈ ? ਇਸ ਨਾਲੋਂ ਚੋਗਾ ਤਾਂ ਇਹ ਹੈ ਸਾਡੇ ਹੀ ਕੌਲ ਕੇਮ 
ਕਰ ਲਓ । ਨਿਸ਼ਚਿਤ ਆਮਦਨੀ ਹੋ ਜਾਏਗੀ ਅਤੇ ਪ੍ਰਾਣ ਦੀ ਪੜ੍ਹਾਈ ਫਿਰ ਚੰਗੀ ਤਰ੍ਹਾਂ 
ਚਲ ਸਕੇਗੀ । ਕੌਮ ਮੈ` ਤੈਨੂੰ ਤਾਂ ਵੀ ਦੇਣਾ ਚਾਹੁੰਦਾ ਸਾਂ ਜਦੋਂ" ਤ੍ਰ ਦੁਕਾਨ ਵੇਚੀ ਸੀ । 
ਪਰ ਤਾਂ ਤੂ ਕਰਦਾ ਨਹੀਂ” । ਮੋਰਾ ਬਿਜਨੇਸ ਸਮਗਲ ਗੁਡਸ ਤੇ ਆਧਾਰਿਤ ਹੈ । ਹੁਣ ਮੈ 
ਜਾਣਦਾ ਹਾਂ, ਤੂ ਕਰ ਲਏਗਾ । ਤਿੰਨ ਸਾਲ ਤੱਕ ਇਧਰ ਉਧਰ ਬੇਕਾਰ ਭਟਕਣ ਦਾ 
ਅਨ੍ਭਵ ਹੈਦਾ ਹੈ ।'' 

ਮੈਨੂੰ ਹੈਰਾਨੀ ਹੁੰਦੀ ਹੈ। ਆਨੰਦ ਨੂੰ ਆਪਣੀਆਂ ਗੱਲਾਂ ਤੇ ਕਿੰਨਾ ਦ੍ਰਿੜ੍ਹ 
ਵਿਸ਼ਵਾਸ਼ ਹੈ । 

ਅਤੇ ਉਸ ਦਿਨ ਮੈਨੂੰ ਲੱਗਾ ਸੀ, ਜਿਵੇਂ ਸੱਚ ਹੀ ਮੇਰੀਆਂ ਮਾਨਤਾਵਾਂ ਬਹੁਤ ਥੱਕ 
ਗਈਆਂ ਹਨ । ਥੱਕੀਆਂ ਹੋਈਆਂ ਮਾਨਤਾਵਾਂ ਨੂੰ ਆਰਾਮ ਚਾਹੀਦਾ ਹੈ । 

ਮਾਨਤਾਵਾਂ ਵੀ ਥੱਕ ਜਾਂਦੀਆਂ ਹਨ, ਸੋਚ ਕੇ ਅਜੀਬ ਜਿਹਾ ਲੱਗਾ ਸੀ । ਸਰੀਰ 
ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਤੇ ਹਰ ਗੱਲ ਦਾ ਪ੍ਰਭਾਵ ਸ਼ਾਇਦ ਉਸੇ ਤਰ੍ਹਾਂ ਪੰ"ਦਾ ਹੈ 
ਜਿਸ ਤਰ੍ਹਾਂ ਸਰੀਰ ਤੇ । 

ਹੁਣ ਮੈ ਆਦਿਤਯ ਦੀ ਦੁਕਾਨ 'ਤੇ ਮੈਨੇਜਰ ਹਾਂ । ਰੇਗਿਸਤਾਨ ਵਿਚ ਯਾਤਰਾ 
ਕਰਦਿਆਂ ਹੋਇਆਂ ਜਿਵੇਂ` ਕਿੱਧਰੇ ਗੋਧਲਾ ਪਾਣੀ ਮਿਲ ਗਿਆ ਹੋਵੇ । 

ਆਦਿਤਯ ਨੂੰ ਆਪਣੇ ਵਿਚਾਰਾਂ ਤੇ ਦ੍ਰਿੜ ਵੇਖ ਕੇ ਕਦੀ-ਕਦੀ ਹੈਰਾਨੀ ਹੁੰਦੀ ਹੈ । 
ਝਠ ਵੀ ਸ਼ਾਇਦ ਕਦੀ ਇੰਨਾ ਦਿੜ੍ਹ ਹੋ ਜਾਂਦਾ ਹੈ ਕਿ ਉਹ ਸੱਚ ਜਿਹਾ ਲੱਗਣ 
ਲੱਗਦਾ ਹੈ । 

ਆਦਿਤਯ ਅੱਜ ਵੀ ਪਿਛਲੇ ਦਿਨਾਂ ਦੀ ਚਰਚਾ ਕਰਦਾ ਹੈ । ਉਨ੍ਹਾਂ ਦਿਨਾਂ ਦੀ, 
ਜਦੋ ਉਹ ਮੇਰੀ ਦੁਕਾਨ ਤੇ ਜਾਇਆ ਕਰਦਾ ਸੀ । ਮੇਰਾ ਮਿੱਤਰ ਸੀ । ਸ਼ਾਇਦ 
ਕਹਿਣਾ ਚਾਹੁੰਦਾ ਹੈ ਕਿ ਜੇ ਮੈ ਉਸ ਦੀਆਂ ਗੱਲਾਂ ਮੰਨੀਆਂ ਹੁੰਦੀਆਂ ਤਾਂ ਕਿਸੇ ਦੁਕਾਨ 
ਦਾ ਮਾਲਕ ਹੁਦਾ । 

ਪ੍ਰਕਾਸ਼ ਜੀ ਵੱਲ ਵੇਖ ਕੇ ਕਦੀ-ਕਦੀ ਸੋਚਦਾ ਹਾਂ, ਮੈਂ ਇਕੱਲਾ ਨਹੀ' ਹਾਂ । ਮੇਰੇ 
ਜਿਹੇ ਬਹੁਤ ਸਾਰੇ ਲੋਕ ਹਨ । ਉਨ੍ਹਾਂ ਦੀ ਵੀ ਆਪਣੀ ਇਕ ਸ਼ਕਤੀ ਹੈ । ਅਜਿਹੀ 


ਸਹਾਰਾ 183 


ਸ਼ਕਤੀ ਜੋ ਬਿਖਰ ਗਈ ਹੈ । 

ਅਤੇ ਉਸ ਦਿਨ ਪ੍ਰਾਣ ਦੇ ਬੀਮਾਰ ਚਿਹਰੇ ਵੱਲ ਵੇਖਦਿਆਂ ਹੋਇਆਂ ਅਚਾਨਕ 
ਆਦਿਤਯ ਦਾ ਖਿਆਲ ਆਇਆ ਸੀ । ਆਦਿਤਯ ਅਤੇ ਪ੍ਰਾਣ, ਇਨ੍ਹਾਂ ਦੋਹਾਂ ਸ਼ਬਦਾਂ 
ਦੇ ਅਰਥਾਂ ਵੱਲ ਮੇਰਾ ਧਿਆਨ ਗਿਆ ਸੀ ਅਤੇ ਚਿਹਰੇ ਤੇ ਇਕ ਉਦਾਸ ਮੁਸਕਰਾਹਟ 
ਆ ਗਈ ਸੀ । ਰੇਗਿਸਤਾਨ ਵਿਚ ਸੂਰਜ ਹੀ ਚਮਕ ਸਕਦਾ ਹੈ, ਜੀਵਨ ਤਾਂ ਨਿਸ਼ਚੇ ਹੀ 
ਉਥੇ ਝੁਲਸ ਜਾਏਗਾ । 

ਲੱਗਭਗ ਪੰਦਰ੍ਹਾਂ ਸਾਲ ਹੋਏ ਜਦੋ” ਮੈ ਪਹਿਲੀ ਵਾਰ ਸਹਾਰਾ ਦਾ ਨਾਂ ਸੁਣਿਆ 
ਸੀ । ਇਸ ਗੱਲ ਨੂੰ ਸੋਚ ਕੇ ਕਿੰਨਾ ਖੁਸ਼ ਹੋਇਆ ਸੀ ਕਿ ਮੇਰਾ ਜਨਮ ਸਹਾਰਾ ਵਿਚ 
ਨਹੀ” ਹੋਇਆ । 

ਅੱਜ ਬਚਪਨ ਦੀ ਬੇਵਕ੍ਹਫੀ ਤੇ ਹਾਸਾ ਆਉ'ਦਾ ਹੈ । ਕਿੰਨੀ ਗ਼ਲਤ ਗੇਲ ਤੇ ਖੁਸ਼ 
ਹੋਇਆ ਸਾਂ । 


ਧੁਣੀ 


--ਓਮਪੁਕਾਸ਼ ਮੇਹਰਾ 


ਧੂਣੀ ਨੂੰ ਘੇਰ ਕੇ ਤਿੰਨੋ' ਪਿਤਾ-ਪੁੰਤਰ ਬੈਠੇ ਸਨ । ਉਜਲਾ ਪੱਖ । ਚੇਨ ਆਕਾਸ਼ 
ਵਿਚ ਉਪਰ ਉੱਠ ਆਇਆ ਸੀ । ਦੂਰ-ਦੂਰ ਤੱਕ ਖੇਤ ਫੈਲੋਂ ਹੋਏ ਸਨ, ਜਿਨ੍ਹਾਂ ਵਿਚ 
ਕਿੱਧਰੇ ਸਰ੍' ਫੁੱਲ ਰਹੀ ਸੀ ਅਤੇ ਕਿੱਧਰੇ ਕਣਕ ਤੇ ਛੋਲੇ ਲਹਿਲਹਾ ਰਹੇ ਸਨ । 
ਫ਼ਸਲ ਦੀ ਰਖਵਾਲੀ ਲਈ ਮਚਾਣਾਂ ਤੇ ਕਿਸਾਨ ਰਾਤ ਗੁਜ਼ਾਰਨ ਲੱਗੇ ਸਨ। ਰਾਤ 
ਅਜੇ ਬਹੁਤੀ ਨਹੀ ਬੀਤੀ ਸੀ, ਪਰ ਪਿੰਡ ਜਿਵੇਂ' ਸੰ ਗਿਆ ਸੀ । ਕੋਈ ਹਲਚਲ 
ਨਹੀ'--ਕੋਈ ਸ਼ੋਰ ਨਹੀ । ਦੂਰ-ਦੂਰ ਖੇਤਾਂ ਵਿਚ ਧੂਣੀਆਂ ਬਲ ਰਹੀਆਂ ਸਨ, ਜਿਨ੍ਹਾਂ 
ਨੂੰ ਘੇਰ ਕੇ ਖੇਤਾਂ ਦੇ ਰਖਵਾਲੇ ਬੈਠੇ ਹੋਏ ਸਨ । ਹਵਾ ਦੇ ਹਲਕੇ ਝੰਕਿਆਂ ਵਿਚ ਫ਼ਸਲ 
ਸਰਸਰਾ ਰਹੀ ਸੀ । ਕਦੀ-ਕਦੀ ਕਿਸੇ ਮਚਾਣ ਤੋ” ਹੋ-ਹੋ, ਹੂ-ਹੂ ਦਾ ਸ਼ੋਰ ਉੱਠ 
ਕੇ ਸੰਨਾਟੇ ਨੂੰ ਤੋੜ ਦਿੰਦਾ ਸੀ । 

ਚਿਲਮ ਵਿਚ ਤੌਬਾਕ੍ਹ ਭਰਦਿਆਂ ਹੋਇਆਂ ਹਰਖੂ ਬੋਲਿਆ, ''ਗ਼ਜ਼ਬ ਦੀ ਠੰਡ ਪੇ 
ਰਹੀ ਹੈ । ਈਸ਼ਵਰ ਜਾਣੇ ਕੀ ਹੋ ਰਿਹਾ ਹੈ ?'' 

ਇਹ ਗੱਲ ਜਿਵੇ' ਉਸ ਨੇ ਆਪਣੇ ਆਪ ਨੂੰ ਆਖੀ ਹੋਵੇ ! ਉਸ ਦੇ ਦੋਵੇ ਪੁੱਤਰ 
ਚੁੱਪਚਾਪ ਬੈਠੇ ਰਹੇ । ਧੂਣੀ ਦੀ ਦਹਿਕਦੀ ਹੋਈ ਅੱਗ ਦੀ ਰੌਸ਼ਨੀ ਵਿਚ ਤਿੰਨਾਂ ਦੇ 
ਚਿਹਰੇ ਤਪੇ ਹੋਏ ਤਾਂਬੇ ਵਾਂਗ ਵਿਖਾਈ ਦੇ ਰਹੇ ਸਨ। ਕਦੀ ਇਕ-ਅੱਧ ਲੱਕੜੀ 
ਚਟਖਦੀ ਤਾਂ ਪਲ ਭਰ ਦੇ ਲਈ ਅੱਗ ਤੇਜ਼ ਹੋ ਜਾਂਦੀ । ਉਸ ਪਲ ਭਰ ਦੇ ਉਜਾਲੇਂ 
ਵਿਚ ਹਰਖੂ ਦੀ ਚਿੰਤਾ ਭਰੀਆਂ, ਟੋਇਆਂ ਵਿਚ ਧਸੀਆਂ ਹੋਈਆਂ ਅੱਖਾਂ, ਉਸ ਦੇ 
ਚਿਹਰੇ ਦੀਆਂ ਪ੍ਰੇਸ਼ਾਨ ਝੁਰੜੀਆਂ ਸਪੱਸ਼ਟ ਹੋ ਆਉੱਦੀਆਂ । ਪਲ ਭਰ ਦੇ ਲਈ ਉਸ ਦੋ 
ਪੁਤਰ ਮੋਹਨ ਅਤੇ ਰਾਮਜਸ ਦੇ ਚਿਹਰਿਆਂ ਤੋਂ` ਵੀ ਧੁੰਦਲਾਹਟ ਦੂਰ ਹੋ ਜਾਂਦੀ । ਉਨ੍ਹਾਂ 
ਦੇ ਚਿਹਰਿਆਂ ਤੇ ਅਜੀਬ ਜਿਹਾ ਬੁੱਝਿਆਪਨ, ਅਜੀਬ ਜਿਹੀ ਥਕਾਵਟ ਸੀ । ਥੁੜ੍ਹ 
ਅਤੇ ਗਰੀਬੀ ਦੇ ਹਨੇਰੇ ਨੇ ਜਿਵੇ ਉਨ੍ਹਾਂ ਦੇ ਚਿਹਰਿਆਂ ਦੀ ਚਮਕ ਨੂੰ ਗ੍ਰਸ 
ਲਿਆ ਸੀ । ਰ 

“ਹੋ !ਹੋ!ਹੋ!ਹੋ! ਲੱਗੇ ਲੱਗੇ ।'' 

ਦੂਰ ਕਿਸੇ ਖੋਤ ਦੇ ਮਚਾਣ ਉਤੋਂ" ਸ਼ੋਰ ਉਭਰਿਆ । ਸੈਨਾਟਾ ਟੁੱਟ ਗਿਆ । ਠੰਡੀ 
ਹਵਾ ਦਾ ਇਕ ਝੌਕਾ ਆਇਆ ਅਤੇ ਸਰ੍ਹ' ਦੇ ਪੰਦਿਆਂ ਵਿਚ ਅਜੀਬ ਜਿਹੀ 


ਧੁਣੀ 185 


ਕਾਨਾਫੂਸੀ ਸ਼ੁਰੂ ਹੋ ਗਈ 1 ਅਲਾਵ ਦੋ ਅੰਗਿਆਰ ਦੰਹਿਕ ਉੱਠੇ । 

ਬਾਪ ਰੇ...!' ਛੌਟਾ ਲੜਕਾ ਰਾਮਜਸ ਅਚਾਨਕ ਕੰਬਦੀ ਆਵਾਜ਼ ਵਿਚ ਕਹਿ 
ਉੱਠਿਆ । 

ਚਿਲਮ ਦਾ ਇਕ ਖੂਬ ਲੰਮਾ ਸੂਟਾ ਥਿੱਚ ਲੈਣ ਨਾਲ ਹਰਖੂ ਦੀਆਂ ਅੱਖਾਂ ਵਿਚੋ" 
ਪਾਣੀ ਨਿਕਲ ਆਇਆ ਸੀ, ਪਲ ਭਰ ਉਹ ਜ਼ੋਰ-ਜ਼ੋਰ ਨਾਲ ਖੰਘਦਾ ਰਿਹਾ, ਫਿਰ 
ਕੁਝ ਦੇਰ ਬਾਅਦ ਬੋਲਿਆ, ''ਕੀ ਹੈ 7 

ਰਾਮਜਸ ਕੁਝ ਨਹੀ ਬੋਲਿਆ, ਉਹ ਅੱਗ ਦੇ ਹੌਰ ਨੇੜੇ ਢੁੱਕ ਆਇਆ । ਹਰਖੂ 
ਨੇ ਇਕ ਵਾਰ ਅੱਖਾਂ ਭਰ ਕੇ ਉਸ ਨੂੰ ਵੇਖਿਆ । ਉਸ ਦੀ ਯਾਦ ਵਿਚ ਜਮੁਨਾ ਢੇ 
ਚਿਹਰੇ ਦੀ ਸ਼ਕਲ ਘੁੰਮ ਗਈ । ਰਾਮਜਸ ਬਿਲਕੁਲ ਉਸੇ ਤੇ ਗਿਆ ਹੈ, ਉਸ ਨੇ 
ਸੋਚਿਆ । 

ਉਸ ਦਾ ਦਿਲ ਪਿਛੇ ਘੁੰਮ ਗਿਆ । ਪਹਿਲੀ ਪਤਨੀ ਮਥਰਾ ਦੀ ਮੌਤ ਦੇ ਸਮੇਂ 
ਮੋਹਨ ਮੁਸ਼ਕਲ ਨਾਲ ਛੇ ਵਰ੍ਹੇ ਦਾ ਸੀ । ਪਿੰਡ ਵਾਲਿਆਂ ਨੇ ਉੱਸ ਨੂੰ ਸਮਝਾਇਆ ਸੀ 
ਕਿ ਉਹ ਦੂਜਾ ਵਿਆਹ ਕਰ ਲਏ, ਤਾਂ ਉਸ ਨੂੰ ਵੀ ਤਕਲੀਫ਼ ਨਹੀ” ਹੋਵੇਗੀ ਅਤੇ 
ਮੋਹਨ ਕਿਸੇ ਤਰ੍ਹਾਂ ਪਲ ਜਾਏਗਾ । ਪਹਿਲੇ ਤਾਂ ਉਸ ਨੂੰ ਇਹ ਲੱਗਦਾ ਰਿਹਾ ਕਿ ਇਹ 
ਠੀਕ ਨਹੀ” ਹੋਵੇਗਾ । ਇਸੇ ਸੋਚ ਵਿਚਾਰ ਵਿਚ ਇਕ ਸਾਲ ਇਉ ਹੀ ਨਿਕਲ ਗਿਆ । 
ਘਰ ਅਤੇ ਖੇਤ ਦੋ-ਦੋ ਜਗ੍ਹਾ ਦੀ ਜ਼ਿਮੋ'ਦਾਰੀ ਸੈਭਾਲਣਾ ਉਸ ਇਕੱਲੀ ਜਾਨ ਦੇ ਲਈ 
ਬੜਾ ਦੁੱਖਦਾਈ ਸੀ । ਨਾ ਵਕਤ ਤੇ ਖਾਣਾ ਹੋ ਸਕਦਾ, ਨਾ ਵਕਤ ਤੇ ਸੌਣਾ । ਫਿਰ 
ਖੋਤ ਵਿਚ ਕੋਮ ਕਰਨ ਦੀ ਤਾਕਤ ਕਿੱਥੋ ਆਉਦੀ ? ਉਸ ਸਾਲ ਜਦੋ” ਖੇਤ 
ਦਾ ਇਕ ਟੱਕੜਾ ਖਾਲੀ ਰਹਿ ਗਿਆ ਤਾਂ ਉਸ ਨੂੰ ਫ਼ੈਸਲਾ ਲੋਣਾ ਹੀ ਪਿਆ । ਇੱ 
ਦੂਜਾ ਵਿਆਹ ਕਰ ਲਿਆਇਆ । 

ਜਮੁਨਾ ਨੇ ਆ ਕੇ ਹਰਖੂ ਦੀ ਉਜੜਦੀ ਹੋਈ ਜ਼ਿੰਦਗੀ ਨੂੰ ਸੰਵਾਰ ਦਿੱਤਾ । ਇਕ 
ਵਾਰ ਫਿਰ ਹਰਖੂ ਦਾ ਹੌਸਲਾ ਬੁਲੌਦ ਹੋ ਗਿਆ । ਉਸ ਦੇ ਹੌਠਾਂ ਤੇ ਮੁਸਕਰਾਹਟਾਂ 
ਵਾਪਸ ਆ ਗਈਆਂ । ਵਿਰ ਜਮੁਨਾ ਦੇ ਜੀਉ'ਦੇ ਜੀਅ ਉਸ ਨੂੰ ਕੋਈ ਤਕਲੀਫ ਨਹੀ” 
ਹੋਈ । ਸਗ” ਮੋਹਨ ਨੂੰ ਲੈ ਕੇ ਘਰ ਦੀ ਸ਼ਾਂਤੀ ਕਦੀ-ਕਦਾਈ` ਭੋਗ ਹੋ ਜਾਂਦੀ ਸੀ, 
ਪਰ ਅਜਿਹਾ ਕਿਸ ਘਰ ਵਿਚ ਨਹੀਂ” ਹੁੰਦਾ ? 

ਖੋਤ ਦੀ ਮੋੜ ਵਾਲੋਂ ਅੰਬ ਦੇ ਦਰੱਖਤ ਤੇ ਕੋਈ ਪੰਛੀ ਚੀਖਿਆ । ਉਧਰ ਦੱਖਣ 
ਵਲੋ` ਆਵਾਜ਼ ਆਈ--''ਟਿਟਟਵੀ, ਟਿਟਟਵੀ ।' ਟਿਟਹਿਗੀ ਦੀ ਕਰੁਣਾ ਭਰੀ 
ਆਵਾਜ਼ ਚੁੱਪੀ ਨੂੰ ਤੋੜ ਗਈ । 

ਹਰਖੁ ਨੇ ਰਾਮਜਸ ਵੱਲ ਵੇਖਿਆ, ਜਿਸ ਨੂੰ ਚਾਰ ਵਰ੍ਹਿਆਂ ਦਾ ਛੱਡ ਕੇ ਹੀ 
ਜਮੁਨਾ ਪਰਲੋਕ _ਸਿਧਾਰ ਗਈ ਸੀ । ਉਸ ਨੂੰ ਉਹ ਪਲੰਗ ਯਾਦ ਆ ਗਈ, ਉਹ 
ਮੁਸੀਬਤਾਂ ਯਾਦ ਆਈਆਂ ਜੋ ਜਮੁਨਾ ਨੇ ਸਹੀਆਂ ਸਨ । ਉਸ ਦੀਆਂ ਅੱਖਾਂ ਦੇ ਕਿਨਾਰੇ 
ਗਿੱਲੇ ਹੋ ਗਏ। 

ਰਾਮਜਸ ਹੁਣ ਅੱਠ-ਨੌ ਵਰ੍ਹਿਆਂ ਦਾ ਹੈ । ਮਾਂ ਦੇ ਪਿਆਰ ਤੋਂ” ਵਾਂਝਿਆਂ ਰਹਿ 
ਗਿਆ ਹੈ, ਅਭਾਗਾ । ਹਰਖੁ ਉਸ ਵੱਲ ਕਰੁਣਾਮਈ ਨਜ਼ਰ ਨਾਲ ਵੇਖਣ ਲੱਗ 1 


186 ਸਮਕਾਲੀਨ ਹਿੰਦੀ ਕਹਾਣੀਆਂ 


ਰਾਮਜਸ ਨੇ ਇਕ ਵਾਰ ਆਪਣੇ ਪਿਤਾ ਵੱਲ ਵੇਖਿਆ ਅਤੇ ਰੁਲਾਈ ਭਰੀ ਆਵਾਜ਼ 
ਵਿਚ ਬੋਲ ਉੱਨਨਿਆ--''ਸਾਰਾ ਜੁੜ ਗਿਆ, ਬਾਪੂ । 

ਹਰਖੂ ਨੇ ਮੋਢਿਆਂ ਤੇ ਪਈ ਹੋਈ ਧੋਤੀ ਕੱਢ ਕੇ ਉਸ ਨੂੰ ਦੇ ਦਿੱਤੀ । ਉਸ ਦੇ 
ਸਿਰ ਤੇ ਹੱਥ ਫੇਰਦਿਆਂ ਉਸ ਨੂੰ ਆਪਣੇ ਕੌਲ ਖਿੱਚ ਲਿਆ । 

ਵੱਡੇ ਲੜਕੇ ਮੋਹਨ ਨੇ ਇਕ ਵਾਰ ਸਿਰ ਚੁੱਕ ਕੇ ਉਪਰ ਵੇਖਿਆ । ਉਸ ਦੀ 
ਨਜ਼ਰ ਆਪਣੇ ਪਿਤਾ ਅਤੇ ਉਸ ਦੀ ਗੋਦ ਦੀ ਗਰਮੀ ਵਿਚ ਸੁਰੱਖਿਅਤ ਚਾਦਰ 
ਲਪੇਟੇ ਹੋਏ ਰਾਮਜਸ ਤੇ ਸੀ । ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਸੁਕੜੀਆਂ ਅਤੇ 
ਉਥੇ ਇਕ ਇਸਪਾਤੀ ਸ਼ੀਤਲ ਕਠੋਰਤਾ ਆ ਕੇ ਬੈਠ ਗਈ । ਸ਼ਾਇਦ ਉਹ ਸੋਚ ਰਿਹਾ 
ਸੀ--ਹਾਂ, ਇਹੀ ਰਾਮਜਸ ਤਾਂ ਹੈ ਉਸ ਦਾ ਸਭ ਤੋ` ਵੱਡਾ ਦੁਸ਼ਮਣ । ਇਸੇ ਦੇ ਕਾਰਣ 
ਨਵੀ' ਮਾਂ ਨੇ ਉਸ ਨੂੰ ਕਦੀ ਨਹੀ' ਚਾਹਿਆ ਅਤੇ ਇਹੀ ਉਸ ਦੇ ਪਿਤਾ ਦਾ ਪਿਆਰ 
ਵੀ ਉਸ ਪਾਸੋਂ ਖੋਹੀ ਬੈਠਾ ਹੈ । ਮੋਹਨ ਹੁਣ ਛੋਂਟਾ ਨਹੀਂ” ਰਿਹਾ । ਪੰਦਰ੍ਹਾਂ ਵਰ੍ਹੇ ਦੀ 
ਉਮਰ ਹੋਣ ਵਾਲੀ ਹੈ ਉਸ ਦੀ । ਸਰੀਰ ਦੇ ਚਾਰੇ ਪਾਸੇ ਇਕ ਫੱਟਿਆ ਹੋਇਆ ਕੇਬਲ 
ਲਪੇਟੀ ਬੈਠਾ ਸੀ ਉਹ । 

ਜਦੋ` ਧੂਣੀ ਦੀਆਂ ਲਪਟਾਂ ਤੇਜ਼ ਹੁੰਦੀਆਂ ਉਸ ਦਾ ਮਿੱਚਿਆ ਹੋਇਆ 
ਚਿਹਰਾ ਵਿਖਾਈ ਦੇ ਜਾਂਦਾ । ਉਸਦੇ ਚਿਹਰੇ ਤੇ ਅੰਦਰ ਉਮਡਦੇ ਹੋਏ ਰੋਸ ਦੀ 
ਪਰਛਾਈ" ਸੀ । ਇਕ ਬਗ਼ਾਵਤ ਜਿਹੀ ਉਸ ਦੇ ਦਿਲ ਵਿਚ ਸਿਰ ਚੁੱਕ ਰਹੀ ਸੀ । 
ਉਹ ਬਗ਼ਾਵਤ ਸੀ ਮਮਤਾ ਅਤੇ ਪਿਆਰ ਦੇ ਭੁੱਖੇ ਦਿਲ ਦੀ । ਜਦੋ” ਤੇ ਉਸ ਦੀ 
ਮਾਂ ਮਰੀ ਸੀ, ਉਸ ਨੂੰ ਪਿਆਰ ਨਹੀਂ ਮਿਲਿਆ । ਉਸ ਦੀ ਮਾਂ ਦੀ ਮੌਤ ਦੇ ਸਾਲ 
ਭਰ ਬਾਅਦ ਹੀ ਆ ਗਈ ਸੀ ਉਸ ਦੀ ਨਵੀ ਮਾਂ, ਜਿਸ ਨੇ ਸ਼ਾਇਦ ਉਸ ਨੂੰ ਕਦੀ 
ਨਹੀ ਚਾਹਿਆ । 

ਤਾਂ ਉਹ ਬਹੁਤ ਛੋਟਾ ਸੀ, ਉਸ ਦੇ ਦਿਲ ਦੀਆਂ ਪੱਧਰਾਂ ਕੋਮਲ ਸਨ । ਉਨ੍ਹਾਂ 
ਕੋਮਲ ਪੱਧਰਾਂ ਨੂੰ ਮਿੱਠੀਆਂ ਅਤੇ ਮਮਤਾ ਵਾਲੀਆਂ ਛੋਹਾਂ ਨਹੀ ਮਿਲੀਆਂ, ਤਾਂ ਉਹ 
ਪੱਧਰਾਂ ਚੋਟਾਂ ਸਹਿ-ਸਹਿ ਕੇ ਟੁੱਟਦੀਆਂ ਗਈਆਂ 1 ਉਸ ਦੇ ਨੈਨ੍ਹੰ ਦਿਲ ਨੇ ਛੋਟੀ ਜਿਹੀ 
ਉਮਰ ਵਿਚ ਹੀ ਬਹੁਤ ਕੁਝ ਸਿੱਖ ਲਿਆ ਸੀ 1 ਉਹ ਹੌਲੀ-ਹੌਲੀ ਸਖ਼ਤ ਹੁੰਦਾ ਗਿਆ 
ਸ਼ਾਇਦ ਉਹ ਇਸ ਤਰ੍ਹਾਂ ਨਜ਼ਰ ਅੰਦਾਜ਼ ਹੋ ਕੇ ਫੀ ਜੀ ਲੈਦਾ, ਪਰ ਜਿਉ -ਜਿਉ” 
ਦਿਨ ਬੀਤਦੇ ਗਏ ਨਵੀ” ਮਾਂ ਦੀ ਕਨਠੌਰਤਾ ਵੀ ਵਧਦੀ ਗਈ । ਰਾਮਜਸ ਦਾ ਜਨਮ 
ਹੋਣ ਦੇ ਬਾਅਦ ਤਾਂ ਇਕ ਤਰ੍ਹਾਂ ਨਾਲ ਜਿਵੇ ਉਸ ਦੀ ਹੋ'ਦ ਹੀ ਭੁੱਲਾ ਦਿੱਤੀ ਗਈ । 
ਉਸ ਨੂੰ ਮਹਿਸੂਸ ਹੁੰਦਾ ਕਿ ਪਿਤਾ ਦੀ ਨਜ਼ਰ ਵੀ ਉਸ ਵਲੋ' ਫਿਰ ਗਈ ਹੈ । ਛੋਟੀ 
ਉਮਰ ਵਿਚ ਹੀ ਉਸ ਉਪਰ ਢੋਰ ਸਾਰੇ ਕੋਮ ਲੱਦ ਦਿੱਤੇ ਗਏ । ਉਹ ਕੌਮ ਕਰਦਾ 
ਰਹਿੰਦਾ ਅਤੇ ਰਾਮਜਸ ਦੇ ਉਪਰ ਸਨੋਹ ਦੀ ਵਰਖਾ ਹੁੰਦਿਆਂ ਵੇਖਦ! ਰਹਿੰਦਾ । 
ਰਾਮਜਸ ਦੇ ਪ੍ਰਤੀ ਇਹ ਪੱਖਪਾਤ ਦੇਖ-ਦੇਖ ਕੇ ਉਸ ਵਿਚ ਹੌਲੀ-ਹੌਲੀ ਈਰਖਾ ਦੀ 
ਭਾਵਨਾ ਘਰ ਕਰਦੀ ਗਈ । ਰਾਮਜਸ ਉੱਸ ਨੂੰ ਦੁਸ਼ਮਣ ਵਾਂਗ ਲੱਗਦਾ, ਜਿਸ ਦੇ 
ਕਾਰਣ ਉੱਸ ਨੂੰ ਕੋਈ ਪਿਆਰ ਨਹੀ ਕਰਦਾ ਸੀ--ਇਥੋਂ` ਤੱਕ ਕਿ ਪਿਤਾ ਨੂੰ ਵੀ 
ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ । 


ਧੂਣੀ 187 


ਧੂਣੀ ਦੀਆਂ ਲੱਕੜੀਆਂ ਸੁਲਗ-ਸ਼ੁਲਗ ਕੇ ਟੁੱਟੱਦੀਆਂ ਗਈਆਂ ਅਤੇ ਗੋਡਿਆਂ 
ਤੇ ਮੂੰਹ ਟਿਕਾਈ ਬੈਠਾ ਮੌਹਨ ਆਪਣੀ ਜ਼ਿੰਦਗੀ ਦੀ ਕਹਾਣੀ ਦੇ ਪੰਨੇ ਉਲਟਦਾ 
ਰਿਹਾ । ਮਾਂ ਦੀ ਧੁੰਦਲੀ ਯਾਦ ਉਸ ਦੀ ਯਾਦਾਸਤ ਵਿਚ ਚਿੰਗਾਰੀ ਦੀ ਭਰ੍ਹਾਂ ਜਗਦੀ 
ਬੁਝਦ) ਰਹੀ । ਉਸ ਨੂੰ ਹਲਕੀ ਜਿਹੀ ਯਾਦ ਹੈ--ਮਾਂ ਦੀ ਗੋਦ ਵਿਚ ਬੈਠ ਕੇ ਉਹ 


ਢੇਰ ਸਾਰੀਆਂ ਕਹਾਣੀਆਂ ਸੁਣਿਆ ਕਰਦਾ ਅਤੇ ਮਾਂ ਦੀਆਂ ਥਪਕੀਆਂ ਉਸ ਨੂੰ 
ਨੀਂਦਰ ਦੀ ਰਾਜਕ੍ਰਮਾਰੀ ਦੇ ਦੇਸ਼ ਭੇਜ ਦਿੰਦੀਆਂ । ਜਦੋ” ਪਿੰਡ ਦਾ ਬਾਜ਼ਾਰ ਭਰਦਾ 
ਆਪਣੇ ਪਿਤਾ ਦੀ ਉੱਗਲੀ ਪੱਕੜੀ ਉਹ ਪੂਰੇ ਬਾਜ਼ਾਰ ਵਿਚ ਇਥੋ” ਉਥੇ ਘੁੰਮਦਾ । 
ਕਦੀ ਖਿਡੰਣਿਆਂ ਦੀ ਦੁਕਾਨ ਤੇ ਠਿਠਕਦਾ ਅਤੇ ਕਦੀ ਮਠਿਆਈ ਦੀ ਦੁਕਾਨ ਤੋ 
ਵਿਲਕਦਾ । ਮੁੜਦਾ ਤਾਂ ਉਸ ਦੇ ਛੋਟੇ-ਛੋਟੇ ਹੱਥ ਢੇਰ ਸਾਰੀਆਂ ਚੀਜ਼ਾਂ ਨਾਲ ਲੱਦੇ 
ਰਹਿੰਦੇ । ਤਿਓਹਾਰ ਆਉਦੇ ਤਾਂ ਉਸ ਦੇ ਲਈ ਨਵੇ ਕੱਪੜੇ ਜ਼ਰੂਰ ਆਉ'ਦੇ । ਮਾਂ ਦੇ 
ਮਰਨ ਤੋ ਬਾਅਦ ਉਸ ਦੀ ਮਮਤਾ ਦਾ ਸੋਸਾਰ ਖੁਸ ਗਿਆ। ਫਿਰ ਸੁਨੇ ਘਰ ਦੇ 
ਵਿਹੜੇ ਵਿਚ ਉਹ ਇਕੱਲਾ ਚੱਕਰ ਕੱਟਿਆ ਕਰਦਾ ਅਤੇ ਰੋਇਆ ਕਰਦਾ । 

ਸਾਲ ਬੀਤਦਿਆਂ ਉਸ ਦੀ ਨਵੀ ਮਾਂ ਆ ਗਈ । ਮੌਹਨ ਨੇ 
ਉਸ ਵੱਲ ਹੈਰਾਨੀ ਨਾਲ ਵੇਖਿਆ । ਉਹ ਉਸ ਨੂੰ ਆਪਣੀ ਮਾਂ ਵਰਗੀ ਨਹੀ` ਲੱਗੀ 
ਸੀ । ਉਮਰ ਵਿਚ ਵੀ ਕਿੰਨੀ ਛੋਟੀ ਸੀ ਉਹ । ਉਸ ਦੇ ਪਿਤਾ ਨੇ ਜਦ” ਉਸ ਨੂੰ ਕਿਹਾ 
ਸੀ ਕਿ ਉਹ ਉਸ ਦੀ ਮਾਂ ਸੀ ਤਾਂ ਪਤਾ ਨਹੀ' ਕਿਉ ਉਸ ਦੀਆਂ ਅੱਖਾਂ ਵਿਚ ਪਾਣੀ 
ਭਰ ਆਇਆ ਸੀ । ਉਸੇ ਦਿਨ ਨੰਨ੍ਹੇ ਮੋਹਨ ਦੇ ਦਿਲ ਵਿਚ ਇਕ ਆਵਾਜ਼ ਉਂਭਰੀ ਸੀ 
ਕਿ ਸ਼ਾਇਦ ਉਸ ਦੇ ਸੁੱਖ ਦੇ ਦਿਨ ਹੁਣ ਖਤਮ ਹੋ ਗਏ । ਅਤੇ ਸੱਚਮੁੱਚ ਹੋਇਆ ਵੀ) 
ਇਹੀ । ਨਵੀ' ਮਾਂ ਨੇ ਉਸ ਨੂੰ ਕਦੀ ਪਿਆਰ ਨਹੀ” ਕੀਤਾ । ਉਲਟੇ ਉੱਸ ਦੇ ਸਿਰ ਤੇ 
ਕੌਮਾਂ ਦਾ ਭਾਰ ਵਧਦਾ ਗਿਆ । ਉਸ ਦੇ ਸਾਰੇ ਨਾਜ਼ੁਕ ਸੁਪਨੇ ਜਿਵੇ" ਧੂੜ ਵਿਚ 
ਮਿਲਦੇ ਗਏ...ਉਸ ਦੀ ਬਾਲਪਨ ਦੀ ਚੰਚਲਤਾ. ਗੁੰਮ ਹੁਦੀ ਗਈ ਅਤੇ 
ਪ੍ਰੌੜ੍ਤਾ ਜਿਹੀ ਉਸ ਦੀ ਥਾਂ ਲੰਦੀ ਗਈ । ਮੁਸਕਰਾਹਟਾਂ ਹੁਣ ਉਸ ਨੂੰ ਬਹੁਤ ਘੱਟ 
ਆਉਂਦੀਆਂ । ਉਹ ਆਮ ਤੌਰ ਤੇ ਉਦਾਸ ਅਤੇ ਗੈਭੀਰ ਰਹਿੰਦਾ । ਉਸ ਦੀਆਂ ਅੱਖਾਂ 
ਵਿਚ ਇਕ ਦੱਬਿਆ ਜਿਹਾ ਹਾਹਾਕਾਰ ਛਾਇਆ ਰਹਿੰਦਾ । ਉਹ ਸਭ ਸੁਣ ਲੌੱਦਾ... 
ਕਹਿੰਦਾ ਕੁਝ ਨਹੀ, ਪਰ ਇਕਾਂਤ ਮਿਲਣ ਤੇ ਰੌ ਲੰੱ'ਦਾ । 

ਰਾਮਜਸ ਤੇ ਵਰ੍ਹਦਾ ਸੀ ਨਵੀ' ਮਾਂ ਦਾ ਪਿਆਰ । ਉਸ ਵਿਚ ਉਸ ਦਾ ਕੋਈ 
ਹਿੱਸਾ ਨਹੀ` ਸੀ । ਮਾਤਾ ਪਿਤਾ ਦੀ ਸਾਰੀ ਮਮਤਾ ਰਾਮਜਸ ਦੇ ਲਈ ਸੀ । ਸਾਰੇ 
ਖਿਡੌਣੇ, ਕੱਪੜੇ ਅਤੇ ਮਠਿਆਈਆਂ ਉਸ ਦੇ ਲਈ ਸਨ ਅਤੇ ਉਸ ਦੇ ਭਾਗਾਂ ਵਿਚ 
ਸਿਰਫ ਉਨ੍ਹਾਂ ਨੂੰ ਹਸਰਤ ਨਾਲ ਵੇਖਣਾ ਸੀ । ਉਸ ਦੇ ਹਿੱਸੇ ਵਿਚ ਤਾਂ ਗਾਵਾਂ ਮੱਝਾਂ 
ਲਈ ਚਾਰਾ ਤਿਆਰ ਕਰਨਾ, ਦੁੱਧ ਚੋਣਾ, ਕੁੱਟੀ ਕਰਨਾ ਅਤੇ ਖੇਤ ਤੇ ਜਾਣਾ ਸ1 । 
ਉਸ ਦੀ ਜ਼ਿੰਦਗੀ ਤੋ" ਸਾਰੀਆਂ ਮਾਸੂਮ ਚੀਜ਼ਾਂ ਖੋਹ ਲਈਆਂ ਗਈਆਂ ਸਨ । ਰਾਮਜਸ 
ਨੂੰ ਹੱਸਦਿਆਂ ਖੇਡਦਿਆਂ ਉਹ ਵੇਖਦਾ ਰਹਿੰਦਾ ਸੀ । 

“ਐੰਹਨਵਾ`' 

ਉਸ ਦੇ ਵਿਚਾਰਾਂ ਦੀਆਂ ਕੜੀਆਂ ਟੁੱਟ ਗਈਆਂ । ਚੌਕ ਕੇ ਉੱਸ ਨੇ ਪਿਤਾ ਵੱਲ 


189 ਸਮਕਾਲੀਨ ਹਿੰਦੀ ਕਹਾਣੀਆਂ 


ਵੇਖਿਆ । ਠੰਡ ਵੱਧ ਗਈ ਸੀ । ਚਾਦਰ ਵਿਚ ਲਿਪਟਿਆ ਹੋਣ ਢੇ ਬਾਵਜੂਦ ਰਾਮਜਸ 
ਹੁਣ ਤੇਜ਼ੀ ਨਾਲ ਕਬ ਰਿਹਾ ਸੀ । 

“ਕੀ ਹੈ ਬਾਪੂ ?'" 

“ਉਹੀ ਕੇਬਲ ਦੇ-ਦੇ । ' 

ਮੋਹਨ ਨੇ ਇਕ ਵਾਰ ਆਪਣੇ ਸਰੀਰ ਤੇ ਲਿਪਟੇ ਹੋਏ ਕੇਬਲ ਨੂੰ ਵੇਖਿਆ । ਉਸ 
ਦਾ ਢਿਲ ਆਪਣੇ ਪਿਤਾ ਪ੍ਰਤੀ ਇਕ ਪ੍ਰਕਾਰ ਦੀ ਨਫ਼ਰਤ ਨਾਲ ਭਰ ਉੱਠਿਆ । 
ਆਖਰ _ ਉਸ _ਦੇ ਦਿਲ ਵਿਚ ਰਾਮਜਸ ਦੇ ਪ੍ਰਤੀ ਇੰਨਾਂ _ਪੱਖਪਾਤ 
ਕਿਉਂ ਹੈ ? ਕੀ ਉਹ ਆਪ ਮਿੱਟੀ ਦਾ ਬਣਿਆ ਹੈ ? ਕੀ ਉਸ ਨੂੰ ਠੰਡ ਨਹੀਂ 
ਲੱਗਦੀ ? ਕੀ ਰਾਮਜਸ ਹੀ ਸਭ ਕੁਝ ਹੈ ਅਤੇ ਉਂਹ ਕੁਝ ਨਹੀ` ? 

ਨਹੀ ਨਹੀ', ਦੇਵੇਗਾ ਉਹ ਕੰਬਲ । 

_ਉਸ ਨੇ ਪਿਤਾ ਦੇ ਕਹਿਣ ਨੂੰ ਨਜ਼ਰ ਅੰਦਾਜ਼ ਕਰ ਦਿੱਤਾ । ਇਕ _ਕਠੋਰਤਾ ਜਿਹੀ 
ਉਸ ਦੇ ਮੁੱਖ ਤੇ ਫੈਲ ਆਈ । ਅੱਖਾਂ ਵਿਚ ਇਕ ਨਿਸ਼ਚਾ ਜਿਹਾ ਚਮਕ ਉੱਠਿਆ 1 
ਰਾਮਜਸ ਜਾਚਨਾ ਕਰਦੀ ਜਿਹੀ ਨਜ਼ਰ ਨਾਲ ਉਸ ਵੱਲ ਵੇਖਦਾ ਹੋਇਆ ਉਸ ਦੇ ਕੋਲ 
ਸਿਮਟ ਆਉਣ ਦੀ ਕੋਸ਼ਿਸ਼ ਕਰਨ ਲੱਗਾ । ਕੇਬਲ ਨੂੰ ਹੋਰ ਸਾਵਧਾਨੀ ਨਾਲ ਸਰੀਰ ਦੇ 
ਚਾਰੇ ਪਾਸੇ ਲਪੇਟ ਕੇ ਰਾਮਜਸ ਵੱਲ ਤ੍ਰਿਸਕਾਰ-ਭਰੀਆਂ ਨਜ਼ਰਾਂ ਨਾਲ ਵੇਖਦਿਆਂ ਉਸ 
ਨੇ ਮੂੰਹ ਫੇਰ ਲਿਆ । 

___ “ਵੀਰਾ, ਮੇਰੇ ਤੇ ਕਬਲ ਦੇ-ਦੇ ।'' ਕੋਬਦੀ ਹੋਈ ਆਵਾਜ਼ ਵਿਚ ਰਾਮਜਸ ਬੋਲ 
ਉੱਠਿਆ । 

ਮੌਹਨ ਨੇ ਜਿਵੇਂ ਸੁਣਿਆ ਹੀ ਨਹੀਂ । ਚੁੱਪਚਾਪ ਬੈਠਾ ਰਿਹਾ । ਜਿਵੇ' ਪੱਥਰ 
ਹੋਵੇ । ਖਿੱਝ ਕੇ ਅਤੇ ਦੁੱਖ ਨਾਲ ਰਾਮਜਸ ਦੀਆਂ ਅੱਖਾਂ ਵਿਚ ਅੱਥਰੂ ਭਰ ਆਏ । ਉਸ 
ਨੇ ਗੋਡਿਆਂ ਵਿਚ ਜਿਰ ਛੁਪਾ ਲਿਆ । ਅੱਗ ਲਪ-ਲਪ ਕਰਕੇ ਬਲਦੀ ਰਹੀ । ਕੁਝ 
ਦੇਰ ਦੇ ਲਈ ਵਾਤਾਵਰਣ ਸ਼ਾਂਤ ਹੋ ਗਿਆ । ਚੌਨ ਹੋਰ ਉਪਰ ਉੱਠ ਆਇਆ ਸੀ । 
ਹਵਾ ਹੋਰ ਠੰਡੀ ਹੋ ਗਈ ਸੀ । ਚੁੱਪੀ ਨੂੰ ਜੇ ਕੋਈ ਚੀਜ਼ ਤੋੜ ਰਹੀ ਸੀ, ਤਾਂ ਹਵਾ ਵਿਚ 
ਖੇਤਾਂ ਦੀ ਸਰਸਰਾਹਟ । ਗੋਡਿਆਂ ਵਿਚ ਮੂੰਹ ਛੁਪਾਇਆ ਹੋਇਆਂ ਹੀ ਰਾਮਜਸ 
ਜਿਸਕਣ ਲੱਗਾ । 

“ਕੀ ਹੈ ਓਏ ?'' ਚੌਕ ਕੇ ਹਰਖੂ ਨੇ ਪੁੱਛਿਆ 1 

'ਠੰਡ ਲੱਗਦੀ ਹੈ ਬਾਪੂ ।' ਉਸ ਦੀਆਂ ਸਿਸਕੀਆਂ ਵੱਧ ਗਈਆਂ । ਹਰਖੂ ਨੇ 
ਬਲਦੀ ਜਿਹੀ ਨਜ਼ਰ ਨਾਲ ਮੌਹਨ ਵੱਲ ਵੇਖਿਆ । 

'ਮੰਹਨਵਾ ਸੁਣਦਾ ਨਹੀ” ? ਉਹ ਕੰਬਲ ਦੇ-ਦੇ ? ' 

ਮੌਹਨ ਨੇ ਕੋਈ ਉੱਤਰ ਨਹੀ” ਦਿੱਤਾ । ਹਰਖੁ ਦੇ ਕਹਿਣ ਦਾ ਕੋਈ ਅਸਰ 
ਉਸ ਤੇ ਨਹੀ" ਹੋਇਆ । ਪੱਥਰ ਦੀ ਮੂਰਤ ਵਾਂਗ ਉਹ ਬਿਨਾਂ ਹਿੱਲੋਂ ਜੁਲ੍ਹੇ ਬੈਠਾ ਰਿਹਾ । 
ਹਰਖੁ ਤੋ" ਇਹ ਲਾਪਰਵਾਹੀ ਬਰਦਾਸ਼ਤ ਨਹੀ” ਹੋਈ । ਚਿਲਮ ਦੀ ਅੱਗ ਧੂਣੀ ਤੇ 
ਉਲਟ ਕੇ ਉਹ ਉੱਠ ਖੜਾ ਹੋਇਆ । 

ਮੰਹਨ ਦੇ ਸਾਹਮਣੇ ਜਾ ਕੇ ਉਹ ਕਹਿ ਉ”ਠਿਆ--''ਅੱਜ ਭੈਨੂੰ ਸਨਿਛਰ ਚੜ੍ਹਿਆ 


ਧੂਣੀ 189 


ਹੈ ਕੀ ? ਮਾਰ-ਮਾਰ ਕੇ ਸਿੱਧਾ ਕਰ ਦੇਵਾਂਗਾ । ਚੁੱਪਚਾਪ ਕੈਬਲ ਉਤਾਰ ਦੇ । 
ਮੋਹਨ ਨੇ ਫਿਰ ਗੱਲ ਨਹੀ” ਮੰਨੀ । 
ਹਰਖੂ ਗੁੱਸੇ ਵਿਚ ਆ ਗਿਆ । ਉਸ ਦਾ ਗੁੱਸਾ ਲੱਤਾਂ-ਮੁਕਿਆਂ ਦੇ ਰੂਪ ਵਿਚ 
ਮੋਹਨ ਤੇ ਵਰ੍ਹ ਪਿਆ--"ਲੈ ! ਹੋਰ ਲੌ ! ਜਰਾ ਜਿਹੀ ਜਾਨ, ਆਕੜ ਦਿਖਾਂਦਾ ਹੈ ।` 
ਉਹ ਮਾਰਦਾ ਗਿਆ ਅਤੇ ਚੀਖਦਾ ਗਿਆ । 
ਮੋਹਨ ਬੈਨਾ-ਬੈਠਾ ਹੀ ਜ਼ਮੀਨ ਤੇ ਲੁੜਕ ਗਿਆ, ਪਰ ਕੌਬਲ ਨੂੰ ਉਸ ਕੱਸ ਕੇ 
ਪਕੜੀ ਰਖਿਆ । ਉਹ ਗੋਡੇ ਨਹੀ ਟੇਕੇਗਾ, ਕੇਬਲ ਨਹੀ” ਦੇਵੇਗਾ ...ਨਹੀ” ਦੇਵੇਗਾ । 
ਉਸ ਤੇ ਮੁਕੇ ਵਰ੍ਦੇ ਰਹੇ, ਪਰ ਉਸ ਦੇ ਮੂੰਹ ਵਿਚੋ" ਉਫ਼ ਤੱਕ ਨਹੀ ਨਿਕਲੀ । 
ਰਾਮਜਸ ਘਬਰਾ ਕੇ ਪਿਤਾ ਵੱਲ ਵੇਖਣ ਲੱਗਾ । 
ਉਹ ਪੁਕਾਰ ਉੱ`ਠਿਆ..,'ਬਾਪੂ ! 
ਹਰਖੂ ਹਫ਼ਣ ਲੱਗਾ । ਗੈਠੜੀ ਵਾਂਗ ਧੁੜ ਵਿਚ ਪਏ ਮੋਹਨ ਨੂੰ ਇਕ ਲੱਤ ਹੋਰ 
ਜੜ ਕੇ ਉਹ ਲੋਹਾ ਲਾਖਾ ਹੋਇਆ ਰਾਮਜਸ ਵੱਲ ਵੱਧ ਆਇਆ । ਉੱਸ ਨੂੰ ਡਾਂਟਦਿਆਂ 
ਹੋਇਆਂ ਬੋਲਿਆ--ਕਿਉ” ਚੀਖਦਾ ਹੈ' ? ਮਾਂ ਨੂੰ ਖਾ ਗਿਐ” ਹੁਣ ਕੀ ਮੈਨੂੰ ਖਾਏੱਗਾ ? ` 
ਰਾਮਜਸ ਸਹਿਮ ਗਿਆ । ਬੁੜਬੁੜ੍ਹਾਂਦਾ ਹੋਇਆ ਹਰਥੂ ਮਚਾਨ ਵੱਲ ਚਲਾ ਗਿਆਂ । 
ਮੌਹਨ ਕਾਫੀ ਦੇਰ ਤੱਕ ਉੱਸੇ ਤਰ੍ਹਾਂ ਪਿਆ ਰਿਹਾ । ਫਿਰ ਉਹ ਹੌਲੀ-ਹੌਲ। 
“ਠਿਆ ਅਤੇ ਹੱਥ ਉੱਸ ਨੇ ਅੱਗ ਤੇ ਫੈਲਾਅ ਦਿੱਤੇ । ਉਸ ਦਾ ਚਿਹਰਾ ਧੂੜ ਨਾਲ 
ਭਰ ਗਿਆ ਸੀ । ਕੰਬਲ ਵਿਚ ਮਿੱਟੀ ਲੱਗ ਗਈ ਸੀ। ਇੰਨੀ ਮਾਰ ਖਾ ਲੈਣ ਦੇ 
ਬਾਅਦ ਵੀ ਉਸ ਦੀਆਂ ਅੱਖਾਂ ਵਿਚ ਅੱਥਰੂ ਦੀ ਇਕ ਬੂੰਦ ਵੀ ਨਹੀ ਸੀ । ਉਸ ਦਾ 
ਚਿਹਰਾ ਫੌਲਾਦ ਵਾਂਗ ਸਖ਼ਤ ਸੀ । ਅੱਖਾਂ ਵਿਚ ਜਰਾ ਵੀ ਕੋਮਲਤਾ ਨਹੀ” ਸੀ... 
ਅੰਗਾਰਾਂ ਵਾਂਗ ਜਿਵੇ ਲਾਲ ਹੋ ਉੱਠੀਆਂ ਸਨ ਉਸ ਦੀਆਂ ਅੱਖਾਂ । ਉਸ ਨੇ ਰਾਮਜਸ 
ਵੱਲ ਵੇਖਿਆ । ਉਹ ਥੱਕ ਕੇ ਧਰਤੀ ਤੇ ਹੀ ਲੋਟ ਗਿਆ ਸੀ । ਉਸ ਦੀਆਂ ਅੱਖਾਂ 
ਬੈਦ ਸਨ, ਪਰ ਉਨ੍ਹਾਂ ਵਿਚ ਢਲ-ਢਲ ਕੇ ਵਹੇਂ ਹੋਏ ਅੱਥਰੂਆਂ ਦਾ ਗਿੱਲਾਪਨ ਅਜੇ ਵੀ 
ਬਾਕੀ ਸੀ, ਰਹਿ-ਰਹਿ ਕੇ ਸਿਸਕੀਆਂ ਉਸ ਨੂੰ ਆਉੱਦੀਆਂ ਸਨ । ਪਲ ਭਰ ਮੰਹਨ ਢੇ 
ਮਨ ਦੀ ਬਦਲੋਂ ਦੀ ਭਾਵਨਾ ਨੂੰ ਤ੍ਰਿਪਤੀ ਹੋਈ । ਉਹ ਖੁਸ਼ ਹੋ ਉੱਠਿਆ, ਜਿਵੇਂ 
ਰਾਮਜਸ ਦੀ ਪੀੜਾ ਵੇਖ ਕੇ, ਪਰ ਫਿਰ ਉਸ ਨੂੰ ਲੱਗਾ ਜਿਵੇ ਉਹ ਢੋਰ ਤੱਕ ਰਾਮਜਸ 
ਵੱਲ ਨਹੀ ਵੇਖ ਸਕੇਗਾ । ਹਲਕੀ-ਹਲਕੀ ਅੱਗ ਦੀ ਰੌਸ਼ਨੀ ਵਿਚ ਕੋਬਦਾ ਹੋਇਆ 
ਰਾਮਜਸ ਦਾਂ ਮਾਸੂਮ ਚਿਹਰਾ ਅਤੇ ਪਲਕਾ ਵਿਚ ਰੁਕੇ ਹੋਏ ਅੱਥਰੂ । 
ਇਕ ਵਾਰ ਫਿਰ ਉਸ ਵੱਲ ਵੇਖ ਕੇ ਉਸ ਨੇ ਆਪਣੇ ਦਿਲ ਦੀ ਬਦਲੋ ਦੀ 
ਭਾਵਨਾ ਨੂੰ ਸੈਤੁਸ਼ਟ ਕਰਨਾ ਚਾਹਿਆ, ਪਰ ਉਸ ਦੇ ਦਿਲ ਵਿਚ ਕੁਝ ਹੋਰ ਹੀ ਭਾਵਨਾ 
ਉਭਰ ਆਈ । ਉਹ ਰਾਮਜਸ ਦੀ ਤਕਲੀਫ਼ ਵੇਖ ਕੇ ਖੁਸ਼ ਹੋਣਾ ਚਾਹੋਦਾ ਸੀ । ਪਰ 
ਉਸ ਨੂੰ ਲੱਗ ਰਿਹਾ ਸੀ, ਕਿ ਉਹ ਕਦੀ ਖੁਸ਼ ਨਹੀ” ਹੋ ਸਕੇਗਾ । ਇਸ ਦੇ ਉਲਟ 
ਪਤਾ ਨਹੀ ਕਿਉ ਉਸ ਢੇ ਦਿਲ ਵਿਚ ਇਕ ਤੇਜ਼ ਸੂਲ ਚੁੱਭਣ ਲੱਗਾ । ਉਸ ਨੂੰ ਯਾਦ 
ਆਇਆ ਕਿ ਉਸ ਦੀ ਮਾਂ ਦੀ ਮੌਤ ਦੇ ਕੁਝ ਹੀ ਦਿਨਾਂ ਬਾਅਦ ਉਹ ਵੀ ਪਿਤਾ ਨਾਲ 
ਖੋਤ ਵਿਚ ਆਇਆ ਕਰਦਾ ਸੀ । ਧੂਣੀ ਦੀ ਬਗਲ ਵਿਚ ਇਸੇ ਤਰ੍ਹਾਂ ਸੁ ਤਿਆਂ- 


190 ਸਮਕਾਲੀਨ ਹਿੰਦੀ ਕਹਾਣੀਆਂ 


ਸੂੰਤਿਆਂ ਉਸ ਨੂੰ ਕਈ ਵਾਰ ਸੁਪਨੇ ਵਿਚ ਮਾਂ ਵਿਖਾਈ ਦਿੱਤੀ ਸੀ । ਉਹ ਚੌਕ 
ਉੱਠਦਾ ਸੀ ਅਤੇ ਕਈ ਵਾਰ ਰੋਇਆ ਵੀ ਸੀ । 

ਰਾਮਜਸ ਨੂੰ ਵੀ ਉਸੇ ਤਰ੍ਹਾਂ ਮਾਂ ਦੀ ਯਾਦ ਆਉਦੀ ਹੋਵੇਗੀ ਅਤੇ ਉੱਸ ਨੂੰ ਵੀ 
ਮਾਂ ਦੇ ਬਿਨਾਂ ਬੁਰਾ ਲੱਗਦਾ ਹੋਵੇਗਾ । ਇਹ ਇਕ ਗੱਲ ਬਾਰ-ਬਾਰ- ਮੌਹਨ ਦੇ 
ਦਿਮਾਗ਼ ਵਿਚ ਘੁੰਮਣ ਲੱਗੀ । ਉੱਸ ਨੂੰ ਲੱਗਾ ਕਿ ਸ਼ਾਇਦ ਉਹ ਰਾਮਜਸ ਨਾਲ ਨਫ਼ਰਤ 
ਨਹੀ” ਕਰ ਸਕਦਾ । ਜੇ ਚਾਹੇ ਤਾਂ ਵੀ ਨਹੀ । ਰਾਮਜਸ ਛੋਟਾ ਹੈ ਅਤੇ ਉਸ ਦੀ ਮਾਂ 
ਨਹੀ' ਹੈ । ਉਸ ਨੂੰ ਪਿਆਰ ਦੀ ਲੋੜ ਹੈ, ਕਿਉਕਿ ਮੋਹਨ ਜਾਣਦਾ ਹੈਂ ਕਿ ਬਿਨਾਂ 
ਪਿਆਰ ਅਤੇ ਮਮਤਾ ਢੇ ਆਦਮੀ ਕੀ ਤੋ” ਕੀ ਹੋ ਜਾਂਦਾ ਹੈ। 

ਮੌਹਨ ਦੇ ਚਿਹਰੇ ਦਾ ਸਖ਼ਤ ਬਿੱਚਾਅ ਆਪਣੇ ਆਪ ਖੁਲ੍ਹਦਾ ਗਿਆ, ਉਸ ਦੇ 
ਵੱਟ ਨਰਮ ਪੈਦੇ ਗਏ ਅਤੇ ਉਸ ਦੀਆਂ ਅੱਖਾਂ ਵਿਚ ਇਕ ਮਾਸੂਮ ਉਜਲਾਹਟ 
ਬਿਖਰਦੀ ਗਈ । ਰ੍ 

ਇਕ ਝਟਕੇ ਨਾਲ ਉਹ ਉੱਠ ਖੜਾ ਹੋਇਆ । ਉਸ ਨੇ ਕੈਬਲ ਲਾਹ ਕੇ ਹੌਲੇ ਜਿਹੇ 
ਰਾਮਜਸ ਤੇ ਢੇ ਦਿੱਤਾ । ਕੁਝ ਦੇਰ ਤੱਕ ਉਸ ਦੇ ਚਿਹਰੇ ਵੱਲ ਉਹ ਪਿਆਰ ਨਾਲ 
ਵੇਖਦਾ ਰਿਹਾ । ਫਿਰ ਆ ਕੇ ਅੱਗ ਦੇ ਕੋਲ ਬੈਠ ਗਿਆ ਅਤੇ ਚੁਪਚਾਪ ਅੱਗ ਸੇਕਣ 
ਲੱਗਾ । 


ਖੰਡਿਤ 


--ਗੋਵਿੰਦ ਮਿਸ਼ਰ 


ਦਿਨ ਦੀ ਉਜਲੀ ਧੁਪ ਵਿਚ ਉਹ ਬਸਤੀ ਹਲਕੀ ਚਮਕ ਛੱਡਦੀ ਸੀ । ਜੇ ਬੱਦਲ 
ਹੋਏ ਤਾਂ ਘਾਹ ਦੇ ਸੋਦਾਨ ਵਿਚ ਕੋਲ-ਕੌਲ ਫੈਲੇ ਹੋਏ ਬਾਸੇ-ਬਾਸੇ ਜਿਹੇ ਕਪਾਹ ਦੇ 
ਢੇਰਾਂ ਦਾ ਗੁਮਾਨ ਹੁੰਦਾ ਸੀ । ਰਾਤ ਨੂੰ ਬਾਹਰ ਦੀ ਰੌਸ਼ਨੀ ਘੱਟ ਥਾਵਾਂ ਤੇ ਹੁੰਦੀ ਸੀ, 
ਇਸ ਲਈ ਜੈਗਲ ਦੇ ਫੈਲਾਅ ਵਿਚ ਦੱਬ ਜਾਂਦੀ ਸੀ । ਬੇਦ ਘਰਾਂ ਦੀਆਂ ਛੌਟੀਆਂ- 
ਛੋਟੀਆਂ ਬੱਤੀਆਂ ਉਪਰ ਸਫ਼ੇਦੀ ਅਤੇ ਪੀਲੋਪਨ ਦੇ ਵਿਚ ਦਾ ਇਕ ਸਪਾਟ ਜਿਹਾ, ., 
ਮਰਿਆ ਹੋਇਆ ਗੁੱਛਾ ਭਰ ਸੁੱਟ ਪਾਂਦੀ ਸੀ । 

ਉੱਚਾਈ ਤੋ` ਦੇਖਣ ਤੇ ਸਾਰਾ ਕਝ ਕਬਰਸਤਾਨ ਵਾਂਗ ਦਿੱਸਦਾ ਸੀ,,,ਪਰ ਨਹੀ” 
ਦਰੱਖਤਾਂ ਦੇ ਇਧਰ ਉਧਰ ਫੈਲੀਆਂ ਹੋਈਆਂ ਛੌਟੀਆਂ-ਮੌਟੀਆਂ ਕਬਰਾਂ । 

ਉਪਰ ਉਹ ਕਸਬਾ ਸੀ, ਜਿਸ ਨਾਲ ਉਸ ਬਸਤੀ ਦੀ ਸਾਰੀ ਸੋਚਾਰ-ਵਿਵਸਥਾ 
ਜੁੜੀ ਹੋਈ ਸੀ । ਖੱਚਰਾਂ ਤੇ ਲੱਦ-ਲੱਦ ਕੇ ਸੋਂਬਾਂ ਦੀਆਂ ਪੇਟੀਆਂ ਹੇਠ ਉਪਰ 
ਆਉ”ਦੀਆਂ ਅਤੇ ਇਥੋ` ਅੱਗੇ ਫਿਰ ਬਸ ਤੇ ਯਾਤਰਾ ਕਰਦੀਆਂ ਸਨ । ਰਸਤਾ ਉਪਰ 
ਤੋ` ਹੇਠਾਂ ਇਕਦਮ ਸਪਾਟ ਉਤਰਦਾ ਸੀ ਕਿ ਆਦਮੀ ਲੱਗਭਗ ਰਿੜਦਾ ਹੋਇਆ 
ਉਪਰ ਤੋਂ ਹੇਠਾਂ ਡਿੱਗੇ । ਜਿਥੋਂ ਮੈਦਾਨ ਜਿਹਾ ਸ਼ੁਰੂ ਹੁੰਦਾ ਸੀ ਉਥੋਂ“ ਹੀ ਕਪਾਹ ਦੇ 
ਉਹ ਬਾਸੀ-ਬਾਸੀ ਢੇਰ ਦਿਖਾਈ ਦੇਣ ਲੱਗਦੇ । ਇਕ ਆਮ ਪਿੰਡ ਦੀ ਤਰ੍ਹਾਂ ਦੇ ਮਕਾਨ 
ਸ਼ਕਲ ਲੌ ਕੇ ਇਧਰੋਂ` ਉਧਰੋ ਮੂੰਹ ਉਠਾਣ ਲੱਗਦੇ, ਜ਼ਿਆਦਾਤਰ ਮਕਾਨ ਇਧਰ 
ਉਧਰ ਜੈਗਲ ਦੀ ਹਰਿਆਲੀ ਵਿਚ ਛੁਪੇ ਹੋਏ ਸਨ । ਜੋ ਮੇਰੇ ਸਾਹਮਣੇ ਸੀ ਉਹੀ ਸਿੱਧਾ 
ਉਪਰ ਵੱਲ ਵੇਖਦਾ ਸੀ ਅਤੇ ਰਸਤੇ ਵਿਚ ਹੀ ਕਾਫੀ ਪਹਿਲਾਂ ਤੋ" ਉਸ ਦੇ ਖਾਕੇ 
ਉਭਰਨ ਲੱਗਦੇ ਸਨ...ਸਾਫ਼-ਸਾਫ਼ । 

ਉਸ ਬਸਤੀ ਦਾ ਉਹ ਸਭ ਤੋ` ਵੱਡਾ ਮਕਾਨ ਸੀ ਅਤੇ ਇਕ ਜ਼ਮਾਨੇ ਵਿਚ ਉਂਸ 
ਮਕਾਨ ਦੇ ਲੋਕ ਉਥੋ` ਦੀ ਸਭ ਤੋਂ` ਵੱਡੀ ਹੈਸੀਅਤ ਦੇ ਵੀ ਸਨ । 

ਚਾਰ ਦੀਵਾਰੀ ਦੇ ਅੰਦਰ ਵੜਦਿਆਂ ਹੀ ਕੁੱਤਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ 
ਲੱਗਦੀਆਂ । ਵਿਦੇਸ਼ੀ ਮਹਿਕ ਸ਼ਾਇਦ ਉਨ੍ਹਾਂ ਨੇ ਸੋਘ ਲਈ ਸੀ । ਪਿਛੋ` ਇਕ ਮੌਟੇ 
ਸਾਰੇ ਕੁੱਤੇ ਨੂੰ ਡਾਂਟਦੀ-ਡਪਟਦੀ ਆਈ ਇਕ ਉਜਲੀ-ਉਜਲੀ ਜਿਹੀ ਜਵਾਨ ਲੜਕੀ, 
ਕੁਝ-ਕੁਝ ਸੁੰਦਰ ਵੀ ਅਤੇ ਇਕਦਮ ਸ਼ਹਿਰੀ ਲਿਬਾਸ ਵਿਚ । ਜਾਣ-ਪਛਾਣ ਨਾ ਹੁਢਿਆਂ 


192 ਸਮਕਾਲੀਨ ਹਿੰਦੀ ਕਹਾਣੀਆਂ 


ਹੋਇਆਂ ਵੀ ਉਹ ਮੈਨੂੰ ਅੰਦਰ ਲੈ ਗਈ । ਮੈਨੂੰ ਚੰਗਾ ਲੱਗਾ ਕਿ ਇਨ੍ਹਾਂ ਛੁਟ-ਪੁਟ 
ਬਸਤੀਆਂ ਵਿਚ ਘਰ ਆਏ ਹਰ ਅਜਨਬੀ ਨੂੰ ਹੁਣ ਵੀ ਮਹਿਮਾਨ ਸਮਝਿਆ ਜਾਂਦਾ ਹੈ, 
ਆਪਣੀ ਪਰੈਪਰਾ ਦੇ ਅਨੁਸਾਰ । 

ਲੜਕੀ ਮੈਨੂੰ ਬਰਾਮਦੇ ਵਿਚ ਲੋ ਆਈ । ਸਾਹਮਣੇ ਉਹ ਆਰਾਮ ਕੁਰਸੀ ਤੇ 
ਬੈਠੀ ਸੀ । ਕੱਪੜੇ ਸ਼ਹਿਰੀ ਜ਼ਰੂਰ ਸਨ ਪਰ ਓਨੇ ਸਾਫ਼ ਨਹੀ” ਜਿੰਨੇ ਲੜਕੀ 
ਦੇ । ਉਮਰ ਸੱਤਰ ਤੋ ਉਪਰ, ਪਰ ਚਸ਼ਮਾ ਨਹੀ, ਰਗ ਝੁਰੜੀਆਂ ਵਿਚ ਦੱਬ ਗਿਆ 
ਸੀ । ਮੂੰਹ ਗੋਲ-ਗੋਲ, ਕੱਦ ਮੱਧਰਾ...ਸਰੀਰ ਵੀ ਕੁਝ ਫਸਰ-ਫਸਰ ਹੀ--ਕੁਰਸੀ 
ਵਿਚ ਗਠੜੀ ਵਾਂਗ ਪਿਆ ਹੋਇਆ ਸੀ । ਹਿਲਜੁਲ ਓਨੀ ਹੀ ਜਿੰਨੀ ਦਰੱਖ਼ਤ ਵਿਚ 
ਹਲਕੀ ਹਵਾ ਚਲਣ ਤੇ 1...ਕੁੱਲ ਮਿਲਾ ਕੇ ਜਿਵੇ ਉਹ ਵੀ ਸੇਬ ਦਾ ਇਕ ਪੁਰਾਣਾ 
ਧੌਦਾ ਸੀ । ਇਸ ਇਲਾਕੇ ਵਿਚ ਉਹ ਸ਼ੁਰੂ ਤੋਂ ਹੀ ਆਪਣੀ ਬਹਾਦਰੀ ਦੇ ਲਈ 
ਮਸ਼ਹੂਰ ਸੀ । ਜੈਗਲ ਵਿਚ ਇਕੱਲੇ ਪਏ ਰਹਿਣ, ਆਪਣੇ-ਆਪਣੇ ਬਲਬੂਤੇ ਤੇ 
ਵਪਾਰ ਚਲਾਣ ਅਤੇ ਪੜ੍ਹੇ ਲਿਖੋ ਹੋਣ ਕਾਰਣ ਕਿਸਾਨਾਂ ਤੇ ਹੋਣ ਵਾਲੀਆਂ 
ਬੇਇਨਸਾਫ਼ੀਆਂ ਦਾ ਡੱਟ ਕੇ ਮੁਕਾਬਲਾ ਕਰਨ ਦੇ ਲਈ ਉਨ੍ਹਾਂ ਦਾ ਬੜਾ ਨਾਂ ਸੀ। 
ਉਨ੍ਹਾਂ ਦੀ ਮਹਿਮਾਨ ਨਵਾਜ਼ੀ ਵੀ ਮਸ਼ਹੂਰ ਸੀ । ਦੋ ਪਹਾੜੀ ਕਸਬਿਆਂ ਨੂੰ ਜੋੜਨ 
ਵਾਲੇ ਪੈਦਲ ਰਸਤੇ ਤੇ ਉਹ ਪਹਿਲੀ ਬਸਤੀ ਸੀ ਅਤੇ ਜੋ ਵੀ ਉਧਰੋਂ` ਲੰਘਦੇ ਉਨ੍ਹਾਂ 
ਨੂੰ ਆਪਣੇਂ ਘਰ ਆਰਾਮ ਕਰਨ ਦੀ ਸਹੂਲਤ ਤੋ" ਬਿਨਾਂ ਚਾਹ-ਨਾਸ਼ਤਾ ਕਰਵਾਉਣਾ 
ਵੀ ਉਂਹ ਨਹੀ” ਭੁੱਲਦੀ ਸੀ । 

ਮੈਨੂੰ ਵੇਖ ਕੇ ਉਹ ਮੁਸਕਰਾਈ ਅਤੇ ਨੌਕਰ ਨੂੰ ਕੁਰਸੀ ਲਿਆਉਣ ਲਈ ਕਿਹਾਂ । 
ਉਹ ਖੁਲ੍ਹਾ ਬਰਾਮਦਾ ਸੀ, ਅੱਗੇ ਇਸੇ ਉੱਚਾਈ ਤੇ ਖੁਲ੍ਹਦਾ ਇਕ ਪਠਾਰ ਨੁਮਾ 
ਵਿਹੜਾ ਜਿਹਾ ਅਤੇ ਹੇਠਾਂ ਫੈਲਿਆ ਹੋਇਆ ਲੰਮਾ-ਚੌੜਾ ਆਰਚਰਡ । ਸਾਹਮਣੇ ਹੀ 
ਉਹ ਪਹਾੜੀ ਸੀ, ਜਿਸ ਤੇ ਉਤਰ ਕੇ ਮੈ ਉਥੇ ਪਹੁਚਿਆ ਸਾਂ । ਚੱਟਾਨਾਂ ਅਤੇ 
ਦਰੱਖਤਾਂ ਦੀ ਹਰਿਆਲੀ ਵਿਚ ਰਸਤਾ ਗੁੰਮ ਹੋ ਚੂਕਾ ਸੀ । 

ਬੈਠਣ ਤੋ ਬਾਅਦ ਜਾਣ-ਪਛਾਣ ਹੋਈ । ਉਨ੍ਹਾਂ ਦੇ ਲਈ ਇੰਨਾ ਹੀ ਕਾਫੀ ਸੀ 
ਕਿ ਮੈ ਉਸ ਰਸਤੇ ਤੋ` ਲੰਘ ਰਿਹਾ ਸਾਂ । 

"ਅੱਜ ਕੱਲ੍ਹ ਲੋਕੀ', ਪੈਦਲ ਘੱਟ ਚਲਦੇ ਹਨ...ਕਿਸੇ ਜਗ੍ਹਾ ਨੂੰ ਪੂਰੀ ਤਰ੍ਹਾਂ 
ਸਮਝਣ ਦੇ ਲਈ ਪੈਦਲ ਚਲਣਾ ਜ਼ਰੂਰੀ ਹੈ । ਜੋ ਇਨ੍ਹਾਂ ਰਸਤਿਆਂ ਤੋ ਨਹੀ” ਲੰਘੇ, 
ਉਹ ਇੱਧਰ ਦੇ ਪਹਾੜ ਨੂੰ ਉਪਰ ਤੋ ਹੀ ਵੇਖ-ਵੇਖ ਮੁੜ ਜਾਂਦੇ ਹਨ... ਉਨ੍ਹਾਂ ਨੇ 
ਕਿਹਾਂ । 

--''ਤੁਹਾਡਾ ਆਰਚਰਡ ਬੜਾ ਮਸ਼ਹੂਰ ਹੈ । ਮੈਨੂੰ ਕਿਹਾ ਗਿਆ ਸੀ ਕਿ ਰਸਤੇ _ 
ਵਿਚ ਇਸ ਨੂੰ ਵੇਖਦਾ ਜਾਵਾਂ..." ਮੈਂ ਆਪਣੇ ਆਉਣ ਦੀ ਸਫ਼ਾਈ ਦਿੱਤੀ । 

ਉਹ ਫਿਰ ਮੂਸਕਰਾਈ । ਆਪਣੇ ਸਮੇ” ਵਿਚ ਕਾਫੀ ਖ਼ੂਬਸੂਰਤ ਰਹੀ ਹੋਵੇਗੀ । 
ਫਿਰ ਕਈ ਤਰ੍ਹਾਂ ਦੀਆਂ ਰੇਖਾਵਾਂ ਉਨ੍ਹਾਂ ਦੋ ਚਿਹਰੇ ਤੇ ਢਿਖਾਈ ਦੇਣ ਲੱਗੀਆਂ । 
ਉਮਰ ਦੇ ਬਾਵਜੂਦ ਚਿਹਰਾ ਇੰਨਾ ਸਾਫ਼ ਅਤੇ ਪਾਰਦਰਸ਼ੀ ਸੀ ਕਿ ਉਥੇ ਸਭ ਕੁਝ 
ਪੜ੍ਹਿਆ ਜਾ ਸਕ੍ਦਾ ਸੀ । ਸ਼ਹਿਰ ਤੋ ਦੂਰ ਰਹਿਣ ਵਾਲਿਆਂ ਦੋ ਚਿਹਰੇ ਸ਼ਾਇਦ 


ਖੰਡਿਤ 193 


ਅਜਿਹੇ ਹੀ ਹੁੰਦੇ ਹਨ । ਉਸ ਆਰਚਰਡ ਨਾਲ਼ ਜੁੜੀਆਂ ਕਿੰਨੀ ਹੀ ਤਰ੍ਹਾਂ ਦੀਆਂ 
ਯਾਦਾਂ ਉਸ ਸਮੇ' ਉਨ੍ਹਾਂ ਦੇ ਚਿਹਰੇ ਤੇ ਇਧਰ ਉਧਰ ਦੌੜ ਰਹੀਆਂ ਸਨ, ਕਿੱਧਰੇ 
ਵਿਚਕਾਰ ਚਿਹਰਾ ਹਲਕਾ ਜਿਹਾ ਲਾਲ ਵੀ ਹੋ ਗਿਆ । ਅਜਿਹਾ ਲੱਗਦਾ ਸੀ ਕਿ 
ਉਨ੍ਹਾਂ ਨੂੰ ਆਪਣੇ ਆਰਚਰਡ ਦੀ ਪ੍ਰਸਿੱਧਤਾ ਤੇ ਮਾਣ ਸੀ..,ਕਿ ਉਸੇ ਸਮੋ" ਇਕ 
ਕੌਨੇ ਤੋਂ ਹਲਕੀ ਜਿਹੀ ਸਿਆਹੀ ਵੀ ਚਿਹਰੇ ਤੇ ਦੌੜਦੀ ਹੋਈ ਆਈ ਅਤੇ ਅੱਗੇ 
ਵਿਛਦੀ ਚਲੀ ਗਈ । ਫਿਰ ਉਸ ਵਿਚ ਉਹ ਅਤੇ ਨੌਣ ਨਕਸ਼...ਸਭ ਕੁਝ 
ਡੁੱਬ ਗਿਆ । 

ਇਸ ਦੌਰਾਨ ਉਜਲੀ ਲੜਕੀ ਚਾਹ ਲੇ ਆਈ ਸੀ ਅਤੇ ਉਸ ਨੇ ਅੰਗਰੇਜ਼ੀ ਵਿਚ 
ਗਿਟਰ-ਪਿਟਰ ਕਰਨਾ ਸ਼ੁਰੂ ਕਰ ਦਿੱਤਾ ਸੀ ।...ਉਹੀ ਹੱਥਕੰਡੇ, ਜੋ ਲੋਕੀ ਆਪਣੇ 
ਆਪ ਨੂੰ ਪੜ੍ਹੇ ਲਿਖੇ ਜਤਾਣ ਲਈ ਵਰਤਦੇ ਹਨ । ਜਾਪਿਆ ਕਿ ਅਸੀ' ਜਗਲ 
ਦੇ ਉਸ ਹਿੱਸੇ ਵਿਚ ਨਹੀ', ਸਗੋ ਕਿਸੇ ਡਰਾਇੰਗ ਰੂਮ ਵਿਚ ਸਾਂ ਅਤੇ 'ਹਉ ਮਚ 
ਸ਼ੁਗਰ ਫਾਰ ਯੂ' ਜਿਹੇ ਝਟਕਿਆਂ ਵਿਚ ਜ਼ਿੰਦਗੀ ਪਹਿਲਾਂ ਵਾਂਗ ਚਲ ਰਹੀ ਸੀ । 
ਇੰਨਾ ਫ਼ਰਕ ਜ਼ਰੂਰ ਸੀ ਕਿ ਸਾਡੇ ਆਸ-ਪਾਸ ਇਕ ਗਰਮ-ਗਰਮ ਅੱਗ ਸੀ, ਜਿਹਾ ਕਿ 
ਆਮ ਤੌਰ ਤੇ ਖ਼ੂਬਸੂਰਤ ਲੜਕੀਆਂ ਦੀ ਹਾਜ਼ਰੀ ਵਿਚ ਹ ਜਾਂਦਾ ਹੈ । 

ਮੈਂ ਥੋੜ੍ਹੀ ਦੇਰ ਲਈ ਮਾਂ ਬੇਟੀ ਨੂੰ ਮਿਲਾਣ ਵਿਚ ਲੱਗ ਗਿਆ । ਕੁਝ ਅਜਿਹਾ 
ਸੀ ਕਿ ਮਾਂ ਆਪਣੀ ਉਮਰ ਦੇ ਬਾਵਜੂਦ ਜ਼ਿਆਦਾ ਗਹਿਰਾ ਅਸਰ ਛੱਡਦੀ ਸੀ, ਜਦ 
ਕਿ ਲੜਕੀ ਦਾ ਉਜਲਾਪਨ ਥੋੜ੍ਹੀ ਦੇਰ ਦੇ ਲਈ ਇਕ ਚਮਕ ਪੈਦਾ ਕਰਕੇ ਬੁੱਝ 
ਜਾਂਦਾ ਸੀ । 

30 ਸਾਲ ਤੋ ਉਹ ਇਥੇ ਹੀ ਰਹਿ ਰਹੀ ਹੈ...ਉਹ ਦੱਸਣ ਲੱਗੀ...ਸ਼ਾਦੀ ਦੇ 
ਕੁਝ ਹੀ ਦਿਨਾਂ ਬਾਅਦ ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ 
ਆਰਚਰਡ ਬਨਾਣਗੇ ਅਤੇ ਤਦ ਤੋ ਇਥੇ ਹੀ ਆਪਣੇ ਆਪ ਵਿਚ ਇਕ ਪੂਰੀ 
ਜ਼ਿੰਦਗੀ ਦਾ ਸਮਾਨ ਇਕੱਠਿਆਂ ਕਰਦਿਆਂ ਹੋਇਆਂ ਬੀਤਿਆ । ਹੁਣ ਇਥੇ ਸਭ 
ਕੁਝ ਹੈ--ਅੰਡੇ ਦੇਣ ਦੇ ਲਈ ਮੁਰਗੀਆਂ, ਅਨਾਜ ਪੈਦਾ ਕਰਨ ਲਈ ਖੇਤ, ਦੁੱਧ 
ਦੇਣ ਲਈ ਗਾਂ, ਕੁੱਤੇ, ਖੱਚਰ ਸਭ ਕੁਝ...ਪਰ ਉਹ ਨਹੀ' ਹੈ, ਜਿਸ ਨੇ ਇਸ ਨੂੰ 
ਬਣਾਇਆ । ਇਕ ਸਾਲ ਪਹਿਲਾਂ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਸੀ । ਉਹ ਉਸ 
ਵਾਤਾਵਰਣ ਤੋਂ` ਜਿਵੇ ਉਖੜ ਗਈ । ਸਾਹਮਣੇ ਬੈਠੀ ਲੜਕੀ ਉਨ੍ਹਾਂ ਦੀ ਇਕੋ 
ਸੈਤਾਨ ਸੀ ਅਤੇ ਉੱਸ ਨੇ ਮਾਤਾ ਪਿਤਾ ਦੇ ਮਨ੍ਹਾ ਕਰਨ ਦੇ ਬਾਵਜੂਦ ਆਪਣੀ ਮਰਜ਼ੀ 
ਨਾਲ ਸ਼ਾਦੀ ਇਕ ਮਹਾਨਗਰ ਵਿਚ ਕੀਤੀ ਸੀ, ਸ਼ਾਦੀ ਦੇ ਬਾਅਦ ਵੀ ਮਾਤਾ ਪਿਤਾ 
ਨੇ ਇਹੀ ਆਖਿਆ ਸੀ ਕਿ ਉਹ ਦੋਵੇ` ਇਥੇ ਆ ਕੇ ਰਹਿਣ ਅਤੇ ਆਰਚਰਡ ਦੀ 
ਦੇਖਭਾਲ ਕਰਨ । ਪਰ ਨਵੀ” ਪੀੜ੍ਹੀ ਨੂੰ ਜੈਗਲ ਰਾਸ ਨਹੀ ਆਉਦਾ । ਜੇਗਲ 
ਆਦਮੀ ਦੇ ਅੰਦਰ ਝਾਂਕਣ ਤੇ ਮਜਬੂਰ ਕਰਦਾ ਹੈ...ਅਤੇ ਉਹ ਅੱਜ ਦੇ ਲੋਕੀ 
ਬਰਦਾਸ਼ਤ ਨਹੀ ਕਰ ਸਕਦੇ । ਪਤੀ ਦੇ ਮਰਨ ਤੋ` ਬਾਅਦ ਉਹ ਲੜਕੀ ਅਤੇ 
ਦਾਮਾਦ ਕੌਲ ਦਿੱਲੀ ਚਲੀ ਗਈ ਸੀ...ਪਰ ਉਥੇ ਉਸ ਦਾ ਦਿਲ ਨਹੀ” ਲੱਗਾ । 
ਇਸ ਲਈ ਫਿਰ ਮੁੜ ਆਈ...ਉਨ੍ਹਾਂ ਦੀ ਲੜਕੀ ਉਨ੍ਹਾਂ ਨਾਲ ਰਹਿੰਦੀ ਹੈ । 


194 ਸਮਕਾਲੀਨ ਹਿੰਦੀ ਕਹਾਣੀਆਂ 


ਉਜਲ ਲੜਕੀ ਵਿਚ-ਵਿਚ ਉਖੜ-ਉਖੜ ਪੈਦੀ ਸੀ । ਅਸਲ ਵਿਚ ਉਹ ਮਾੰ 
ਦੀ ਹਰ ਰਸਤੇਂ ਚਲਦਿਆਂ ਇੰਨਾ ਖੁਲ੍ਹ ਜਾਣ ਦੀ ਆਦਤ ਤੋਂ" ਪ੍ਰੇਸ਼ਾਨ ਸੀ...ਜਾਂ 
ਅੱਗੇ ਉਹ ਕੀ ਆਖ ਦੇਵੇਗੀ...ਇਸ ਨਾਂਲ ਉਹ ਸਹਿਮ-ਸਹਿਮ ਉੱਠਦੀ ਸੀ । ਕੱਪ- 
ਪਲੇਟ ਦੀ ਖੜਖੜਾਹਟ ਨਾਲ 'ਵਨ ਮੌਰ ਫ਼ਾਰ ਯੂ' ਜਿਹੇ ਫ਼ਿਕਰਿੰਆਂ ਵਿਚ...ਜਾਂ ਕਿਸੇ 
ਹੌਰ ਤਰ੍ਹਾਂ ਨਾਲ ਗੱਲਾਂ ਨੂੰ ਤੋੜਨ ਦੀ ਜਾਂ ਉਨ੍ਹਾਂ ਦੀ ਦਿਸ਼ਾ ਜਾਂ ਘੱਟ ਤੋ" ਘੱਟ 
ਰਫ਼ਤਾਰ ਹੀ ਬਦਲਣ ਦੀ ਕੌ ਸ਼ਿਸ਼ ਵੀ ਕਰ ਰਹੀ ਸੀ...ਪਰ ਉਹ ਚਲਦੀ ਚਲੀ ਗਈ 
ਸੀ। ਜਦੋ ਤੱਕ ਆਪਣਾ ਸਭ ਕੁਝ ਹੀ ਪਹਿਲਾਂ ਨਾ ਦੱਸ ਦਿਓ, ਤਾਂ ਕਿਸੇ ਨਾਲ ਕੀ 
ਗੱਲਾਂ ਕੀਤੀਆਂ ਜਾ ਸਕਦੀਆਂ ਹਨ ਜਾਂ ਕੀ ਬੈਠਿਆ ਜਾ ਸਕਦਾ ਹੈ, ਉਹ ਸੋਚਦੀ 
ਸੀ । ਅਸੀ' ਲੌਕੀ` ਚਾਹ ਪੀ'ਦੇ ਰਹੇ । ਉਹ ਫਿਰ ਫਲਾਂ ਦੇ ਵਪਾਰ ਦੀਆਂ ਅੰਦਰੂਨ] 
ਗੱਲਾਂ ਦੱਸਣ ਲੱਗੀ । ਹਰ ਇਕ ਨੂੰ ਆਪਣੇ ਵੱਖਰੇ ਖੱਚਰ ਰੱਖਣੇ ਪੰਦੇ ਹਨ । 
ਵਿਚਕਾਰਲਾ ਆਦਮੀ ਕਿਸ ਤਰ੍ਹਾਂ ਪੈਸੇ ਮਾਰਦਾ ਹੈ । ਇਕ ਵਾਰ ਤਾਂ ਆਰਚਰਡ 
ਇੰਸਪੈਕਟਰ ਆ ਕੇ ਉਨ੍ਹਾਂ ਨੂੰ ਧਮਕੀ ਦੇਣ ਲੱਗਾ ਸੀ...ਉਨ੍ਹਾਂ ਨੇ ਡਾਂਟ ਕੇ ਨਸਾ 
ਦਿੱਤਾ--'ਇਹ ਨਾ ਸਮਝਣਾ ਕਿ ਮੈ ਔਰਤ ਹਾਂ, ਮੋ ਤੁਹਾਨੂੰ ਕੱਚਿਆਂ ਖਾ 
ਜਾਵਾਂਗੀ । ਮੌਰੇ ਘਰ 'ਗਨ' ਹੈ ਅਤੇ ਮੈ” ਉਸ ਨੂੰ ਵਰਤਣਾ ਵੀ ਜਾਣਦੀ ਹਾਂ । ਉਨ੍ਹਾਂ 
ਲੌਕਾਂ ਨੂੰ ਵੀ ਜਾਣਦੀ ਹਾਂ ਜਿਨ੍ਹਾਂ ਦੇ ਭੁਸੀ' ਨੌਕਰ ਹੋ ।' ਉਸ ਦਿਨ ਦੀ ਡਾਂਟ ਦੇ 
ਬਾਅਦ ਉਸ ਇੰਸਪੈਕਟਰ ਨੇ ਫਿਰ ਆਪਣੀ ਸ਼ਕਲ ਨ੍ਹੀੱ ਵਿਖਾਈ, ਜਦੋ” ਤੱਕੇ ਉਹ 
ਇਸ ਇਲਾਕੇ ਵਿਚ ਰਿਹਾ ਸੀ । 

“ਤੁਹਾਨੂੰ ਇਥੇ ਇਕੱਲਿਆਂ ਡਰ ਨਹੀਂ ਲੱਗਦਾ ?'' ਮੈ' ਉਸ ਉਜਲੀ ਲੜਕੀ 
ਤੌ ਪੁੱਛਿਆ ਰ 

“ਡਰ ਕਿਸ ਗੱਲ ਦਾ, ਮੋਰ ਜੌਨ ਜੋ ਹੈ । ਮੈਨੂੰ ਇਕ ਮਿੰਟ ਲਈ ਵੀ ਨਹੀ 
ਛੱਡਦਾ । ਇੰਹ ਮੇਰੇ ਬਾਰੇ ਵਿਚ ਬੜਾ ਪਜੋਸਿਵ ਹੈ 1 ਵੈਖੋ, ਹੁਣ ਤੁਹਾਡੇ ਨਾਲ ਗੱਲ 
ਕਰ ਰਹੀ ਹਾਂ, ਉੱਹ ਗੁੱਸੇ ਹੈ--'ਹੀ ਫੀਲਸ ਜੈਲਸ'...ਕਿਸੇ ਹੌਰ ਨੂੰ ਮੇਰੇ ਕੋਲ 
ਬਰਦਾਸ਼ਤ ਨਹੀ” ਕਰ ਸਕਦਾ । ਰਾਤ ਨੂੰ ਮੇਰੇ ਕੋਲ ਹੈ ਸੌਦਾ ਹੈ...ਬੋਰ ਜ਼ਜੂਰ ਕਦੀ 
ਕਦੀ ਹੁੰਦੀ ਹਾਂ ਤਾਂ ਉਸ ਦਾ ਤਰੀਕਾ ਹੈ ਦਿਨ ਵਿਚ ਨਾ ਸੌਣਾ ਅਤੇ ਹਰ ਪਲ ਆਪਣੇ 
ਨੂੰ 'ਬਿਜ਼ੀ' ਰੱਖਣਾ । ਉਸ ਦੇ ਲਈ ਇਥੇ ਪ੍ਰਬੰਧ ਹੈ--'ਕਾਫੀ ਕੌਮ ਹੈ, ਕਰਨ ਲੱਗ 
ਜਾਓ ਤਾਂ ਕਦੀ ਖਤਮ ਨਾ ਹੋਵੇਂ, ਕੁਕੜੀਆਂ ਅਤੇ ਰਿ ਦੇਖ ਭਾਲ ਤ' ਲੌ ਕੇ 
ਪੰਦਿਆਂ ਦੀ ਸਿਹਤ ਤੱਕ ਦਾ ਖਿਆਲ ।'' ਰ੍ 

ਮਾਂ ਜੋਗਲ ਦਾ ਹਿੱਸਾ ਸੀ...ਜਿਵੇ` ਉਥੋਂ ਦੇ ਦਰੱਖ਼ਤ, ਪਹਾੜ ਅਤੇ ਧੀ 
ਆਧੁਨਿਕ ਸਹੂਲਤਾਂ ਨਾਲ ਲੈਸ ਜੰਗਲ ਦਾ ਕੋਈ ਰੈਸਟ ਹਾਊਸ, ਉਹ ਉੱਥੇ ਸੀ, 
ਲੜਕੀ ਇਥੇ ਵੀ ਮਰਾਨਗਰ ਦੀ ਗਤੀ ਨੂੰ ਭਾਲ ਰਹੀ ਸੀ.। 

--"ਡੁਹਾਡੇ ਪਤੀ ?'' ਸੌ ਪੁੰਛਿਆ । ਰ 

ਜੁਆਈ ਦੀ ਗੱਲ ਆਉ”ਦਿਆਂ ਹੀ ਉਨ੍ਹਾਂ ਨੇ ਮੂਹ ਦੂਜੇ ਪਾਸੇ ਫੇਰ ਲਿਆ ਅਤੇ 
ਇਹ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੂੰ ਉਸ ਦਾ ਜ਼ਿਕਰ ਤੱਕ ਪਸੰਦ ਨਹੀ ਸੀ । ਮਾਮਲਾ 
ਕੁਝ ਗੜਬੜ ਸੀ, ਮੈਨੂੰ ਜਾਪਿਆ ,..ਲੜਕੀ ਦੇ ਇੰਨਾ ਕਹਿਣ ਤੇ ਕਿ ਉਹ ਦਿੱਲੀ ਵਿਚ 


ਖੰਡਿਤ 195 
ਰਹਿੰਦੇ ਹਨ, ਮੈ ਜਿਵੇ` ਗੱਲ ਨੂੰ ਉਸ ਪਾਂਸੇ ਵਧਾਣ ਤੋ ਆਪਣੇ ਆਪ ਹੀ ਰੁੱਕ 
ਗਿਆ...ਅਤੇ ਕੁਝ ਦੂਜੀਆਂ ਚੀਜ਼ਾਂ ਨੂੰ ਗੱਲਬਾਤ ਲਈ ਟਟੌਲਣ ਲੱਗਾ । ਲੜਕੀ ਦੇ 
ਉਥੇ ਰਹਿਣ ਤੱਕ ਉਹ ਕਰ)ਬ-ਕਰੀਬ ਕੁਝ ਨਹੀ” ਬੋਲੀ । ਲੱਗਾ ਜਿਵੇ ਉਹ ਸੌ“ ਗਈ 
ਹੈਂ : ਜੇ ਉਹ ਜਾਗ ਵੀ ਰਹੀ ਸੀ ਤਾਂ ਕੇਵਲ ਉਸ ਦਾ. ਸਰੀਰ ਸੀ,- ਉਹ ਕਿੱਧਰੇ ਹੋਰ 
ਸੀ । ਥੋੜ੍ਹੀ-ਥੋੜ੍ਹੀ ਢੇਰ ਨਾਲ ਪੱਖੇ ਨਾਲ ਲੱਤਾਂ ਤੇ ਬੈਠੀਆਂ ਮੱਖੀਆਂ ਨੂੰ ਉਡਾਂਦੇ ਸੀ, 
ਜਿਵੇ` ਗਾਂ-ਬੈਲ ਪੂਛ ਨਾਲ ਉਡਾਂਦੇ ਹਨ... 

ਚਾਹ ਦੇ ਭਾਂਡੇ ਸਮੇਟ ਕੇ ਜਦੋ ਲੜਕੀ ਅੰਦਰ ਚਲੀ ਗਈ, ਤਾਂ ਹੀ 
ਉਹ ਮੁੜੋ । 

-ਮੈਨੂੰ ਇਸ ਦਾ ਆਦਮੀ ਇਕਦਮ ਪਸੰਦ ਨਹੀਂ ਹੈ । ਇਸ ਲੜਕੀ ਨੇ ਆਪਣੀ 
ਜ਼ਿੰਦਗੀ ਖਰਾਬ ਕਰ ਲਈ । ਉਮਰ ਵਿਚ ਵੀ ਇਸ ਤ` ਬਹੁਤ ਵੱਡਾ ਹੈ । ਮੈ ਅਤੇ 
ਇਸ ਦੇ ਡੰਡੀ ਨੇ ਬਹੁਤ ਮਨ੍ਹਾਂ ਕੀਤਾ ਸੀ, ਪਰ ਇਹ ਨਹੀ' ਮੰਨੀ... 

--ਪਰ ਚਲੋਂ, ਉਹ ਦਵੇ” ਖੁਸ਼ ਤਾਂ ਹਨ । 

--ਕੀ ਪਤਾ ? ਇਸ ਤੋਂ" ਹੀ ਪੁੱਛੋ । 

ਉਨ੍ਹਾਂ ਨੇ ਕੁਝ ਗੁੱਸੇ ਨਾਲ ਕਿਹਾ। ਸੋਂ ਜਾਣਦਾ ਸਾਂ ਕਿ ਕੋਈ ਜਵਾਬ 

ਪਾਣਾ ਤਾਂ ਦੂਰ ਇਸ ਤਰ੍ਹਾਂ ਦੇ ਸੁਆਲ ਹੀ ਉਹ ਲੜਕੀ ਬਰਦਾਸ਼ਤ ਨਹੀ” ਕਰੇਗੀ । 
ਉਹ ਬਿਨਾਂ ਕਿਸੇ ਪਛਾਣ ਦੇ ਹੀ ਜਿਸ ਕਿਸੇ ਨਾਲ ਵੀ ਜਿੰਨਾ ਖੁਲ੍ਹ ਸਕਦੇ ਸੀ, ਓਨਾ 
ਲੜਕੀ ਸ਼ਾਇਦ ਬਹੁਤ ਆਪਣਾਪਨ ਹੋਣ ਦੇ ਬਾਅਦ ਵੀ ਨਹੀ” ਕਰ਼ ਸਕਦੀ । 
... ਹਾਟ ਇਜ਼ ਮੌਰ ?'' ਉਨ੍ਹਾਂ ਅੱਗੇ ਕਿਹਾ, “ਉਹ ਕਮੀਨਾ ਹੈ । ਕਹਿੰਦਾ 
ਹੈ ਉਸ ਨੇ ਲੜਕੀ ਨੂੰ ਮੋਰੀ ਦੇਖ ਭਾਲ ਦੇ ਲਈ ਛੱਡ ਰਖਿਆ ਹੈ, ਪਰ ਕੀ ਮੈ 
ਇੰਨਾ ਸਮਝਦੀ ਨਹੀ” ਹਾਂ...ਸਾਰੀ ਜ਼ਿੰਦਗੀ ਨ ਨਾਲ _ ਨਿਪਟਦਿਆਂ 
ਬੀਤੀ ਹੈ ।'' ਰ 

ਇਥੇ ਉਨ੍ਹਾਂ ਨੇ ਆਵਾਜ਼ ਨੂੰ ਹੋਰ ਹਾ ਕਰ ਲਿਆ ਸੀ ਅਤੇ ਗੱਲ ਨੂੰ ਮੇਰੇ 
ਵੱਲ ਸੁੱਟ ਰਹੇ ਸੀ । ਤਢੋਂ ਉਨ੍ਹਾਂ ਦੀਆਂ ਅੱਖਾਂ ਸਾਰੀਆਂ ਝੁਰੜੀਆਂ ਨੂੰ ਫਾੜ ਕੇ ਬਾਹਰ 
ਨਿਕਲ ਆਈਆਂ ਸਨ ਅਤੇ ਬਿਟ-ਬਿਟ ਸ਼ਰਾਰਤ ਦੇ ਰੋਗ ਵਿਚ ਬਹੁਤ ਜ਼ਿਆਦਾ 
ਚਮਕ ਰਹੀਆਂ ਸਨ । ਆਪਣੇ ਨੂੰ ਇਸ ਤਰ੍ਹਾਂ ਹੁਸ਼ਿਆਰੀ ਨਾਲ ਬਚਾਈ ਰੱਖਣ ਵਿਚ 
ਉਨ੍ਹਾਂ ਨੂੰ ਬੜਾ ਮਜ਼ਾ ਆਉਦਾ .ਸੀ, ਜਿਵੇ" ਉਹ ਇਕ ਖੰਡ ਸੀ, ਜਿਸਦੇ ਹਰ 
ਦਾਅ ਪੇਚ ਤੋਂ ਉਹ ਚਗੀ ਤਰ੍ਹਾਂ ਜਾਣ ਸੀ । 

ਗੱਲਾਂ ਕਰਦਿਆਂ ਹੋਇਆਂ ਉਨ੍ਹਾਂ ਦੀਆਂ ਅੱਖਾਂ ਬਾਰ-ਬਾਰ ਘਰ ਦੇ ਅੰਦਰ ਵੱਲ 
ਤੇਜ਼ੀ ਨਾਲ ਉੱਠਦੀਆਂ ਅਤੇ ਫਿਰ ਉਸੇ ਤੇਜ਼ੀ ਨਾਲ ਮੇਰੋ ਵੱਲ ਆਪਣੀ ਗੱਲ ਨੂੰ 
ਪੁਰਾ ਪ੍ਰਭਾਵ ਦੇਣ ਦੇ ਲਈ ਦੌੜਦੀਆਂ ਸਨ । ਉਨ੍ਹਾਂ ਅੱਖਾਂ ਵਿਚ ਰੁਣ ਵੀ ਜਵਾਨੀ 
ਦੀ ਤੇਜ਼ੀ ਅਤੇ ਚਮਕ ਸੀ । ਅਜਿਹਾ ਲੱਗਦਾ ਸੀ ਕਿ ਉਨ੍ਹਾਂ ਅਤੇ ਲੜਕੀ ਵਿਚ ਕੋਈ 
ਗੱਲਬਾਤ ਨਹੀ” ਹੈ ਅਤੇ ਸ਼ਾਇਦ ਇਸੇ ਲਈ ਸੁਭਾਅ ਅਧੀਨ ਉਨ੍ਹਾਂ ਨੇ ਰਾਹ 
ਚਲਦਿਆਂ ਨੂੰ ਆਪਣਾ ਰਾਜ਼ਦਾਰ ਅਤੇ ਨਿਕਟਵਰਤੀ ਬਣਾ ਰਖਿਆ ਸੀ, ਨਹੀਂ” ਤਾਂ 
ਇੰਨੀ ਜਲਦੀ ਕੀ ਕੋਈ ਇਸ ਹੱਦ ਤੱਕ ਖੁਲ੍ਹ `ਸਕਦਾ ਹੈ ਕਿ ਆਪਣੀਆਂ ਬਹੁਤ ਹੀ 


196 ਸਮਕਾਲੀਨ ਹਿੰਦੀ ਕਹਾਣੀਆਂ 


($ 


ਨਿੱਜੀ ਕਮਜ਼ੋਰੀਆਂ ਨੂੰ ਤੁਹਾਡੇ ਸਾਹਮਣੇ ਰੱਖ ਦੋਵੇ । ਉੱਜ ਵੇਖਿਆ 
ਜਾਏ ਤਾਂ ਉਹ ਕਮਜ਼ੋਰੀਆਂ ਸਨ ਵੀ ਕਿੱਥੇ ? ਉਨ੍ਹਾਂ ਵਲੋ“ ਤਾਂ ਸਿਰਫ ਸਾਫ਼-ਸਾਫ਼ 
ਗੱਲਾਂ ਸਨ, ਜਿਨ੍ਹਾਂ ਵਿਚ ਉਹ ਇਸ ਧੁੰਦ ਨੂੰ ਵੀ ਨਹੀ' ਆਉਣ ਦੇਣਾ ਚਾਹੋਦੀ ਸੀ 
ਕਿ ਉਹ ਉਨ੍ਹਾਂ ਦੀ ਕੁੱਖ ਤੋ ਪੈਦਾ ਹੋਈ ਲੜਕੀ ਹੈ । ਜੇ ਉਹ ਉਸ ਉਜਲੀ ਲੜਕੀ 
ਤੌਂ` ਗੁੱਲ ਨੂੰ ਬਚਾਅ ਕੇ ਕਰਦੀ ਵੀ ਸੀ ਤਾਂ ਸ਼ਾਇਦ ਖੇਡ-ਖੋਡ ਵਿਚ ਹੀ, ਨਹੀ” ਤਾਂ 
ਇੰਨਾ ਅਹਿਸਾਸ ਤਾਂ ਉਨ੍ਹਾਂ ਨੂੰ ਹੋਵੇਗਾ ਹੀ ਕਿ ਲੜਕੀ ਸਾਹਮਣੇ ਤੋ" ਨਾਂ ਸਹੀ, ਘਰ 
ਦੇ ਅੰਦਰੋ ਚੌਰੀ ਛੁਪੇ ਕਦੀ ਨਾ ਕਦੀ ਉਨ੍ਹਾਂ ਨੂੰ ਸੁਣ ਸਕਦੀ ਹੈ । 

--'ਅੱਛਾ ਇਹ ਦੱਸੋ ਕਿ ਤੁਹਾਨੂੰ ਕਿਹੋ ਜਿਹਾ ਲੱਗੇਗਾ, ਇਹ ਜਾਣ ਕੇ 
ਕਿ ਕੁਝ ਲੋਕੀ` ਸਿਰਫ ਤੁਹਾਡੀ ਮੌਤ ਦਾ ਇੰਤਜ਼ਾਰ ਕਰ ਰਹੇ ਹਨ,..?"" ਉਸ ਨੇ 
ਪੁੱਛਿਆ । 

ਚਿਹਰਾ ਗ੍ਰਾੱਸੇ 'ਚ ਲਾਲ ਹੋ ਗਿਆ ਸੀ...ਜੋ ਸ਼ੁਰੂ ਵਿਚ ਸੇਬ ਦੇ ਪੌਦੇ 
ਵਰਗਾ ਹੀ ਲੱਗਾ ਸੀ, ਉਸ ਦੇ ਅੰਦਰ ਦਾ ਆਦਮੀ ਜਿਵੇਂ` ਫਨ ਕੱਢ ਕੇ ਸਾਹਮਣੇ 
ਖੜਾ ਸੀ । 

--'ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਡੀ ਲੜਕੀ ਦੀ ਆਰਚਰਡ ਵਿਚ ਤੁਹਾਡੇ 
ਤੌ` ਘੱਟ ਦਿਲਚਸਪੀ ਨਹੀ` ਹੈ ।'' 

“ਹਾਂ ਸੋਚਿਆ ਤਾਂ ਇਹੀ ਸੀ...'' ਉਹ ਉਦਾਸ ਹੋ ਗਈ...''ਮੇਰੇ ਪਤੀ ਦੀ 
ਬੜੀ ਇੱਛਾ ਸੀ ਤਿ ਸਾਡੇ ਬਾਅਦ ਇਸ ਆਰਚਰਡ ਦੀ ਦੇਖਭਾਲ ਸਾਡਾ ਖ਼ਾਨਦਾਨ 
ਕਰੇ...ਪੁਸ਼ਤ-ਦਰ-ਪੁਸ਼ਤ ਜਦ ਮੈ ਇਸ ਦੇ ਆਦਮੀ ਨੂੰ ਪਹਿਲੀ ਵਾਰ ਵੇਖਿਆ ਸੀ, 
ਤਾਂ ਹੀ...ਉਸੋ ਵਕਤ ਵੇਖਦਿਆਂ ਹੀ ਉਹ ਮੈਨੂੰ ਚੋਗਾ ਨਹੀ” ਲੱਗਾ ਸੀ ।' 

ਉਹ ਕਰਸੀ ਤੇ ਅੱਖਾਂ ਬੋਦ ਕਰਕੇ ਟਿਕ ਗਈ ਅਤੇ ਆਪਣੀਆਂ ਲੱਤਾਂ ਤੋ“ ਮੱਖੀਆਂ 
ਉਡਾਣ ਲੱਗੀ । ਲੜਕੀ ਆ ਰਹੀ ਸੀ । ਉਸ ਦਾ ਬਾਰ-ਬਾਰ ਕੌਲ ਆਉਣਾ 
ਉਨ੍ਹਾਂ ਨੂੰ ਪਸੈਦ ਨਹੀ ਸੀ, ਇਉ ਲੱਗਦਾ ਸੀ ਕਿ ਉਹ ਲੜਕੀ ਨੰ ਕੌਲ 


ਤਾਂ ਰੱਖਣਾ ਚਾਹੁੰਦੀ ਸੀ...ਪਰ ਉਸ ਦੀ ਹਾਜ਼ਰੀ ਮਾਤਰ ਉਨ੍ਹਾਂ ਨੂੰ ਬੇਚੈਨ ਕਰ ਦੇਣ ਨੂੰ 
ਕਾਫੀਸੀ। 

ਬਾਹਰ ਉਜਲੀ ਧੁੱਪ ਵਿਚ ਸਰਸਰਾਂਦੀ ਹਵਾ ਵੱਜ ਰਹੀ ਸੀ। ਮੈ“ ਉਸ 
ਆਵਾਜ਼ ਨੂੰ ਢੂਡਣਾ ਚਾਹਿਆ ਪਰ ਜਿਥੋ' ਤੱਕ ਨਜ਼ਰ ਜਾਂਦੀ ਸੀ, ਸਭ ਕੁਝ ਨਿਸ਼ਚਲ 
ਖੜਾ ਸੀ । ਇਹ ਸ਼ਾਇਦ ਉਹ ਆਵਾਜ਼ ਸੀ_ਜੋ ਪਹਾੜਾਂ ਦੇ ਵਿਚ ਹਵਾ ਦੇ ਨਿਕਲਣ 
ਨਾਲ ਹੁੰਦੀ ਹੈ । ਕੁਝ-ਕੁਝ ਉੱਜ ਹੀ ਜਿਵੇ` ਜੈਗਲ ਵਿਚ ਵੀ ਆਦਮੀਆਂ ਦੇ ਨਾਲ 
ਰਹਿਣ ਦੇ ਨਾਲ ਪੈਦਾ ਹੋ ਜਾਂਦੀ ਹੈ,..ਆਦਮੀ ਸਭ ਕੁਝ ਹੋ ਸਕਦਾ ਹੈ, ਨਾਲ ਨਹੀ” 
ਰਹਿ ਸਕਦਾ । 

--''ਕੀ ਮੈਂ ਆਰਚਰਡ ਵੇਖ ਸਕਦਾ ਹਾਂ ?” ਮੈ” ਉੱਠਣ ਲੱਗਾ । 

''ਜ਼ਰੂਰ', ਉਨ੍ਹਾਂ ਨੇ ਜਾਗਦਿਆਂ ਹੋਇਆਂ ਕਿਹਾ, “ਬੇਟੀ ਜ਼ਰਾ ਇਨ੍ਹਾਂ ਨੂੰ 
ਵਿਖਾਓ । ਬਗ਼ੀਚੇ ਵਿਚ ਇਕ ਝਰਨਾ ਹੈ। ਉਸ ਦਾ ਪਾਣੀ ਜ਼ਰੂਰ ਪੀਣਾ । ਜਦੋ” 
ਅਸੀਂ ਸ਼ੁਰੂ-ਸ਼ੁਰੂ ਵਿਚ ਆਏ ਸੀ ਤਾਂ ਪਾਣੀ ਲਿਆਉਣ ਲਈ ਬਹੁਤ ਦੂਰ ਜਾਣਾ 


ਖੰਡਿਤ 197 


ਪੈਂਦਾ ਸੀ । ਇਕ ਦਿਨ ਮੇਰੇ ਪਤੀ ਨੇ ਉਸ ਥਾਂ ਤੇ ਗਿੱਲਾਪਨ ਵੇਖਿਆ ਅਤੇ ਫਿਰ 
ਉਨ੍ਹਾਂ ਨੇ ਹੀ ਇਹ ਝਰਨਾ ਖੌਦਿਆ । ਖੁਦਾਈ ਤੋ ਬਾਅਦ ਤਾਂ ਅਸਾਂ ਇਸ ਨੂੰ 
ਪੱਕਾ ਬਣਵਾ ਦਿੱਤਾ ਤਾਂ ਜੋ ਪਾਣੀ ਸਾਫ਼ ਰਹੇ । ਹੁਣ ਤਾਂ ਚਵੀ ਘੰਟੇ ਹੀ ਵਾਟਰ 
ਸਪਲਾਈ ਹੈ ।'' 

ਮੈ ਉੱਠ ਗਿਆ । ਲੜਕੀ ਮੇਰੇ ਨਾਲ-ਨਾਲ ਬਰਾਮਦੇ ਦੇ ਬਾਹਰ ਵਿਹੜੇ ਦੇ 
ਉਸ ਕਿਨਾਰੇ ਤੱਕ ਆਈ, ਜਿਥੋ” ਫਿਰ ਹੇਠਾਂ ਪੌੜੀਆਂ ਉਤਰਦੀਆਂ ਸਨ ਅਤੇ 
ਆਰਚਰਡ ਦਾ ਲੰਮਾ ਚੌੜਾ ਵਿਸਥਾਰ ਖੁਲ੍ਹਦਾ ਸੀ--ਛੋਟੀਆਂ ਮੋਟੀਆਂ ਪਗਡੇਡੀਆਂ 
ਵਿਚ ਇਧਰ ਉਧਰ ਵਹਿਦਾ ਹੋਇਆ । 

ਉਹ ਜੋ ਪਹਾੜੀ ਤੁਸੀ` ਵੇਖ ਰਹੇ ਹੋ ਉਥੋਂ` ਤੱਕ ਫੈਲਿਆ ਹੋਇਆ ਹੈ ਸਾਡਾ 
ਇਹ ਆਰਚਰਡ'' ਲੜਕੀ ਨੇ ਕੁਝ ਮਾਣ ਨਾਲ ਕਿਹਾ... ਇਥੇ ਜਾਨਵਰ ਬਹੁਤ 
ਹਨ, ਇਕ ਵਾਰ ਤਾਂ ਚੀਤਾ ਇਥੇ ਉਪਰ ਤੱਕ ਚੜ੍ਹ ਆਇਆ ਸੀ ਕਿ ਮੇਰੇ ਜੋਨ ਨੇ 
ਭੱਕ-ਭੰੱਕ ਕੇ ਉਸ ਨੂੰ ਨਸਾ ਦਿੱਤਾ । ਉਸ ਸਮੇ" ਉਹ ਬਹੁਤ ਛੋਟਾ ਸੀ । ਮੇਰੀ ਉਸ 
ਦੀ ਦੋਸਤੀ ਬਚਪਨ ਦੀ ਹੈ ।'' 

ਉਹ ਬਾਰ-ਬਾਰ ਜੰਨ ਤੇ ਘੁੰਮ ਫਿਰਕੇ ਆ ਜਾਂਦੀ ਸੀ. ਜੋ ਕੱਤੇ ਨਾਲ 
ਆਪਣਾਪਨ ਕਾਇਮ ਕਰ ਸਕਦੀ ਹੈ । ਉਸ ਦੀ ਆਪਣੀ ਮਾਂ ਦੇ ਨਾਲ ਕੀ ਖਟਪਟ ਹੋ 
ਸਕਦੀ ਹੈ ? ਉਹ ਦੋਵੇ” ਕਿਉ” ਨਹੀ" ਓਨੇ ਹੀ ਸੁਭਾਵਕ ਢੰਗ ਨਾਲ ਇਕ-ਦੂਜੇ ਦੇ 
ਨਾਲ ਪੇਸ਼ ਆ ਸਕਦੀਆਂ, ਜਿੰਨੇ ਸੁਭਾਵਕ ਢੰਗ ਨਾਲ ਉਹ ਅਤੇ ਕੁੱਤਾ ਆਉ'ਦੇ 
ਹਨ ਜਾਂ ਉਹ ਅਤੇ ਨੌਕਰ-ਚਾਕਰ ਜਾਂ ਫਿਰ ਉਹ ਅਤੇ ਮੈ" ਹੀ...ਕੁਦਰਤ ਦੇ ਇੰਨਾ 
ਨੇੜੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਬਿਤਾਣ ਵਾਲਾ ਇੰਨਾ ਸਵਾਰਥੀ ਤੇ ਨਹੀ“ 
ਹੋ ਸਕਦਾ ਕਿ ਉਹ ਆਪਣੀ ਲੜਕੀ ਨਾਲ ਹੀ ਪਰਾਇਆਪਨ ਦਿਖਾਏ ? ਜ਼ਿਆਦਾ ਠੀਕ 
ਗੱਲ ਇਹ ਲੱਗੀ ਸੀ ਕਿ ਸਾਰੀ ਜ਼ਿੰਦਗੀ ਉੱਚਾ ਸਿਰ ਕਰਕੇ ਜੀਉਣ ਵਾਲੀ ਉਹ 
ਬੁੱਢੀ ਔਰਤ ਉੱਜ ਹੀ ਜੀਣ ਦੇ ਲਈ ਜੋ ਸੁਰੱਖਿਅਤਾ ਵਰਤਣੀ ਚਾਹੀਦੀ ਹੈ, ਉਹ 
ਵਰਤ ਰਹੀ ਸੀ । ਜ਼ਰੂਰ ਉਜਲੀ ਲੜਕੀ ਅਤੇ ਉਸ ਦੇ ਆਦਮੀ ਨੇ ਉਨ੍ਹਾਂ ਨੂੰ ਮਾਤਰ 
ਬੁੱਢਾ ਸਮਝ ਲਿਆ ਹੋਵੇਗਾ । 

--''ਅੱਗੇ ਨਹੀ" ਚਲੇਗੇ ?'' ਸੈ ਲੜਕੀ ਤੋ` ਪੁੱਛਿਆ । 

--''ਅੱਗੇ ਹੋਰ ਕੀ ਹੈ, ਬਸ ਇਸੇ ਤਰ੍ਹਾਂ ਦਾ ਹੈ । ਅਸਲ ਵਿਚ ਨਜ਼ਾਰਾ ਇਥੋ” 
ਹੀ ਚਗਾ ਵਿਖਾਈ ਦਿੰਦਾ ਹੈ। ਉੱਜ ਤੁਸੀ' ਚਾਹੋ ਤਾਂ ਹੋ ਆਓ । ਮੈਨੂੰ ਤਾਂ ਦਿਨ 
ਵਿਚ ਕਈ ਵਾਰ ਜਾਣਾ ਪੈਦਾ ਹੈ ।'' 

ਮੰ" ਹੋਠਾਂ ਉਤਰ ਗਿਆ । ਥੌੜ੍ਹੀ ਦੇਰ ਤੱਕ ਉਹ ਲੜਕੀ ਕਿਨਾਰੇ ਤੋ ਖਲੌਤੀ ਮੰਨੂੰ 
ਜਾਂਦਿਆਂ ਵੇਖਦੀ ਰਹੀ । ਆਰਚਰਡ ਨਾਲ ਉਸ ਦਾ ਲਗਾਓ, ਮੈਨੂੰ ਲੱਗਾ, ਸਿਰਫ 
ਉਥੋ` ਤੱਕ ਹੀ ਸੀ, ਜਿਥੋਂ ਤੱਕ ਉਹ ਆਪਣੇ ਨੂੰ ਉਸ ਦੀ ਮਾਲਕਣੋਂ 


ਦੱਸ ਸਕਦੀ ਸੀ । ਉਸ ਦੇ ਚਿਹਰੇ ਤੇ ਤਣਾਉ ਸੀ ਅਤੇ ਉਹ ਓਨੀ 
ਸਹਿਜ ਬਿਲਕੁਲ ਨਹੀਂ ਸੀ, ਜਿੰਨੀ ਮੇਰੇ ਆਉਣ ਤੋਂ ਸੀ, ਮੈਂ ਘੱਟ ਤੋਂ ਘੱਟ ਪਾਣੀ ਦੇ 
ਝਰਨੇ ਤੱਕ ਜ਼ਰੂਰ ਪੁਜਣਾ ਚਾਹੁੰਦਾ ਸਾਂ,,.ਜਿਵੇ` ਕਿ ਉਥੇ ਖਲੋ ਕੇ ਮੈ ਇਥੋ ਦੀ 


( 


198 ਸਮਕਾਲੀਨ ਹਿੰਦੀ ਕਹਾਣੀਆਂ 


ਅੱਗਾ ਪਿੱਛਾ ਸਭ ਕੁਝ ਵੇਖ ਸਕਾਂਗਾ,., 

ਮੁੜਨ ਤੱਕ ਧੁੱਪ ਭੂਰੀ ਹੋ ਗਈ ਸੀ ਅਤੇ ਢਲਦੀ ਦੁਪਹਿਰ ਦਾ ਆਲਸ 
ਵਾਤਾਵਰਣ ਵਿਚ ਤਰਨ ਲੱਗਾ ਸੀ । ਉਹ ਬਰਾਮਦੇ ਵਿਚ ਬੈਠੀ ਹੋਈ ਸੀ । ਲੜਕੀ 
ਦਾ ਜ਼ਰੂਰ ਕਿਤੇ ਅਤਾ-ਪਤਾ ਨਹੀ` ਸੀ ।- ਬਰਾਮਦੇ ਤੇ ਚੜ੍ਹਨ ਤੇ ਉਸ ਦੀਆਂ ਆਵਾਜ਼ਾਂ 
ਚਿਕ ਨਾਲ ਢੱਕੇ ਹੋਏ ਇਕ ਪਰਦੇ ਦੇ ਪਾਰ ਸੁਣਾਈ ਦਿੱਤੀਆਂ । ਉਹ ਜੌਨ ਨਾਲ 
ਗੱਲਾਂ ਕਰ ਰਹੀ ਸੀ । ਇਉੱ”-ਲਗਾ, ਜਿਵੇ ਚਾਹ ਆਦਿ ਪਿਲਾ ਕੇ ਉਸ ਨੇਂ, ਜੋ ਥੋੜ੍ਹੀ 
ਬਹੁਤ ਦਿਲਚਸਪੀ ਨਵੇ ਆਏ ਬੈਦੇ ਪ੍ਰਤੀ ਬਣਦੀ ਸੀ, ਉਸ ਤੋਂ” ਛੁੱਟੀ ਪਾ ਲਈ ਸੀ, 
ਉਹ ਵੀ ਸ਼ਾਇਦ ਇਸ ਲਈ ਕਰਦੀ ਸੀ ਕਿ ਮਾਂ ਦੀ ਜ਼ਿੱਦਸੀ। 

“ਘੁੰਮੇ ?''...ਉਨ੍ਹਾਂ ਨੇ ਪੁੱਛਿਆ...''ਥੋੜ੍ਹਾ ਆਰਾਮ ਕਰ ਲਓ, ..,ਝਰਨੇ ਦਾ 
ਪਾਣੀ ਪੀਤਾ ?'' 

''ਹਾਂ, ਬਹੁਤ ਸੁਆਦੀ ਹੈ, ..ਸਾਰੀ ਥਕਾਵਟ ਧੋ ਦਿੰਦਾ ਹੈ.. 
ਆਰਾਮ ਕੁਰਸੀ ਤੇ ਬੈਠਦਿਆਂ ਹੋਇਆਂ ਕਿਹਾ, .. 

_ ਉਨ੍ਹਾਂ ਦੀਆਂ ਅੱਖਾਂ ਚਮਕ ਉੱਠੀਆਂ । ਝੁਰਨਂ ਨੂੰ ਜਿਵੇ" ਉਹ ਉੱਥੇ ਹੀ ਬੈਠਿਆਂ- 
ਬੈਠਿਆਂ ਸਾਫ ਦੇਖ ਰਹੀ ਸੀ । ਇਕ ਛੋਟੇ ਜਿਹੇ ਟੀਲੋਂ ਦੇ ਹੇਠਾਂ ਖੋਹ. ..ਅੰਦਰ ਪਤਾ 
ਨਹੀ ਕਿੱਥੋ“ ਆ ਕੇ ਉਪਰ ਉਬਲ-ਉਬਲ ਪੈ“ਦੀ ਧਾਰ, ਲਗਾਤਾਰ ਪਾਣੀ.ਦੀ ਮੁੱਠੀ 
ਬਣਾਂਦੀ, ਤੌੜਦੀ...ਥੌੜ੍ਹਾ ਚਲ ਕੇ ਫਿਰ ਅੱਗੇ ਸੀਮਿੰਟ ਦੇ ਹੌਜ਼ ਵਿਚ ਕੈਦ ਹੁੰਦੀ 
ਹੋਈ । ਉਨ੍ਹਾਂ ਦੀਆਂ ਨਜ਼ਰਾਂ -ਚਲਦਿਆਂ-ਚਲਦਿਆਂ ਮੇਰੇ ਤੇ ਵੀ ਪ੍ਰਭਾਵ ਪਾ 
ਗਈਆਂ । ਮੈਨੂੰ ਲੱਗਾ ਮੈ ਫਿਰ ਝਰਨੇ ਦੇ ਪਾਣੀ ਨੂੰ ਮੂੰਹ ਤੇ ਛਿੜਕ ਰਿਹਾ ਹਾਂ...ਉਹੀ 
ਸ਼ੀਤਲਤਾ,..ਉਹੀ ਮਿਠਾਸ. .. 

''ਅਸਲ ਵਿਚ ਪੂਰਾ ਆਰਚਰਡ ਬਹੁਤ ਖ਼ੂਬਸੂਰਤ ਹੈ...'' ਮੈਂ ਫਿਰ ਕਿਹਾ । 

''ਅਜਿਹਾ ਕੀ ਹੈ, ..ਸਾਰੇ ਆਰਚਰਡ ਕੁੱਲ ਮਿਲਾ ਕੇ ਇਕੋ ਜਿਹੇ ਹੀ ਹੁੰਢੇ ਹਨ । 
ਇਸ ਮੌਸਮ ਵਿਚ ਰਿੱਛ ਤੋਂ ਬੜਾ ਬਚਾਣਾ ਪੈਦਾ ਹੈ ਇਸ ਨੂੰ । ਸੇਬਾਂ ਦੇ ਲਈ ਰਿੱਛ 
ਸਭ ਤੋਂ ਖਤਰਨਾਕ ਜਾਨਵਰ ਹੈ...ਫਲਾਂ ਦੀ ਬਰਬਾਦੀ ਜੋ ਹੈਂਦੀ ਹੈ...ਉਹ ਵੱਖ, 
ਟਹਿਣੀਆਂ ਨੂੰ ਤੌੜ-ਫੌੜ ਕੇ ਰੱਖ ਦਿੰਦਾ ਹੈ । ੫ "ਤੇ 

ਉਹ ਕਿੱਧਰੇ ਦੂਰ ਭਟਕ ਗਈ ਸੀ । ਸਾਹਮਣੇ ਵਾਲ਼ ਪਹਾੜ ਦੇ ਵੇ 
ਲੰਮੋ-ਲੈਂਮੈ ਦੇਵਦਾਰ ਦੇ ਦਰੱਖ਼ਤ ਇਕ ਤਰਤੀਬ ਨਾਲ ਕੱਟ ਦਿੱਤੇ ਗਏ ਸਨ ਅਤੇ ਉਸ 
ਸਾਰੇ ਪਹਾੜ ਦੀ ਹਰਿਆਲੀ ਵਿਚ ਮੌਟੇ-ਮੌਟੇ ਕਿਲ੍ਆਂ/ਖੂੰ ਟਿਆਂ ਦਾ ਉਹ ਹਿੱਸਾ ਬੜਾ 
ਹੀ ਬਦਰੈਗ ਦਿੱਸਦਾ ਸੀ । 

''ਨਹੀ', ਇਸ ਵਿਚ ਇਕ ਵੱਖਰੀ ਖਿੱਚ ਹੈ,,,'' ਮੈ ਕਿਹਾ...''ਹੋ ਸਕਦਾ ਹੈ-- 
ਸ਼ਾਇਦ.ਇਸ ਲਈ ਕਿ ਇਸ ਵਿਚ ਤੁਹਾਡੇ ਜੀਵਨ ਦੀ ਛਾਪਹੈ।...'' 

“ਪਰ -ਹੁਣ ਇਹ ਮੇਰਾ ਨਹੀਂ' ਹੈ, ਮੰ ਇਹ ਆਰਚਰਡ ਵੇਚ ਦਿੱਤਾ ਹੈ ।_ 

ਉਹ ਕਰਸੀ ਤੇ ਪਿੱਛੇ ਰਿਹ ਗਈ ਅਤੇ ਪੱਖੋ ਨੂੰ ਲੱਤਾਂ ਤੇ ਟਪ-ਟਪ ਮਾਰਨ 
ਲੱਗੀ । 

ਹੇਠਾਂ..,ਆਰਚਰਡ ਦੇ ਉਪਰ ਧੁੱਪ ਦਾ ਸਮੁੰਦਰ ਪਸਰਿਆ ਹੋਇਆ ਸੀ । ਸਿਰਫ 


ਮੈ" ਸਾਹਮਣੇ ਦੀ 


ਖੰਡਿਤ 199 
ਪੌਦਿਆਂ ਦੀਆਂ ਫੁਨਗੀਆਂ ਦਿੱਸਦੀਆਂ ਸਨ...ਅੱਖਾਂ ਮਿਚਮਿਚਾਂਦੀਆਂ ਹੋਈਆਂ । 
ਉੱਚਾਈਆਂ ਤੇ ਜਿਥੇ ਕਿੱਥੇ ਸੇਬ ਦੇ ਪੌਦੇ ਟੁੱਟਦੇ ਸਰੀਰਾਂ ਨੂੰ ਢ'ਦੇ ਹੋਏ ਖਲੌਤੇ ਸਨ । 
ਉੱਚਾ ਖਾਲੀ ਫੈਲਿਆ ਹੋਇਆ ਆਰਚਰਡ ਦਾ ਉਹ ਵਿਸਥਾਰ ਉਸ ਸਮੇ ਇਕ 
ਜ਼ਖ਼ਮੀ ਖੱਚਰ ਵਾਂਗ ਹੇਠਾਂ ਪਿਆ ਸੀ, ਬੇਸਹਾਰੇ ਵਾਂਗ ਉਸ ਮਕਾਨ`_ਵੱਲ ਵੇਖਦਾ 
ਹੋਇਆ... ਰ 

ਆਰਚਰਡ ਅਤੇ ਉਹ,..ਉਹ ਅਤੇ ਆਰਚਰਡ ਮੇਰੇ ਲਈ ਸ਼ੁਰੂ ਤੋ" ਹੀ ਵਿੰਨੇ 
ਇਕ ਸਨ ਕਿ ਉਸ ਮਾਮੂਲੀ ਜਿਹੀ ਖਬਰ ਨੇ ਇਕ ਪਲ ਵਿਚ ਹੀ ਜਿਵੇ ਦੋਹਾਂ ਨੂੰ 
ਖੰਡਿਤ ਕਰਕੇ ਰੱਖ ਦਿੱਤਾ...ਇਕ ਹਿੱਸਾ ਮੇਰੇ ਸਾਹਮਣੇ ਅਤੇ ਦੂਜਾ ਹੇਠਾਂ ਸੁੱਟਿਆ 
ਹੋਇਆ ਪਿਆ ਸੀ । ਮੈਨੂੰ ਧੱਕਾ ਲੱਗਾ । 

--''ਤਾਂ ਫਿਰ ਹੁਣ ਤੁਸੀ'...ਇਥੇ ?'' ਮੈ” ਗਿੜਗਿੜਾ ਤਾ ਸਾਂ । 

--''ਵੇਚਣ ਦੀ ਸ਼ਰਤ ਵਿਚ ਮੈ ਇਹ ਵੀ ਕਿਹਾ ਸੀ ਕਿ ਮੈ ਜਦੋ ਤੱਕ 
ਜ਼ਿੰਦਾ ਹਾਂ, ਇਸੇ ਘਰ ਵਿਚ ਰਹਾਂਗੀ, ਬਦਲੋ ਵਿਚ ਚਾਹੇ ਤਾਂ ਆਰਚਰਡ ਦਾ ਮਾਲਕ 
ਆਰਚਰਡ ਦੇ ਪ੍ਰਬੋਧ ਦਾ ਕੌਮ ਮੇਰੇ ਕੋਲੋ` ਲੈ ਸਕਦਾ ਹੈ । ਉਹ ਆਦਮੀ ਚੈਗਾ ਹੈ, 
ਮੰਨ ਗਿਆ ਸੀ...ਹੁਣ ਵੀ ਕਹਿੰਦਾ ਹੈ ਉਹ ਇਥੇ ਕੇਵਲ ਮੇਰਾ ਮਹਿਮਾਨ ਹੋਕੇ 
ਰਹਿੰਦਾ ਹੈ...ਮੇਰੀ ਲੜਕੀ ਅਤੇ ਉਸ ਦਾ ਆਦਮੀ ਚਾਹੁੰਦੇ ਸਨ ਕਿ ਆਰਚਰਡ ਨੂੰ 
ਵੇਚ ਕੇ ਉਹ ਸ਼ਹਿਰ ਵਿਚ ਕੇਈ ਧੈਦਾ ਕਰਨ ਅਤੇ ਮੈ ਉਨ੍ਹਾਂ ਦੀ ਮਹਿਮਾਨ ਰਹਾਂ...।'' 

ਉਨ੍ਹਾਂ ਦੇ ਚਿਹਰੇ ਤੇ ਕੜਵੀ ਮੁਸਕਰਾਹਟ ਦੀ ਬਿੱਚੋਤਾਣ ਸੀ । ਹਰੇ ਪਹਾੜ ਤੇ 
ਧੱਬਿਆਂ ਵਾਂਗ ਉਛਲੇ ਉਹਨਾਂ ਕਿਲ੍ਹਿਆਂ ਨੂੰ ਵੇਖ ਕੇ, ਮੈ ਉੱਚਾਈ ਦੇ ਉਨ੍ਹਾਂ ਦਰੱਖ਼ਤਾਂ 
ਬਾਰੇ ਸੋਚ ਰਿਹਾ ਸਾਂ` ਜਿਨ੍ਹਾਂ ਦੀਆਂ ਜੜ੍ਹਾਂ ਬਰਫ਼ ਖਰਾਬ ਕਰ ਦਿੰਦੀ ਹੈ,..ਫਿਰ ਉਨ੍ਹਾਂ 
ਨੂੰ ਕੱਟਣਾ ਹੀ ਪੈਦਾ ਹੈ...ਜਿਵੇ` ਆਦਮੀ ਦੀ ਲੱਤ ਨੂੰ ਜਿਸ ਵਿਚ ਜ਼ਹਿਰ ਭਰ 
ਗਿਆ ਹੋਵੇ । 

--'ਆਰਚਰਡ ਭਾਵੇ` ਹੀ ਮੋਰਾ ਨਾ ਰਿਹਾ ਹੋਵੇ ਪਰ ਮੈ ਪਰਿਵਾਰ ਦੇ ਨਾਲ 
ਹਾਂ,...ਜਿਵੇ' ਇਹ ਸਭ, ਜਿਨ੍ਹਾਂ ਨੂੰ ਤੁਸੀ ਕੌਮ ਕਰਦਿਆਂ ਵੇਖ ਰਹੇ ਹੋ, ਉਸੇ ਤਰ੍ਹਾਂ 
ਹੀ ਮੈ" ਵੀ...ਅਤੇ ਮੋਰੀ ਲੜਕੀ ਵੀ ਮੇਰੇ ਕੌਲ ਹੈ,..ਮੇਰੇ ਪਤੀ ਦੀ ਕਿੰਨੀ ਇੱਛਾ ਸੀ 
ਕਿ ਉਹ ਸਾਡੇ ਕੌਲਹੀਰਹੇ।' 

ਉਨ੍ਹਾਂ ਦਾ ਚਿਹਰਾ ਬਹੁਤ ਹੀ ਤਰਲ ਹੋ ਗਿਆ ਸੀ । ਖੇਡ ਨੂੰ ਆਪਣੇ ਢੰਗ 
ਨਾਲ ਖੈਡਣ ਦਾ ਉਜਲਾਪਨ ਉਨ੍ਹਾਂ ਦੀਆਂ ਅੱਖਾਂ ਵਿਚ ਰਹਿ-ਰਹਿ ਕੇ ਚਮਕ ਰਿਹਾ 
ਸੀ । ਪਹਾੜ ਦਾ ਸਾਫ਼ ਸੁਥਰਾ ਰੋਗ ਉਸ ਵਿਚ ਤਰਦਾ ਹੋਇਆ...ਸਡੌਲ ਪੰਦਿਆਂ ਦੇ 
ਨਕਸ਼ ਝਿਲੰਮਿਲਾਂਦੇ ਹੋਏ...ਪਰ ਦੂਸਰੇ ਹੀ ਪਲ ਉਹ ਸਭ ਕੁਝ ਵਹਿ ਗਿਆ...ਹਵਾ 
ਦੀ ਫੂਕ ਨਾਂਲ ਚਿਕਨੀ ਚੱਟਾਨ ਤੇ ਵਿੱਛੀ ਖੁਸ਼ਕ ਧੂੜ ਦੀ ਪਹਿਲੀ ਪਰਤ ਵਾਂਗ । 
ਉਨ੍ਹਾਂ ਦੇ ਚਿਹਰੇ ਨੇ ਪਹਾੜ ਦੀ ਉਸ ਉੱਚਾਈ ਨੂੰ ਢੱਕ ਲਿਆ ਸੀ। ਜਿਥੇ ਕੁਝ ਪੈਦਾ 
ਨਹੀ ਹੁੰਦਾ, ਦਰੱਖ਼ਤ ਵੀ ਨਹੀ" । ਰੁਦਾ ਹੈ ਤਾਂ ਸਿਰਫ ਇਕ ਮਰਿਆ-ਮਰਿਆ ਜਿਹਾ 
ਲਾਲ ਰੋਗ...ਪਤਲਾ ਘਾਹ-ਫੂਸ ਵਿਚ ਫੈਲਿਆ ਰੋਇਆ । ਜਦੋਂ' ਸਾਰੇ ਇਲਾਕੇ ਵਿਚ 
ਬਰਫ ਦੀ ਚਾਦਰ ਵਿੱਛ ਜਾਂਦੀ ਹੋਵੇਗੀ ਤਦ ਵੀ ਉਹ ਦੋ ਅੱਖਾਂ ਇਸ ਤਰ੍ਹਾਂ ਬਲਦੀਆਂ 


200 ਸਮਕਾਲੀਨ ਹਿੰਦੀ ਕਹਾਣੀਆਂ 


ਹੋਈਆਂ ਜੁਗਨੂੰਆਂ ਵਾਂਗ ਚਮਕਦੀਆਂ ਰਹਿੰਦੀਆਂ ਹੋਣਗੀਆਂ... 

ਬਾਹਰ ਨਿਕਲ ਕੇ ਇਕ ਵਾਰ ਮੈ' ਉਸ ਆਰਚਰਡ ਨੂੰ ਵੇਖਿਆ । ਦੂਰ ਤੋਂ` ਜੋ 
ਇਕਦਮ ਸਪਾਟ ਦਿੱਸਦਾ ਸੀ, ਕਿੰਨਾ ਉੱਚਾ ਨੀਵਾਂ ਸੀ ਉਥੇ...ਜਿਵੇਂ` ਬਾਹਰ ਤੋ 
ਵੀਰਾਨ ਜਿਹੀ ਇਮਾਰਤ ਵਿਚ ਇਧਰ ਉਧਰ ਦੌੜਦੀਆਂ ਹੋਈਆਂ ਕਿੰਨੀਆਂ ਰੇਖਾਵਾਂ 
ਸਨ...ਸਭ ਕੁਝ ਜਿਵੇਂ ਗਡਮਡ ਸੀ--ਲੜਕੀ ...ਫਾਰਮ ਇੰਸਪੈਕਟਰ, ਲੜਕੀ ਦਾ 
ਪਤੀ...ਜੌਨ, ਉਂਹ,..ਲਗਾਤਾਰ ਵਹਿੰਦਾ ਹੋਇਆ ਝਰਨਾ । 

ਉਹ ਹੁਣ ਵੀ ਬਰਾਮਦੇ ਵਿਚ ਉਸੇ ਤਰ੍ਹਾਂ ਹੀ ਬੈਠੀ ਸੀ । ਇਸੇ ਤਰ੍ਹਾਂ ਹੀ, ਇਕੋ 
ਹੀ ਮੁਦਰਾ ਵਿਚ ਬੈਠੀ ਰਹਿੰਦੀ ਹੋਵੇਗੀ ..,ਲਗਾਤਾਰ...ਦਿਨ'-ਦਿਨ,..ਹਰ ਪਲ 
ਜਾਗਦੀ, ਸੱਦੀ, ਜੀਉ'ਦੀ-ਮਰਦੀ ਹੋਈ ...। 


ਖ਼ਾਨਦਾਨ ਵਿਚ ਪਹਿਲੀ ਵਾਰ 


--ਰਮਾਕਾਂਤ ਸੀਵਾਸਤਵ 


ਦਾਦਾ ਅਕਸਰ ਦੱਸਿਆ ਕਰਦੇ ਸਨ......। 

ਬੀਤੇ ਜ਼ਮਾਨ ਦੀਆਂ ਸਾਰੀਆਂ ਗੱਲਾਂ ਅਤੇ ਖਾਸ ਤੌਰ ਤੇ ਆਪਣੀ ਸ਼ਾਦੀ ਦੇ 
ਕਿੱਸੇ । ਅੰਮਾਂ ਅਤੇ ਦਾਦਾ ਦੇ ਮੁੰਹ ਤੋਂ ਸੁਣੀਆਂ ਹੋਈਆਂ ਰੀਤਾਂ-ਰਸਮਾਂ ਦੇ ਹੋਰ ਵੀ 
ਪੁਰਾਣੇ ਵਿਸਥਾਰ ਵਾਲੋ ਰੂਪਾਂ ਨੂੰ ਸੁਣਦਿਆ-ਸੁਣਦਿਆਂ ਅਸੀ ਹੈਤਾਨੀ ਵਿਚ ਡੁੱਬ 
ਜਾਂਦੇ ਅਤੇ ਆਮ ਤੌਰ ਤੇ ਹੱਸ ਪਦੇ । ਅਸੀ ਬਹੁਤ ਖੁਸ਼ ਹੋ ਜਾਂਦੇ ਅਤੇ ਸਾਡੀਆਂ 
ਅੱਖਾਂ ਦੇ ਸਾਹਮਣੇ ਇਕ ਬਿਲਕੁਲ ਹੀ ਦੁਸਰੀ ਦੁਨੀਆਂ ਸਾਕਾਰ ਹੋਣ ਲੱਗਦੀ । 
ਦੀਦੀ ਦਾਦਾ ਨੂੰ ਕਹਾਣੀ ਦੀ ਕਿਤਾਬ ਆਖਿਆ ਕਰਦੀ । 

ਉਬੜ ਖਾਬੜ ਰਸਤਿਆਂ, ਨਦੀ ਨਾਲਿਆ ਅਤੇ ਜੈਗਲਾਂ ਵਿਚੋ, ਬੇਲ ਗੱਡੀਆਂ _ 
`ਤੇ ਸਵਾਰ ਹੋਂ ਕੇ ਰਾਤ ਰਾਤ ਅਤੇ ਦਿਨ ਦਿਨ ਭਰ ਚਲਣ ਵਾਲੀਆਂ ਜੋਵਾਂ ਅਤੇ ਸੱਤ- 
ਸੱਤ ਦਿਨਾਂ ਵਿਚ ਨਿਪਟਣ ਵਾਲੀਆਂ ਸ਼ਾਦੀਆਂ ਦੇ ਕਿੱਸੇ ਸਾਨੂੰ ਰਮਾਂਚਤ ਕਰ 
ਦਿੰਦੇ । ਉਹ ਦੱਸਦੇ ਕਿ ਉਸ ਸਮੇ ਟਾਰਚਾਂ ਕਿਥੇ ਸਨ ਅਤੇ ਪਿੰਡ ਵਾਲਿਆਂ ਦੇ 
ਲਈ ਤਾਂ ਲਾਲਟੌਨਾਂ ਵੀ ਨਵੀ' ਫੈਸ਼ਨ ਦੀ ਚੀਜ਼ ਸਨ । ਕਦੀ ਜੈਗਲ ਦੇ ਰਸਤੋ ਹੋਕੇ 
ਰਾਤ ਨੂੰ ਚਲਣਾ ਪੰਦਾ ਤਾਂ ਮਸ਼ਾਲਾਂ ਬਾਲ ਲਈਆਂ ਜਾਂਦੀਆਂ ਸਨ ਅਤੇ ਇਕ ਦੂਜੇ 
ਨੂੰ ਕਿੱਸੇ ਕਹਾਣੀਆਂ ਸੁਣਾਈਆਂ ਜਾਂਦੀਆਂ । ਅਜਿਹੇ ਲੌਕਾਂ ਨੂੰ ਜੋਵਾਂ ਵਿਚ ਹੱਥ ਪੈਰ 
ਜੋੜ ਕੇ ਲਿਆਇਆ ਜਾਂਦਾ ਜੋ ਕਿੱਸੇ ਸੁਣਾ ਸਕਦੇ ਅਤੇ ਲਤੀਫੇਂਬਾਜ਼ ਹੁੰਦੇ । ਪਿੰਡ ਦੀ 
ਸੀਮਾ ਰੇਖਾ ਨੂੰ ਪਾਰ ਕਰਦਿਆਂ ਹੀ ਚਾਰੇ ਪਾਸੇ ਸੈਘਣੀ ਚੁੰਪ ਹੁੰਦੀ ਅਤੇ ਜੇ ਚਾਂਦਨੀ 
ਰਾਤ ਨਾ ਹੁੰਦੀ ਤਾਂ ਭਟਕਣ ਦਾ ਡਰ ਹੁੰਦਾ । ਜੋਵ ਵਿਚ ਜਾਣ ਵਾਲੇ ਲੱਕੀ` ਲਾਠੀਆਂ 
ਰਖਦੇ, ਮੁਰੇਠਾ ਬੇਨ੍ਹਦੇ ਤੋਂ ਮੁੰਛਾਂ ਤੇ ਤਾਅ ਦਿੰਦੇ ਹੋਏ ਬੋਦੋਲਖੰਡੀ ਅੰਦਾਜ਼ ਵਿਚ ਆਪਣੀ 
ਬਹਾਦਰੀ ਅਤੇ ਹਿੰਮਤ ਦੀ ਚਰਚਾ ਕਰਦੇ ਪਰ ਚੌਰ ਡਾਕ੍ਹਆਂ ਦੇ ਡਰ ਨਾਲ ਸਾਰੇ ਅੰਦਰ 
ਤਕ ਡਰੇ ਰਹਿੰਦੇ । ਬੇਲਾਂ ਦੇ ਗਲਿਆਂ ਦੀਆਂ ਘੰਟੀਆਂ ਦੀਆਂ ਆਵਾਜ਼ਾਂ, ਮਸ਼ਾਲਾਂ 
ਦੀ ਰੌਸ਼ਨੀ, ਸੋਘਣੇ ਹਨੇਰੇ ਵਿਚ ਉਠਦੀ ਕੀੜੇ ਮਕੌੜਿਆਂ ਦੀ ਝਣਕਾਰ, ਡਾਕੂਆਂ, 
ਭੁਤਾਂ, ਚੁੜੇਲਾਂ ਅਤੇ ਜਿੰਨਾਂ ਦੇ ਡਰ ਦਾ ਇਤਨਾ ਸਜੀਵ ਚਿੱਤ੍ਰਣ ਦਾਦਾ ਕਰਦੇ ਕਿ 
ਸਾਡੀ ਚੋਟੀ ਤੋਂ ਇਕ ਠੰਡੀ ਲਹਿਰ ਪਿੱਠ ਵਲ ਰੇਗਦੀ ਚਲੀ ਜਾਂਦੀ ਅਤੇ ਅਸੀ 
ਜ਼ਬਰਦਸਤੀ ਹੀ ਮੋਢੇ ਝਟਕਾ ਕੇ ਕਨਖੀਆਂ ਤੋ” ਪਿੱਛੇ ਵਲ ਵੇਖਦੇ ਕਿ ਕਿਧਰੇ ਕੋਟੀ 


$02 ਸਮਕਾਲੀਨ ਹਿੰਦੀ ਕਹਾਣੀਆਂ 


ਸਾਡੀ ਪਿੱਠ ਤੇ ਤਾਂ ਨਹੀ" ਖਲੋਤਾ ਹੋਇਆ । 

ਆਪਣੇ ਤਖਤ ੜੇ ਮੁਗ਼ਲ ਬਾਦਸ਼ਾਹਾਂ ਦੇ ਅੰਦਾਜ਼ ਵਿਚ ਗੋਲ ਸਰ੍ਹਾਣੇ ਨਾਲ, 
ਟਿਕ ਕੇ ਬੈਠੇ ਹੋਏ ਦਾਦਾ ਦਾ ਚਿਹਰਾ ਆਪਣੀ ਸ਼ਾਦੀ ਦੀ ਗੱਲ ਕਰਦਿਆਂ 
ਹੋਇਆਂ ਵਧੇਰੇ ਚਿਕਨਾ ਵਿਖਾਈ ਦੇਣ ਲੱਗਦਾ । ਉਨ੍ਹਾਂ ਦੇ ਮੁਸਕਰਾਂਦੇ ਰੋ'ਠ 
ਮੁੱਛਾਂ ਦੇ ਹੇਠਾਂ ਛੁਪੇ ਰਹਿੰਦੇ ਅਤੇ ਸਾਨੂੰ ਲੱਗਦਾ ਕਿ ਉਨ੍ਹਾਂ ਦੀਆਂ ਮੁੱਛਾਂ ਹੀ ਹੱਸ 
ਰਹੀਆਂ ਹਨ 1 

--ਜਾਣਦੇ ਹੋ, ,.ਮੈਹਰ ਬਣਦਾ ਤਾਂ...ਸੌਲ੍ਹਾਂ ਸੇਰ ਦੀਆਂ ਚੀਜ਼ਾਂ ਔਰਤਾਂ ਰਾਤ-ਰਾਤ 
ਭਰ ਕੇ ਬੈਠ ਕੇ ਬਣਾਂਦੀਆਂ । ਇਤਨੀਆਂ ਵੱਡੀਆਂ ਨੱਕਾਸ਼ੀ ਵਾਲੀਆਂ ਗੁੱਝੀਆਂ...ਹੋਰ 
ਵੀ ਸਾਰੇ ਅਗੜਮ-ਬਗੜਮ । ਹੋਰ ਜਾਣਦੇ ਹੋ ਲੱਡੂ ਕਿਤਨੇ ਵੱਡੇ ਵੱਡੇ ਬਣਦੇ ਸਨ ? 
ਅੱਧ-ਅੱਧ ਸੇਰ ਦੇ ।'' 

"ਬਾਪ ਰੇਂ ! ਅਸੀ" ਅੱਖਾਂ ਫੋਲਾ ਕੇ ਆਖਦੇ, “ਦਾਦਾ, ਫਿਰ ਉਨ੍ਹਾਂ ਨੂੰ ਕੋਈ 
ਕਿਵੇ ਖਾ ਸਕਦਾ ਸੀ ?'' 

“ਸਾਡੇ ਵਿਚਕਾਰਲੇ ਚਾਚਾ ਸਨ,..'' ਦਾਦਾ ਹੌਰ ਦੱਸਦੇ, "ਉਨ੍ਹਾਂ ਦੇ ਬਿਨਾਂ ਤਾਂ 
ਸ਼ਾਦੀ ਵਿਆਹ ਦਾ ਮਜ਼ਾ ਹੀ ਨਹੀ" ਆਉਦਾ ਸੀ । ਜਾਂਵੀਆਂ ਦੀ ਤਾਂ ਨੱਕ ਵਿਚ 
ਦਮ ਕਰ ਦੇਣ । ਇਧਰ ਪੰਗਤ ਦਾ ਸਮਾਂ ਹੋਵੇ, ਉਧਰ ਵਿਚਕਾਰਲੇ ਚਾਚਾ ਗਾਇਬ । 
ਹੁਣ ਹੋ ਰਹੀ ਹੈ ਭਾਲ । ਖਾਣ ਬੈਠਣ ਤਾਂ ਕਹਿਣ ਕਟਹਲ ਦਾ ਅਚਾਰ ਚਾਹੀਦਾ ਹੈ; 
ਕਟਹਲ ਦਾ ਅਚਾਰ ਚਾਹੀਦਾ ਹੈ । ਕਟਹਲ ਦਾ ਅਚਾਰ ਆ ਜਾਏ ਤਾਂ ਕਹਿਣ ਸੂਰਨ 
ਦਾ ਅਚਾਰ ਚਾਹੀਦਾ ਹੈ । ਰਾਤ ਨੂੰ ਇਕ ਵਜੇ ਕਹਿਣ ਕਿ ਦੁੱਧ ਪੀਆਂਗੇ । ਗਾਂ ਦਾ 
ਦੁੱਧ ਲਿਆਉਣ ਵਿਚਾਰੇ ਤਾਂ ਕਹਿਣ ਮੱਝ ਦਾ ਦੁੱਧ ਪੀਆਂਗੇ । ਮੱਝ ਦਾ ਦੁੱਧ 
ਲਿਆਉਣ ਤਾਂ ਕਹਿਣ ਗਾਂ ਦਾ ਦੁੱਧ ਪੀਆਂਗੇ ।” 

''ਦਾਦਾ ਜਦੋ” ਤੁਸੀ" ਲਾੜਾ ਬਣੇ ਸੀ ਤਾਂ ਤੁਸਾਂ ਵੀ ਨੱਖਰੇ ਕੀਤੇ ਹੋਣਗੇ ।'' 
ਦੀਦੀ ਪੁੱਛਦੀ । ਅਜਿਹੀ ਗੱਲ ਦੀਦੀ ਹੀ ਪੁੱਛ ਸਕਦੀ ਸੀ ਜੋ ਦਾਦਾ ਦੀ ਲਾਡਲੀ ਸੀ । 
ਅਸੀ ਲੋਕੀ` ਕਦੀ-ਕਦੀ ਉਨ੍ਹਾਂ ਨੂੰ ਚਿੜ੍ਹਾਂਦੇ ਵੀ ਸੀ--ਲਾਡਲੀ ਬਿੱਟੀ । ਦੀਦੀ ਦੇ 
ਪ੍ਰਸ਼ਨ ਤੇ ਦਾਦਾ ਦੀਆਂ ਮੁੰਛਾਂ ਹੌਰ ਫੈਲ ਜਾਂਦੀਆਂ ਅਤੇ ਉਹ ਕਝ ਹੋਰ ਤਣ ਕੇ ਗੋਲ 
ਸਿਰ੍ਹਾਣੇ ਨਾਲ ਪਿੱਠ ਟਿਕਾ ਲੈਦੇ । 

''ਉਹ ! ਕੁਝ ਨਾ ਪੁੱਛੋ । ਮਡਵਾ ਦੇ ਹੇਠਾਂ ਬੈਠ ਕੇ ਜੋ ਪੰਗਤ ਹੁੰਦੀ ਹੈ, ਉਸ 
ਵਿਚ ਨੇਮ ਹੁੰਦਾ ਹੈ ਕਿ ਲਾੜੋਂ ਨੂੰ ਪਹਿਲਾਂ ਖੁਆਇਆ ਜਾਂਦਾ ਹੈ । ਸੋ, ਅਸੀ ਉਸੇ 
ਵਿਚ ਅੜ ਗਏ ਕਿ ਗ੍ਰਾਮੋਫੋਨ ਲਵਾਂਗੇ । ਆਖਰ ਗ੍ਰਾਮੌਫੋਨ ਦੇ ਪੈਸੇ ਧਰਾ ਲਏ ਤਾਂ 
ਪਹਿਲੀ ਗਰਾਹੀ ਖਾਧੀ ।' 

ਅਸੀ" ਹੇਂ..,ਹੋ ਕਰਕੇ ਤਾੜੀ ਵਜਾਣ ਲੱਗਦੇ ਅਤੇ ਦੀਦੀ ਲਾਡ ਨਾਲ ਕਹਿੰਦੀ, 
"ਕੀ ਦਾਦਾ, ਅੜ ਕੇ ਲਿਆ ਵੀ ਤਾਂ ਗ੍ਰਾਮੋਫੋਨ ।'' 

` “ਉਹ ਭੇਟਾ, ਉਸ ਜ਼ਮਾਨੇ ਵਿਚ ਗ੍ਰਾਮੌਫੋਨ ਬਹੁਤ ਵੱਡੀ ਚੀਜ਼ ਹੋਇਆ 
ਕਰਦੀ ਸੀ । 

ਦਾਦਾ ਦੱਸਦੇ ਕਿ ਉਸ ਦੇ ਬਾਅਦ ਸਹੁਰੇ ਘਰ ਵਿਚ ਉਹਨਾਂ ਦਾ ਰੋਅਬ ਕਾਇਮ 


ਖ਼ਾਨਦਾਨ ਵਿਚ ਪਹਿਲੀ ਵਾਰ 203 


ਹੌ ਗਿਆ ਸੀ ਕਿ ਲਾੜਾ ਬਹੁਤ ਕੜਕ ਹੈ । ਸਹੁਰੋ ਘਰ ਦੀਆਂ ਔਰਤਾਂ, ਉਸ ਦੇ 
ਬਾਅਦ ਉਨ੍ਹਾਂ ਨੂੰ 'ਟੇਢੇ ਲਾਲਾ' ਦੇ ਨਾਂ ਨਾਲ ਪੁਕਾਰਨ ਲੱਗੀਆਂ ਸਨ | 

ਬਾਪੂ ਦੇ ਸੁਨਾਣ ਦਾ ਢੰਗ ਦੂਸਰਾ ਸੀ... 

ਦਾਦਾ ਤੋ" ਦੂਰ ਹੱਟ ਕੇ ਅੰਮਾਂ ਦੀ ਹਾਜ਼ਰੀ ਵਿਚ ਉਹ ਬਹੁਤ ਕੁਝ ਸੁਣਾਂਦੇ । 
ਉਨ੍ਹਾਂ ਦਾ ਉਦਸ਼ ਮੁਖ ਰੂਪ ਵਿਚ ਅੰਮਾਂ ਨੂੰ ਚਿੜ੍ਹਾਉਣਾ ਹੋਦਾ ਅਤੇ ਅੰਮਾਂ ਚਿੜ੍ਹ ਵੀ 
ਜਾਂਦੀ । ਖਿੱਝ ਦੇ ਪਰਦੇ ਪਿੱਛੋ ਉਹ ਆਮ ਤੌਰ ਤੇ ਆਪਣੇ ਪੇਕੇ ਘਰ ਦੀ ਪ੍ਰਸੈਸਾ 
ਕਰਨ ਲੱਗਦੀ । ਆਖਦੀ...''ਇਨ੍ਹਾਂ ਨੇ ਬਹੁਤ ਹੀ ਸਤਾਇਆ ਮੇਰੇ ਬਾਪੂ ਨੂੰ । 
ਅਜਿਹੀਆਂ ਉਟ ਪਟਾਂਗ ਮੰਗਾਂ ਰੱਖੀਆਂ ਕਿ ਕੁਝ ਨਾਪੁੱਛੋ। ਇਨ੍ਹਾਂ ਦੇ ਮਾਮਾ 
ਦਾ ਲੜਕਾ ਹੁਦਾ ਸੀ ਇਕ ਮਰਜੂ ਪ੍ਰਸ਼ਾਦ, ' ਉਨ੍ਹਾਂ ਨੇ ਕਵਰ ਕਲੋਉ ਵਿਚ 
ਸਾਡੇ ਘਰ ਦੀ ਨਾਇਣ ਦਾ ਹੱਥ ਪਕੜ ਲਿਆ ।...ਕੀ ਦੱਸਾਂ ਉਨ੍ਹਾਂ ਦੀ ਉਸ ਸਮੇ” 
ਦੀਸੂਰਤ। 

ਬਾਪੂ ਹੋ-ਹੋ ਕਰ ਕੇ ਹੱਸਦੇ ਅਤੇ ਆਖਦੇ, ਫਿਰ ਸੂਰਜ ਪ੍ਰਸ਼ਾਦ ਵੀ ਕੀ ਕਰਦੇ । 
ਤੇਰੇ ਘਰ ਦੀ ਨਾਇਣ ਸੀ ਹੀ ਨਖਰੇਬਾਜ਼ ।'' 

'ਨਾਇਣ ਤੇ ਨਖਰੇਬਾਜ਼ ਨਹੀ” ਸੀ ।'' ਅੰਮਾਂ ਹੱਥ ਚੁੱਕ ਕੇ ਆਖਦੀ, 
''ਉਸ ਨੂੰ ਕਿਸ ਗੱਲੋਂ" ਨਖ਼ਰੇਬਾਜ਼ ਆਖਦੇ ਹੋ । ਤੁਸਾਂ ਨਹੀ" ਕੀਤੇ ਨਖ਼ਰੇ ? ਹਾਂ, 
ਨਹੀ` ਤਾਂ ।'' 

''ਫਿਰ ਅਸੀ ਨਖ਼ਰਾ ਕਰਦੇ ਵੀ ਕਿਉ” ਨਾ । ਲਾੜਾ ਨਖ਼ਰਾ ਨਹੀ” ਕਰੇਗਾ, 
ਲੜਕੇ ਵਾਲੇ ਲੜਕੀ ਵਾਲਿਆਂ ਤੇ ਰੋਅਬ ਨਹੀ' ਚਲਾਣਗੇ ਤਾਂ ਕੌਣ ਚਲਾਏਗਾ ।'' 
ਬਾਪੂ ਦੀ ਆਵਾਜ਼ ਥੋੜ੍ਹੀ ਗੜਗੜਾਉਣ ਲੱਗਦੀ । 

ਹਾਂ, ਫਿਰ ਉਹ ਤਾਂ ਦੁਨੀਆਂ ਦੀ ਰੀਤ ਅਖਵਾਈ । ਰੱਬ ਨੇ ਜਿਨ੍ਹਾਂ ਨੂੰ ਧੀਆਂ 
ਦਿੱਤੀਆਂ ਹਨ, ਉਨ੍ਹਾਂ ਨੂੰ ਦੱਬਣਾ ਹੀ ਪੰੱਦਾ ਹੈ । ਸਾਡੇ ਬਾਪੂ ਨੇ ਇਤਨੀ ਵਧੀਆ 
ਸ਼ਾਦੀ ਕੀਤੀ ਸੀ... ਅੰਸਾਂ ਸਾਨੂੰ ਦੱਸਣ ਲੱਗੀ, ''ਜਦੇ` ਸਾਡੇ ਘਰ ਦੀ ਰੋਟੀ 
ਵੇਖੀ ਤਾਂ ਇਹ ਲੌਕੀ” ਵੇਖਦੇ ਹੀ ਰਹਿ ਗਏ । ਇਤਨੀ ਵੱਡੀ ਰਲੀ ਹੋਣੀ ਏ... 
ਇਤਨੀ ਵੱਡੀ । ਅਤੇ ਮਾਰ ਉ ਗੂਝਾ, ਮਾਠ, ਪਰਾਗ, ਖਾਂਖਰਾ, ਪਾਪਰਾ, ਖਾਜਾ, 
ਲੱਤੂ ਭਰੇ । ਇਤਨਾ ਸੁੰਦਰ ਗੁਨਾ ਬਣਿਆ ਸੀ ਕਿ ਕੁਝ ਨਾ ਪੁੱਛੋ । ਗੁਨਾ 
ਪਤੇ ? ਹੁਣ ਕੀ ਦੱਸਾਂ, ਵਸਣ ਦਾ ਬਣਦਾ ਹੈ ਗੋਲ ਗੋਲ, ਸੱਸ ਉਸ ਵਿਚੋਂ" ਨੂੰਹ ਨੂੰ 
ਵੀ ਵੇਖਦੀ ਹੈ ।'' 

ਦਾਦਾ ਅਤੇ ਬਾਪੂ ਸਹੁਰੇ ਘਰ ਰੋਅਬ ਕਾਇਮ ਰਖਣ ਦੇ ਨਸਖੋ ਦੱਸਦੇ ਅਤੇ ਅੰਮਾ 
ਮੰਨਦੀ ਕਿ ਘਰ ਸਮਾਜ ਦੀ ਰੀਤ ਤਾਂ ਮੰਨਣੀ ਹੀ ਪੰ"ਦੀ ਹੈ । 

ਸ਼ਾਦੀ ਵਿਆਹ ਵਿਚ ਮਾਣ-ਸਨਮਾਨ ਦੇ ਲਈ ਹੋਣ ਵਾਲੀਆਂ ਲੜਾਈਆਂ 
ਦੀ _ਵੀ ਚਰਚਾ ਹੁੰਦੀ । ਵਧੇਰੋ ਕਰਕੇ ਚਰਚਾ _ਚਲਦੀ । _'ਆਲ੍ਹਾਂ 
ਸੁਣਨ ਦੇ ਬਾਅਦ । ਬਰਸਾਤ ਵਿਚ ਤਾਂ ਸਾਨੂੰ 'ਆਲ੍ਹਾ' ਸੁਣਨ ਦੀ ਫੁਰਸਤ ਹੁੰਦੀ 
ਨਹੀ ਸੀ । ਅੰਮਾਂ ਸਾਨੂੰ ਲੋਕਾਂ ਨੂੰ ਗਰਮੀ ਦੀ ਦੁਪਹਿਰ ਵਿਚ ਹੀ 'ਆਲ੍ਹਾ' ਪੜ੍ਹ ਕੇ 
ਸੁਣਾਂਦੀ । 


_ 204 ਸਮਕਾਲੀਨ ਹਿੰਦੀ ਕਹਾਣੀਆਂ 


ਬਾਹਰ ਦਾ ਕਮਰਾ ਜਿਥੇ ਲਕੜੀ ਦੀਆਂ ਚਾਰ ਕੁਰਸੀਆਂ, ਇਕ ਮੇਜ਼ ਅਤੇ ਇਕ 
ਤਖਤ ਰਖਿਆ ਰਹਿੰਦਾ ਸੀ, ਬੈਠਕ ਅਖਵਾਂਦਾ । ਛੌਟੂ ਬੜੇ ਅੰਦਾਜ਼ ਨਾਲ ਉਸ ਨੂੰ 
ਡਾਇੰਗ ਰੂਮ ਆਖਦਾ । ਬੈਠਕ ਅਤੇ ਰਸੋਈ ਦੇ ਵਿਚਕਾਰਲੇ ਬਹੁ ਉਦੇਸ਼ੀ ਕਮਰੇ 
ਵਿਚ ਸਾਡੀ ਗਰਮੀਆਂ ਦੀ ਦੁਪਹਿਰ ਕੱਟਦੀ । ਹਾਸਾ-ਮਜ਼ਾਕ, ਤਾਸ਼ ਅਤੇ ਦੈਗਾ- 
ਫਸਾਦ ਸਭ ਕੁਝ ਇਥੇ ਹੀ ਹੁੰਦਾ । ਇਕ ਮੇਜ਼ ਦੇ ਹੇਠਾਂ ਪੱਖਾ ਰਖਿਆ ਜਾਂਦਾ, ਫਿਰ 
ਮੋਜ਼ ਨੂੰ ਤਿੰਨਾਂ ਪਾਸਿਆਂ ਤੋ ਢੱਕ ਕੇ ਅਤੇ ਗਿੱਲਾ ਕਰਕੇ ਕੂਲਰ ਬਣਾਇਆ ਜਾਂਦਾ । 
ਚਾਦਰ ਨੂੰ ਪਹਿਲੀ ਵਾਰ ਗਿੱਲਾ ਕਰਨ ਦਾ ਸਿਹਰਾ ਲੌਣ ਲਈ ਸਾਡੇ ਵਿਚ ਆਮ 
ਤੌਰ ਤੇ ਝਗੜਾ ਹੋ ਜਾਂਦਾ । ਬਾਅਦ ਵਿਚ ਜਦੋ` ਅਸੀ ਭਰੀ ਦੁਪਹਿਰ ਆਲਸ ਨਾਲ 
ਭਰ ਜਾਂਦੈ ਤਾਂ ਵੀ ਇਸ ਗੱਲ ਤੇ ਝਗੜਾ ਹੁਦਾ ਕਿ ਚਾਦਰ ਕੌਣ ਗਿੱਲੀ ਕਰੋਂਗਾ । 
ਉਸ ਸਮੇ ਅਸੀ ਇਕ ਦੂਜੇ ਨੂੰ ਟੋਨ ਕੱਸਦੇ ਕਿ ਤੂੰ ਗਿੱਲੀ ਕਰ ਚਾਦਰ । 

ਜਦ ਤੁੰ ਤੁੰ ਮੈ" ਮੈ ਵੱਧ ਜਾਂਦੀ ਤਾਂ ਅੰਮਾਂ ਸਾਨੂੰ ਕੁੱਤੇ ਬਿੱਲੀ ਦਾ ਨਾਂ ਦੇ ਕੇ 
ਸ਼ਾਂਤ ਰਹਿਣ ਨੂੰ ਆਖਦੀ । ਜ਼ਿਆਦਾ ਝਗੜਾ ਨਾ ਹੋਵੇ ਸਾਨੂੰ 'ਆਲਾ' ਪੜ੍ਹ ਕੇ 
ਸੁਣਾਂਦੀ । 'ਆਲ੍ਹਾ' ਦੇ ਹਰ ਵਿਆਹ ਦੇ ਸਮੇ ਇਕ ਲੜਾਈ ਹੁੰਦੀ ਦੱਸੀ 
ਜਾਂਦੀ ਤਾਂ ਅਸੀ" ਪੁੰਛਦੇ ਜਦੋ“ ਸ਼ਾਦੀ ਹੁੰਦੀ ਸੀ ਤਾਂ ਇਹ ਲੋਕੀ" ਲੜਦੇ 
ਕਿਉਂ” ਸਨ ?'' 

ਅੰਮਾ ਉੱਤਰ ਦਿੰਦੀ, "ਪਹਿਲਾਂ ਦੇ ਲੋਕ ਬੜੀ ਆਣ ਬਾਣ ਦੇ ਹੁੰਦੇ 
ਸਨ ।` 

੦<-ਪਰ ਇਹ ਸਾਰੀਆਂ ਗੱਲਾਂ ਬਹੁਤ ਪਹਿਲਾਂ ਦੀਆਂ ਹਨ । 

ਦੀਦੀ ਜਦੋ" ਵਿਆਹ ਦੇ ਯੋਗ ਸਮਝੀ ਜਾਣ ਲੱਗੀ ਤਾਂ ਇਨ੍ਹਾਂ ਗੱਲਾਂ ਤੇ ਪੂਰਣ 
ਵਿਰਾਮ (ਫੁਲ ਸਟਾਪ) ਲੱਗ ਗਿਆ । ਉਸ ਸਮੇ" ਦੀਦੀ ਨੇ ਬੀ. ਏ. ਪਾਸ ਕਰ ਲਿਆ 
ਸੀ ਅਤੇ ਘਰ ਵਿਚ ਦੱਬੀ ਦੱਬੀ ਜਿਹੀ ਚਰਚਾ ਚਲ ਰਹੀ ਸੀ ਕਿ ਹੁਣ ਕੀ ਕੀਤਾ 
ਜਾਏ ਜਿਵੇਂ ਕਿ ਦੀਦੀ ਦਾ ਇਕਦਮ ਖਾਲੀ ਰਹਿਣਾ ਕੋਈ ਅਨਹੋਣੀ ਘਟਨਾ ਸੀ । 
ਦੀਦੀ ਨੇ ਅੱਗੇ ਪੜ੍ਹਨ ਦੀ ਇੱਛਾ ਪ੍ਰਗਟ ਕੀਤੀ ਸੀ ਪਰ ਉਨ੍ਹਾਂ ਦੀ ਇੱਛਾ--''ਹੁਣ 
ਕੀ ਕਰਨਾ ਹੈ ਅੱਗੇ ਪੜ੍ਹ ਕੇ, 'ਧੀ ਨੂੰ ਬਹੁਤਾ ਪੜ੍ਹਾ ਕੇ ਕੀ ਹੋਵੇਗਾ” ਜਾਂ 
"ਹੁਣ ਠੀਕ ਈ ਹੈ'', ਜਿਹੀਆਂ ਬੁਦਬੁਦਾਹਟਾਂ ਵਿਚ ਡੁੱਥ ਗਈ ਸੀ । ਫੈਸਲਾ ਹੋ 
ਗਿਆ ਕਿ ਅਜੇ ਨਿਰਣਾ ਹੀਣ ਅਨਿਸ਼ਚਤ ਸਥਿਤੀ ਦਾ ਬਣਿਆ ਰਹਿਣਾ 
ਬੁਰਾ ਨਹੀ` ਹੈ । 

ਇਨ੍ਹਾਂ ਦਿਨਾਂ ਵਿਚ ਘਰ ਵਿਚ ਬੱਚਤ ਯੋਜਨਾ ਲਾਗੂ ਕੀਤੀ ਗਈ ਸੀ । ਸੌ ਵਾਟ 
ਦਾ ਬਲੱਥ ਫਿਊਜ਼ ਹੋ ਜਾਣ ਤੋ ਬਾਅਦ ਬੈਠਕ ਵਿਚ ਸੱਠ ਵਾਟ ਦਾ ਬਲੱਥ ਲਾ 
ਦਿੱਤਾ ਗਿਆ ਸੀ । ਅਕਸਰ ਦੇਰ ਰਾਤ ਬਾਪੂ ਨੂੰ ਖਾਣਾ ਪਰੋਸਦਿਆਂ ਅੰਮਾ ਬਿਰਾਦਰੀ 
ਦੇ ਲੜਕਿਆਂ ਦੀ ਚਰਚਾ ਕਰਦੀ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਇਹ ਆਸ 
ਜਗਮਗਾਣ ਲੱਗਦੀ ਕਿ ਸਾਡੀ ਧੀ ਤਾਂ ਇਤਨੀ ਸੁੰਦਰ ਅਤੇ ਸੁਸ਼ੀਲ ਹੈ ਕਿ ਕੋਈ ਵੀ 
ਆਪਣੇ ਘਰ ਲਿਜਾਣ ਲਈ ਤਿਆਰ ਹੋਏਗਾ । 

ਲੜਕਾ ਲੱਭਣ ਵਾਲੀ ਪਹਿਲੀ ਯਾਤਰਾ ਤੋ ਜਦ ਬਾਪੂ ਵਾਪਸ ਮੁੜੇ ਸਨ ਤਾਂ 


ਖ਼ਾਨਦਾਨ ਵਿਚ ਪਹਿਲੀ ਵਾਰ 205 


ਉਨ੍ਹਾਂ ਦੇ ਘਰ ਵਿਚ ਵੜਦਿਆਂ ਹੀ ਸਭ ਨੇ ਉਨ੍ਹਾਂ ਨੂੰ ਘੋਰ ਲਿਆ । ਦੀਦੀ ਰਸੋਈ- 
ਘਰ ਵਿਚ ਚਾਹ ਬਨਾਣ ਲਈ ਚਲੀ ਗਈ । ਬਾਪੂ ਨੇ ਆਪਣਾ ਸੂਟ ਕੇਸ ਦੀਵਾਰ 
ਨਾਲ ਟਿਕਾ ਕੇ ਰਖ ਦਿੱਤਾ ਅਤੇ ਕੁਰਸੀ ਤੇ ਬੈਠ ਗਏ । ਅੰਮਾ ਦਰਵਾਜ਼ੇ ਦਾ ਸਹਾਰਾ 
ਲੈ ਕੇ ਦਹਿਲੀਜ਼ ਵਿਚ ਅੱਧੀ ਬਾਹਰ ਅੱਧੀ ਅੰਦਰ ਖਲੋ ਗਈ 1 ਸਾਰਿਆਂ ਦੀਆਂ 
ਅੱਖਾਂ ਵਿਚ ਢੇਰ ਸਾਰੀਆਂ ਜਿਗਿਆਸਾਵਾਂ ਸਨ, ਜਿਨ੍ਹਾਂ ਵਲ ਧਿਆਨ ਦਿੱਤੇ ਬਿਨਾਂ 
ਬਾਪੂ ਨੇਂ ਆਪਣੇ ਬੂਟ ਉਤਾਰੇ ਅਤੇ ਕਮੀਜ਼ ਦੇ ਬਟਨ ਖੋਲ੍ਹ ਕੇ ਕੁਰਸੀ ਤੇ ਥੱਕੇ ਥੱਕੇ 
ਜਿਹੇ ਬੈਠ ਗਏ । ਕੁਝ ਪਲਾਂ ਲਈ ਕਮਰੇ ਵਿਚ ਇਤਨੀ ਚੁੱਪੀ ਛਾ ਗਈ ਜਿਤਨੀ 
ਸਾਡੇ ਘਰ ਵਿਚ ਸਾਰਿਆਂ ਦੇ ਸੌਣ ਤੋ ਬਾਅਦ ਹੀ ਹੁੰਦੀ ਹੈ । ਆਖਰ ਦਾਦਾ ਨੇ 
ਪੁੱਛਿਆ, ''ਕੀ ਹੋਇਆ ?'' 

ਹੂੰ... ਬਾਪੂ ਨੇ ਜਿਵੇ” ਚੌਕ ਕੇ ਉਨ੍ਹਾਂ ਵੱਲ ਵੇਖਿਆ ਫਿਰ ਹੌਲੇ ਜਿਹੇ ਬੋਲੇ, 
''ਹੋਵੇਗਾ ਕੀ ? ਢੇਰਾਂ ਦਾਜ ਮੰਗਦੇ ਹਨ ।'' 

ਫਿਰ ਕਿਸੇ ਨੇ ਕੁਝ ਨਟੀ` ਕਿਹਾ । ਅੰਮਾ ਅੰਦਰ ਚਲੀ ਗਈ । ਦਾਦਾ 'ਹਰੀ 
ਓਮ' ਦਾ ਨਾਹਰਾ ਲਾ ਕੇ ਜਿਵੇ ਆਪਣਾ ਹੀ ਧਿਆਨ ਇਧਰ ਉਧਰ ਵੌਡਾਣ ਲੱਗੇ । 
ਦੀਦੀ ਨੇ ਚਾਹ ਬਣਾਈ ਅਤੇ ਪਿਆਲਾ ਲੈ ਕੇ ਬਾਹਰ ਆਈ । 

ਇਸ ਪਿਛੋ ਬਾਪੂ ਜਦੋ" ਵੀ ਕਿਸੇ ਯਾਤ੍ਰਾ ਤੋਂ ਵਾਪਸ ਆਉਦੇ ਅਸੀ ਸਾਰੇ ਇਸੇਂ 
ਤਰ੍ਹਾਂ, ਬਿਨਾਂ ਬੋਲੋ ਦੱਸੇ ਉਨ੍ਹਾਂ ਦੇ ਆਸ ਪਾਸ ਇਸ ਤਰ੍ਹਾਂ ਮੰਡਰਾਂਦੇ ਰਹਿੰਦੇ, ਜਿਵੇ 
ਕਿਸੇ ਖਾਸ ਉਦੇਸ਼ ਨਾਲ ਨਹੀ', ਸਗੋ ਐਵੇ“ ਹੀ ਇਧਰ ਉਧਰ ਘੁੰਮ ਫਹੇ ਹਾਂ। 
ਆਮ ਤੌਰ ਤੇ ਨਾ ਤਾਂ ਬਾਪੂ ਕੁਝ ਆਖਦੇ ਅਤੇ ਨਾ ਕੋਈ ਪੁੱਛਦਾ । ਦੀਦੀ ਸਭ ਦੀਆਂ, 
ਖਾਸ ਕਰ ਕੇ ਬਾਪੂ ਦੀਆਂ ਨਜ਼ਰਾਂ ਤੱ ਬੱਚਦੀ ਹੋਈ, ਇਧਰ ਉਧਰ ਦੇ ਫਾਲਤੂ ਕੰਮਾਂ 
ਵਿਚ ਆਪਣੇ ਆਪ ਨੂੰ ਉਲਝਾਈ ਰਖਦੀ । ਦੀਦੀ ਗੱਲਾਂ ਵੀ ਘੱਟ ਕਰਨ ਲੱਗੀ ਸੀ । 
ਹਾਂ, ਦਾਦਾ ਜੀ ਕੌਲ ਬੈਠ ਕੇ ਹੋਲੀ ਹੌਲੀ ਗੱਲਾਂ ਕਰਨ ਦਾ ਕਮ ਜਾਰੀ ਸੀ । ਕਦੀ- 
ਕਦੀ ਦੀਦੀ ਆਪਣੀਆਂ ਪੁਰਾਣੀਆਂ ਕਿਤਾਬਾਂ ਦੀਆਂ ਕਵਿਤਾਵਾਂ ਦਾਦਾ ਜੀ ਨੂੰ 
ਪੜ੍ਹ ਕੇ ਸੁਣਾਂਦੀ ਅਤੇ ਸਾਨੂੰ ਇਹ ਵੇਖ ਕੇ ਮਜ਼ਾ ਆਉਦਾ ਕਿ ਦਾਦਾ ਜੀ ਮੱਧ- 
ਕਾਲੀਨ ਕਵੀਆਂ ਦੀ ਵਿਆਖਿਆ ਦੀਦੀ ਨੂੰ ਸਮਝਾਉਣ ਲੱਗਦੇ । ਜਦੋਂ` ਦਾਦਾ ਜੀ 
ਨੂੰ ਸੂਰਦਾਸ ਜਾਂ ਤੁਲਸੀ ਦਾਸ ਦੀਆਂ ਕਵਿਤਾਵਾਂ ਨੂੰ ਸਮਝਾਉਣ ਦੇ ਲਈ ਕਿਹਾ 
ਜਾਂਦਾ ਤਾਂ ਦੀਦੀ ਨੂੰ ਪਹਿਲਾਂ ਗਾ ਕੇ ਸੁਨਾਣਾ ਪੈੱਦਾ, ਫਿਰ ਦਾਦਾ ਜੀ ਅਰਥ 
ਸਮਝਾਂਦੇ । ਪਰ ਜਦੋ ਕਮਰੇ ਵਿਚ ਸਾਰੇ ਇਕੱਠੇ ਹੋ ਕੇ ਬੈਠਦੇ ਤਾਂ ਦੀਦੀ ਦਰਵਾਜ਼ੇ 
ਦੇ ਪਿੱਛੇ ਆਪਣੇ ਅੱਧੇ ਸਰੀਰ ਨੂੰ ਛੁਪਾ ਕੇ ਖਲੌਤੀ ਹੁੰਦੀ । 

ਸਾਲ ਬੀਤ ਗਿਆ ਸੀ, ਬਿਨਾਂ ਕਿਸੇ ਖਾਸ ਘਟਨਾ ਦੇ । ਬਸ, ਦੀਦੀ ਇਕ 
ਵਾਰ ਟਾਈਫਾਈਡ ਨਾਲ ਬੀਮਾਰ ਪਈ ਸੀ । ਘਰ ਵਿਚ ਸਭ ਤੋ` ਵੱਧ ਚਿੰਤਤ ਦਾਦਾ 
ਜੀ ਸਨ ਅਤੇ ਦੀਦੀ ਦੀ ਸਭ ਤੋ ਵੱਧ ਸੇਵਾ ਵੀ ਉਨ੍ਹਾਂ ਨੇ ਹੀ ਕੀਤੀ । ਦਵਾਈਆਂ 
ਅਤੇ ਖੁਰਾਕ ਦੇਣ ਦੇ ਸਮੇ ਦਾ ਇਤਨਾ ਜ਼ਿਆਦਾ ਧਿਆਨ ਦਾਦਾ ਜੀ ਰਖਦੇ ਕਿ 
ਆਪਣੇ ਨਿਤਨੇਮ _ ਵਿਚ ਢੇਰ ਸਾਰੀ ਤਬਦੀਲੀ ਕਰ ਲਈ ਸੀ। 
ਮੈ ਛੌਟੂ ਨੂੰ ਆਮ ਆਖਦਾ--''ਕਿਧਰੇ ਆਪਣੀ ਲਾਡਲੀ ਬਿੱਟੀ ਦੇ ਪਿੱਛੋ ਬੁੱਢਾ 


406 ਸਮਕਾਲੀਨ ਹਿੰਦੀ ਕਹਾਣੀਆਂ 


ਨਾ ਰਿੜ੍ਰ ਜਾਏ । 

ਇਜ ਇਕ ਘਟਨਾ ਤੋਂ“ ਬਿਨਾ ਜੋ ਕੁਝ ਘੱਟ ਰਿਹਾ ਸੀ, ਉਹ ਇਤਨੇ ਅਦ੍ਰਿਸ਼ 
ਢੈਗ ਨਾਂਲ ਘੱਟ ਰਿਹਾ ਸੀ ਕਿ ਉਪਰੋ` ਕੁਝ ਵੀ ਬਦਲਾਵ ਨਜ਼ਰ ਨਹੀ” ਆਉਦਾ 
ਸੀ । ਉੱਜ ਵੀ ਸਾਡੀਆਂ ਕਮੀਜ਼ਾਂ ਤਾਂ ਲੰਮੇ ਸਮੇ` ਤਕ ਚਲ ਜਾਂਦੀਆਂ ਸਨ ਪਰ ਹੁਣ 
ਸਾਡੀ ਬਨੈਣ ਵਿਚ ਪਹਿਲਾਂ ਤੋ` ਵੱਧ ਮੌਰੀਆਂ ਹੋਇਆ ਕਰਦੀਆਂ ਸਨ। ਸਾਡੀਆਂ 
ਬਨੰਣਾਂ ਵਾਰੀ-ਵਾਰੀ ਨਾਲ ਖਰੀਦੀਆਂ ਜਾਂਦੀਆਂ ਸਨ, ਇਸ ਲਈ ਮੇਰੀਆਂ ਵੱਡੀਆਂ 
ਹੋ ਜਾਂਦੀਆਂ ਸਨ । ਇਸ ਝੰਜਟ ਤੱ ਬਚਣ ਲਈ ਮੈ ਬਨੈਣ ਪਾਣਾ ਹੀ ਬੈਦ ਕਰ ਦਿੱਤਾ 
ਸੀ । ਅਤੇ ਉਸ ਨੂੰ ਫੈਸ਼ਨ ਦਾ ਰੂਪ ਦੇਣ ਦੇ ਲਈ ਕਮੀਜ਼ ਦਾ ਉਪਰਲਾ ਬਟਨ ਬਦ 
ਕਰਨਾ ਛੱਡ ਦਿੱਤਾ ਸੀ । ਇਹ ਅਚਾਨਕ ਪਕੜ ਵਿਚ ਨਾ ਆਉਣ ਵਾਲੀ ਤਬਦੀਲ 
ਸੀ ਅਤੇ ਆਂਢ-ਗੁਆਂਢ ਵਾਲਿਆਂ ਨੂੰ ਇਸ ਦਾ ਪਤਾ ਵੀ ਨਹੀ” ਲੱਗਾ । ਸਬਜ਼ੀ 
ਖਰੀਦਣ ਮੈ` ਹ ਜਾਂਦਾ ਸਾਂ ਇਸ ਲਈ ਮੈਨੂੰ ਪਤਾ ਸੀ ਕਿ ਹੁਣ ਵੱਡਾ ਥੈਲਾ ਲਟਕਾਣ 
ਦਾ ਕੋਈ ਮਤਲਬ ਨਹੀ` ਰਹਿ ਗਿਆ ਹੈ ਇਸ ਲਈ ਮੋ” ਛੋਟਾ ਥੈਲਾ ਲੇ ਕੇ ਬਾਜ਼ਾਰ 
ਜਾਣ ਲੱਗਾ ਸਾਂ । ਇਸ ਥੈਲਾ ਪ੍ਰੀਵਰਤਨ ਕ੍ਰਿਆ ਨੂੰ ਵੀ ਕੋਈ ਨਹੀ` ਜਾਣ ਸਕਿਆ । 
ਰਸਤੇ ਵਿਚ ਕਿਸੇ ਦੇ ਪੁੱਛਣ ਤੇ ਆਸਾਨੀ ਨਾਲ ਇਹ ਕਿਹਾ ਜਾ ਸਕਦਾ ਸੀ ਕਿ ਥੈਲੇ 
ਵਿਚ ਪਰਵਲ ਹਨ ਜਦ ਕਿ ਅਸਲ ਵਿਚ ਉਸ ਵਿਚ ਕੁਦਰੂ ਹੋਇਆ ਕਰਦੇ ਸਨ । ਬਾਪੂ 
ਦਾ ਪ੍ਰੋਮੋਸ਼ਨ ਹੋਇਆ ਸੀ ਅਤੇ ਉਨ੍ਹਾਂ ਦੀ ਤਨਖਾਹ ਲੱਗਭਗ ਸਤਾਰਾਂ ਰੁਪਏ ਪੰੱਹਠ ਪੌਸੇ 
ਵੱਧ ਗਈ ਸੀ । ਹਾਲਾਂ ਕਿ ਇੰਨੇ ਰੁਪਿਆਂ ਵਿਚ ਲੱਗਭਗ ਛੇ ਕਿਲੋਂ ਦੁੱਧ ਆ ਜਾਂਦਾ 
ਹੈ ਪਰ ਸਾਡੇ ਘਰ ਦੁੱਧ ਵਿਚ ਇਕ ਪਾ ਦੀ ਕਟੌਤੀ ਕਰ ਦਿੱਤੀ ਗਈ ਸੀ । ਫੱਲੀ ਤੇਲ ਦੀ 
ਥਾਂ ਤੇ ਸੋਇਆਬੀਨ ਦਾ ਤੇਲ ਨਾ ਕੇਵਲ ਅਸੀ ਖਾਣ ਲੱਗੇ ਸਾਂ, ਸਗ” ਉਸ ਦੇ 
ਸੁਆਦ ਨੂੰ ਵੀ ਅਸੀ” ਅਪਨਾ ਚੁੱਕੇ ਸਾਂ । 

ਉਹ ਸ਼ਾਮ ਸਾਡੀਆਂ ਦੂਜੀਆਂ ਸ਼ਾਮਾਂ ਜਿਹੀ ਬਹੁਤ ਜਾਣੀ ਪਛਾਣੀ ਸਾਂ । 
ਬਾਹਰ ਦੀ ਗਲੀ ਦੀਆਂ ਢੇਰ ਸਾਰੀਆਂ ਅਸਪੱਸ਼ਟ ਆਵਾਜ਼ਾਂ ਨੂੰ ਨਾਲ ਲੌ ਕੇ ਉਹ 
ਘਰ ਵਿਚ ਦਾਖਲ ਹੋਈ ਸੀ । ਮੈ ਘੁੰਮ ਕੇ--ਅਰਥਾਤ ਸਬਜ਼ੀ ਬਾਜ਼ਾਰ ਦਾ ਚੱਕਰ 
ਲਾ ਕੇ ਅਤੇ ਸਬਜ਼ੀ ਖਰੀਦ ਕੇ ਮੁੜ ਆਇਆ ਸਾਂ। ਅੰਮਾ ਨੂੰ ਸਬਜ਼ੀਆਂ ਦੀਆਂ 
ਕੀਮਤਾਂ ਦੀ ਪੂਰੀ ਜਾਣਕਾਰੀ ਦੇ ਕੇ ਮੈ ਆਪਣੇ ਗਿਆਨ ਦਾ ਅਤੇ ਇਹ ਦੱਸ ਕੇ ਕਿ 
ਮੁੱਲ ਭਾਅ ਕਰ ਕੇ ਸੱਠ ਪੈਸਿਆਂ ਦੀ ਬੱਚਤ ਮੈ ਕੀਤੀ ਹੈ, ਆਪਣੀ ਚਤੁਰਾਈ 
ਦਾ ਸਬੂਤ ਦੇ ਚੁੱਕਾ ਸੀ । ਟੀਡੇ ਅਤੇ ਕੁਮਹੜੇ ਦੇ ਭਾਅ ਵਿਚ ਪ੍ਰਤੀ ਕਿਲੋ 
ਚਾਰ ਆਨੇ ਘੱਟ ਗਏ ਹਨ, ਇਹ ਜਾਣ ਕੇ ਅੰਮਾ ਖੁਸ਼ ਸੀ ਅਤੇ ਸੋਤੁਸ਼ਟ ਹੋਣਾ 
ਚਾਹੋਦ। ਸੀ ਕਿ ਨਵੀ ਸਰਕਾਰ ਨੇ ਮਹਿੰਗਾਈ ਘਟਾਣ ਦੀ ਦਿਸ਼ਾ ਵਿਚ ਕੇਮ ਸ਼ੁਰੂ 
ਕਰ ਦਿੱਤਾ ਹੈ । 

ਬਾਪੁ ਹੁਣੇ ਹੁਣੇ ਦਫਤਰ ਤੋ' ਮੁੜੇ ਸਨ । ਉੱਜ ਉਨ੍ਹਾਂ ਦੀ ਸੂਰਤ ਸ਼ਕਲ ਤੰ 
ਕਦੀ ਅਜਿਹਾ ਨਹੀ“ ਲੱਗਦਾ ਸੀ ਕਿ ਉਹ ਚੁਸਤ ਹਨ ਜਾਂ ਸੁਸਤ । ਉਹ ਸਵੇਰੇ, 
ਦੁਪਹਿਰ, ਸ਼ਾਮ ਸਦਾ ਇਕੋ ਜਿਹੇ ਲੱਗਦੇ ਸਨ । ਜੇ ਸਾਡੇ ਕੌਲ ਘੜੀ ਦੇ ਆਧਾਰ ਤੇ 
ਸਵੇਰੇ ਸ਼ਾਮ ਦਾ ਪੈਮਾਨਾ ਨਹੀਂ' ਹੁੰਦਾ ਤਾਂ ਕੇਵਲ ਉਨ੍ਹਾਂ ਦੇ ਚਿਹਰੇ ਤੋਂ ਇਹ ਜਾਣਨਾ 


੧ 


ਖ਼ਾਨਦਾਨ ਵਿਚ ਪਹਿਲੀ ਵਾਰ 207 


ਮੁਸ਼ਕਲ ਸੀ ਕਿ ਉਹ ਆਫਿਸ ਜਾ ਰਹੇ ਹਨ ਜਾਂ ਆਫਿਸ ਤੋ ਆ ਰਹੇ ਹਨ। ਅੰਮਾ 
ਨੇ ਚਾਹ ਦੇ ਲਈ ਪੁੱਛਿਆ ਸੀ ਤਾਂ ਉਨ੍ਾਂ ਨੇ ਬਹੁਤ ਖੁਸ਼ ਹੋ ਕੇ ਦੱਸਿਆ ਕਿ ਆਫਸ 
ਤੰ` ਨਿਕਲਣ ਤੋ` ਬਾਅਦ, ਘਰ ਮੁੜਦਿਆਂ ਹੋਇਆਂ ਰਸਤੇ ਵਿਚ ਲੱੌਕਾਂ ਨੇ ਉਨ੍ਹਾਂ ਨੂੰ 
ਦੇ ਵਾਰ ਚਾਹ ਪਿਲਾ ਦਿੱਤੀ ਸੀ । ਇਸ ਲਈ ਉਹ ਚਾਹ ਜਲਦੀ ਨਹੀ” ਲੌਣਗੇ, 
ਥੌੜ੍ਹੀ ਦੇਰ ਦੇ ਬਾਅਦ ਲੋਣਗੇ । ਅੰਮਾ ਅਤੇ ਅਸੀ” ਸਾਰੇ ਬਾਪੂ ਵੱਲ ਪ੍ਰਸੈਸਾ ਅਤੇ 
ਆਦਰ ਦੀ ਭਾਵਨਾ ਨਾਲ ਵੇਖ ਰਹੇਂ ਸਾਂ ਕਿ ਲੋਕੀ ਉਨ੍ਹਾਂ ਦਾ ਕਿਤਨਾ ਸਨਮਾਨ 
ਕਰਦੇ ਹਨ । ਛੌਟੂ ਨੇ ਤੁਰਤ ਗੁਆਂਢ ਤੋ ਮੰਗਿਆ ਹੋਇਆ ਅਖ਼ਬਾਰ ਦਾਦਾ ਜੀ 
ਕੌਲੋ” ਚੁੱਕ ਕੇ ਬਾਪੂ ਨੂੰ ਪਕੜਾ ਦਿੱਤਾ । ਬਾਪੂ ਦੇ ਮੁੜਨ ਤੇ ਅਖ਼ਬਾਰ ਮੰਗ ਕੇ 
ਲਿਆਣਾ ਛੋਟੂ ਦਾ ਕੌਮ ਸੀ, ਜਿਸ ਨੂੰ ਅੱਜ ਛੌਟੂ ਨੇ ਪਹਿਲਾਂ ਨਿਪਟਾ ਲਿਆ ਸੀ । 
ਦਾਦਾ ਜੀ ਅਖ਼ਬਾਰ ਪੂਰਾ ਪੜ੍ਹ ਜਾਂਦੇ ਸਨ, ਭਾਵੇ" ਇਹ ਕੌਮ ਉਨ੍ਹਾਂ ਨੂੰ ਮੇਗਨੀਫ਼ਾਈ'ਗ 
ਗਲਾਸ ਨਾਲ ਕਰਨਾ ਪੈਦਾ ਸੀ, ਜਿਸ ਨੂੰ ਛੋਟੂ ਆਪਣੇ ਸਕੂਲ ਤੋ` ਮਾਰ ਲਿਆਇਆ 
ਸੀ । ਬਾਪੂ ਨੇ ਅਖ਼ਬਾਰ ਖੋਲ੍ਹਿਆ ਹੀ ਸੀ ਕਿ ਦਾਦਾ ਜੀ ਨੇ ਕਿਹਾ, “ਪਤਾ ਨਹੀ" 
ਅੱਜ ਕੱਲ੍ਹ ਇਹ ਕੀ ਹੋ ਰਿਹਾ ਹੈ । ਅਖਬਾਰ ਵਿਚ ਜਿਥੇ ਵੇਖੋ ਬਸ ਹੜਤਾਲ, ਡਾਕੇ, 
ਚੋਰੀ, ਐਕਸੀਡੌ'ਟ ਅਤੇ ਪਤਾ ਨਹੀ” ਕੀ ਕੀ ।'' 

ਉਸੇ ਸਮੇ, ਜਦੋ ਕਿ ਕਮਰੇ ਵਿਚ ਕੰਵਲ ਅਖ਼ਬਾਰ ਉਲਟੇਂ ਪਲਟੇ ਜਾਣ ਦੀ 
ਆਵਾਜ਼ ਆ ਰਹੀ ਸੀ, ਦਰਵਾਜ਼ੇ ਦੇ ਨਾਲ ਲੱਗ ਕੇ ਖਲੌਤੀ ਹੋਈ ਦੀਦੀ ਨੇ ਕਿਹਾ, 
"ਮੈ" ਨੀਰੂ ਦੇ ਨਾਲ ਜਾ ਕੇ ਟਾਈਪਿੰਗ ਸਿੱਖਿਆ ਕਰਾਂਗੀ ।'' 

ਦੀਦੀ ਦਾ ਵਾਕ ਰਾਤ ਦੀ ਖ਼ਾਮੋਸ਼ੀ ਵਿਚ ਚੌਕੀਦਾਰ ਵਲੋ" ਵਜਾਈ ਗਈ ਤੇਜ਼ 
ਸੀਟੀ ਵਾਂਗ ਲੱਗਾ । ਇਕਦਮ ਜਿਵੇ ਝਰਨਾਹਟ ਛਾ ਗਈ ਅਤੇ ਫਿਰ ਬਿਲਕੁਲ 
ਖਾਮੌਸ਼ੀ । ਦਾਦਾ ਜੀ ਨੇ ਭਵਾਂ ਸਿਕੌੜ ਕੇ ਦੀਦੀ ਵੱਲ ਵੇਖਿਆ ਫਿਰ ਮਾਲਾ ਫੇਰਨ 
ਲੱਗੇ । ਬਾਪੂ ਡੂੰਘੀ ਨੀ'ਦਰ ਤੌ ਅਚਾਨਕ ਜਾਗ ਪੌਣ ਵਾਲੇ ਆਦਮੀ ਵਾਂਗ ਫੈਲੀਆਂ 
ਅੱਖਾਂ ਨਾਲ ਕੁਝ ਪਲਾਂ ਤਕ ਦੀਦੀ ਵੱਲ ਵੇਖ ਕੇ ਇਧਰ ਉਧਰ ਨਜ਼ਰ ਦੌੜਾਣ ਲੱਗੇ । 
ਪਹਿਲੀ ਪ੍ਰਤੀਕ੍ਰਿਆ ਅੰਮਾਂ ਦੀ ਬੁਦਬੁਦਾਹਟ ਦੇ ਰੂਪ ਵਿਚ ਉਭਰ)--''ਹਾਂ,...ਜੇ ਸਿੱਖੇ 
ਟਾਈਪ । ਕੀ ਘਰ ਵਿਚ ਕੁਝ ਕੌਮ ਨਹੀਂ ਕੀ?" 

'ਘੁਰ ਦੇ ਕੌਮ ਦੇ ਬਾਅਦ ਵੀ ਕਾਫੀ ਸਮਾਂ ਬਚ ਜਾਂਦਾ ਹੈ।' ਦੀਦੀ ਨੇ 
ਸਿੱਧੇ ਸਾਦੇ ਢੰਗ ਨਾਲ ਉੱਤਰ ਦਿੱਤਾ । ਦੀਦੀ ਦੇ ਇਸ ਉੱਤਰ ਦੇ ਬਾਅਦ ਗੱਲ 
ਚਲ ਨਿਕਲੀ ਤਾਂ ਲਗਾਤਾਰ ਪੰਜਤਾਲੀ ਮਿੰਟ ਤਕ ਚਲਦੀ ਰਹੀ । ਦੀਦੀ ਬੋਲਦੀ 
ਅਤੇ ਅੰਮਾ ਬੋਲਦੀ । ਬਾਪੂ ਸ਼ਾਇਦ ਤੈਂ ਨਹੀ ਕਰ ਪਾ ਰਹੇ ਸਨ ਕਿ ਉਨ੍ਹਾਂ ਨੂੰ ਕੀ 
ਕਹਿਣਾ ਚਾਹੀਦਾ ਹੈ । ਉਨ੍ਹਾਂ ਦੀ ਗੱਲ ਕਦੀ ਮਾਂ ਦੇ ਪੱਖ ਵਿਚ ਜਾਂਦੀ ਅਤੇ ਕਦੀ 
ਦੀਦੀ ਦੇ ਪੱਖ ਵਿਚ । 

ਉਹ ਇਕ ਲੰਮਾ ਵਾਦ-ਵਿਵਾਦ ਸੀ, ਜਿਸ ਵਿਚ ਅਸੀਂ ਤਾੜੀ ਵਜਾਣ ਵਾਲੇ 
ਸਰੌਤਾ ਦੀ ਹੈਸੀਅਤ ਵੀ ਨਹੀ” ਰਖਦੇ ਸਾਂ । ਪਰ ਇਤਨੀ ਗੱਲ ਸਾਡੀ ਸਮਝ ਵਿਚ ਆ 
ਗਈ ਕਿ ਦੀਦੀ ਟਾਈਪਿੰਗ ਸਿੱਖੋਗੀ, ਇਹ ਉਸ ਕਾਨਫਰੋਸ ਵਿਚ ਤੈ ਹੋ ਗਿਆ। 
ਦੀਦੀ ਨੇ ਇੰਸਟੀਚਿਊਟ ਦੀ ਫੀਸ ਪਟਾਈ ਅਤੇ ਇਕ ਸ਼ਾਮ ਸਿੱਧੀ ਸਾਦੀ ਮੁਦਰਾ 


208 ਸਮਕਾਲੀਨ ਹਿੰਦੀ ਕਹਾਣੀਆਂ 


ਵਿਚ ਟਾਈਪਿੰਗ ਸਿੱਖਣ ਆਪਣੀ ਸਹੇਲੀ ਨੀਰੂ ਦੇ ਨਾਲ ਨਿਕਲ ਪਈ । 

ਸਾਡੇ ਖ਼ਾਨਦਾਨ ਵਿਚ ਪਹਿਲੀ ਵਾਰ ਕਿਸੇ ਲੜਕੀ ਨੇ ਟਾਈਪਿੰਗ ਸਿੱਖਣ ਦਾ 
ਕੌਮ ਕੀਤਾਂ । 

ਦੀਦੀ ਨੇ ਟਾਈਪਿੰਗ ਦੀ ਪ੍ਰੀਖਿਆ ਪਾਸ ਕਰ ਲਈ ਸੀ ਅਤੇ ਸਭ ਕੁਝ ਚੰਗੀ ਤਰ੍ਹਾਂ 
ਜਲ ਰਿਹਾ ਸੀ । ਚੰਗੀ ਤਰ੍ਹਾਂ ਅਰਥਾਤ ਪਹਿਲਾਂ ਵਾਂਗ ਹੀ ਘਟਨਾਹੀਨ ਢੋਗ ਨਾਲ । 
ਮਹੀਨੇ ਦੇ ਪਹਿਲੇ ਪੰਦਰ੍ਹਾਂ ਦਿਨਾਂ ਤਕ ਸਬਜ਼ੀ ਅਤੇ ਦਾਲ ਬਣਦੀ, ਫਿਰ ਕੇਵਲ ਦਾਲ 
ਬਣਦੀ, ਆਖਰੀ ਸਪਤਾਹ ਬਾਪੂ ਮੂੰਗ ਦੀ ਦਾਲ ਦੇ ਗੁਣਾਂ ਦਾ ਬਖਾਨ ਕਰਨ ਲੱਗਦੇ 
ਅਤੇ ਆਮ ਕਹਿੰਦੇ-- ਅੱਜ ਤਾਂ ਬਸ ਖਿਚੜੀ ਬਣਨ ਦਿਉ ਅਤੇ ਨਾਲ ਘਲਣ ਦਿਓ 
ਚਟਨੀ ਅਤੇ ਅਚਾਰ । ਬਾਪੂ 'ਘਲਣ ਦਿਓ' ਇਸ ਅੰਦਾਜ਼ ਵਿਚ ਬੋਲਦੇ ਜਿਵੇ 
ਗਵਾਸਕਰ ਦਾ ਚੋਕਾ ਲੱਗ ਰਿਹਾ ਹੋਵੇ । 

ਬਾਪੂ ਦੀਆਂ ਯਾਤਰਾਵਾਂ ਜਾਰੀ ਸਨ ਅਤੇ ਦੀਦੀ ਦੀ ਫੋਟੋ ਦੀਆਂ ਕਈ ਕਾਪੀਆਂ 
ਬਣ ਚੁੱਕੀਆਂ ਸਨ । ਲਿਫਾਫਿਆਂ ਦਾ ਮਹਿੰਗਾ ਹੈਦਿਆਂ ਜਾਣਾ ਜਾਂ ਬਸ ਕਿਰਾਏ ਅਤੇ 
ਰੇਲ ਕਿਰਾਏ ਦਾ ਵਾਧਾ ਉਨ੍ਹਾਂ ਨੂੰ ਖਾਸ ਕਰ ਕੇ ਅਖਰਦਾ । ਜਦ ਵੀ ਨਵੇਂ ਬਜਟ 
ਵਿਚ ਇਨ੍ਹਾਂ ਚੀਜ਼ਾਂ ਤੇ ਟੈਕਸ ਵੱਧਦਾ ਉਹ ਝਝਲਾ ਕੇ ਆਖਦੇ, ''ਇਨ੍ਹਾਂ...ਨੂੰ ਤਾਂ 
ਗੋਲੀ ਨਾਲ ਉਡਾ ਦੇਣਾ ਚਾਹੀਦਾ ਹੈ ।' ਇਕ ਵਾਰ ਛੋਟੂ ਨੇ ਪੁੱਛਿਆ--"'ਰਿਨ੍ਹਾਂ 
ਨੂੰ ?'' ਤਾਂ ਬਾਪੂ ਝੁੰਝਲਾ ਪਏ ਅਤੇ ਉਨ੍ਹਾਂ ਨੇ ਡਾਂਟ ਕੇ ਕਿਹਾ, 'ਹਰ ਗੱਲ ਵਿਚ ਲੱਤ ਨਾ 
ਅੜਾਇਆ ਕਰ। 

ਇਨ੍ਹਾਂ ਝੁਝਲਾਹਟ ਭਰੇ ਦਿਨਾਂ ਦੇ ਦੌਰਾਨ, ਇਕ ਦਿਨ ਦੀਦੀ ਦੇ ਨਾਂ ਇਕ 
ਲਿਫਾਫਾ ਆਇਆ ਤਾਂ ਸੋਨਾਟਾ ਛਾ ਗਿਆ । ਉਹ ਮਹੀਨੇ ਦਾ ਦੂਜਾ ਸ਼ਨਿਚਰਵਾਰ ਸੀ 
ਅਤੇ ਬਾਪੂ ਖਾਣਾ ਖਾ ਕੇ ਸੁੱਤੇ ਹੋਏ ਸਨ । ਦੀਦੀ ਗੁਆਂਢ ਵਿਚ ਆਪਣੀ ਸਹੇਲੀ ਦੇ 
ਘਰ ਗਈ ਸੀ । ਛੋਟੂ ਆਪਣੇ ਦਸਤ ਕਿੰਨਾ ਨੂੰ, ਗੋਲਕ ਵਿਚ ਜਗ੍ਹਾਂ ਹਣ ਵਾਲ 
ਪੈਸਿਆਂ ਦਾ ਹਿਸਾਬ ਲਾ ਕੇ ਦੱਸ ਰਿਹਾ ਸੀ ਕਿ ਰਿਸਟ ਵਾਚ ਕਦੋ' 
ਲੈ ਸਕੇਗਾ । ਉਸ ਦੇ ਹਿਸਾਬ ਨਾਲ ਲੱਗਭਗ ਪੰਦਰ੍ਹਾਂ ਸਾਲ ਬਣਦੇ ਸਨ। ਮੈ ਤੋ 
ਨਹੀ” ਕਰ ਪਾ ਰਿਹਾ ਸਾਂ ਕਿ ਪੰਦਰ੍ਹਾਂ ਸਾਲ ਬਾਅਦ ਘੜੀ ਦੀ ਸੋਭਾਵਤ ਕੀਮਤ ਦਾ 
ਗਣਿਤ ਛੋਟੂ ਨੂੰ ਦੱਸਾਂ ਜਾਂ ਨਾਂ । ਛੋਟੂ ਅਤੇ ਕਿੱਠਾ ਨੇ ਘੜੀ ਦੇ ਬਾਅਦ ਟੇਪ 
ਰਿਕਾਰਡਰ ਦਾ ਹਿਸਾਬ ਲਗਾਣਾ ਸ਼ੁਰੂ ਹੀ ਕੀਤਾ ਸੀ ਕਿ ਪੰਸਟਮੈਨ ਨੇ ਆਵਾਜ਼ 
ਦਿੱਤੀ--ਚਿੱਠੀ,..। ਅਸਾਂ ਲੌਕਾਂ ਨੇ ਅੱਗੇ ਵੱਧ ਕੇ ਫ਼ਰਸ਼ ਤੇ ਪਏ ਲਿਫਾਫੇ ਨੂੰ 
ਚੁੱਕਿਆ ਪਰ ਜਦ ਅਸਾਂ ਉਸ ਤੇ ਦੀਦੀ ਦਾ ਨਾਂ ਵੇਖਿਆ ਤਾਂ ਅਸੀ ਹੈਰਾਨ ਰਹਿ 
ਗਏ । ਸਾਡੇ ਖ਼ਾਨਦਾਨ ਵਿਚ ਪਹਿਲੀ ਵਾਰ ਕਿਸੇ ਲੜਕੀ ਦੇ ਨਾਂ ਕੋਈ ਚਿੱਠੀ 
ਆਈ ਸੀ । ਅਸੀ ਸਾਰੇ ਲਿਫਾਫੇ ਨੂੰ ਭੈ-ਭੀਤ ਨਜ਼ਰਾਂ ਨਾਲ ਵੇਖਦੇ ਰਹੇ, ਜਿਵੇ 
ਉਹ ਕੋਈ ਟਾਈਮ ਬੇਬ ਹੋਵੇ । ਫਿਰ ਉਸ ਨੂੰ ਲਿਜਾ ਕੇ ਬਾਪੂ ਨੂੰ ਸੱਪ ਦਿੱਤਾ । 
ਬਾਪੂ ਨੇ ਲਿਫਾਫੇ ਨੂੰ ਹੈਰਾਨੀ ਨਾਲ ਉਲਟਿਆ ਪੁਲਟਿਆ ਫਿਰ ਕਿਹਾ ''ਓਏ, 
ਇਹ ਤਾਂ ਸਰਕਾਰੀ ਹੈ । ' 


ਅਖ 


ਲਿਫਾਰਾ ਖੌਲ੍ਹ ਕੇ ਵੇਖੇ ਜਾਣ ਤੇ ਪਤਾ ਲੱਗਾ ਕਿ ਉਹ ਇੰਟਰਵਿਉ ਦੀ ਕਾਲ 


ਖ਼ਾਨਦਾਨ ਵਿਚ ਪਹਿਲੀ ਵਾਜ 


ਸੀ । ਸਾਰੇ ਹੈਰਾਨੀ ਵਿਚ ਪੈ ਗਏ ਕਿ ਆਖਰ ਕਦੋ ਦੀਦੀ ਨੇ ਰੋਜ਼ਗਾਰ ਦਫਤਰ 
ਵਿਚ ਨਾਂ ਦਰਜ ਕਰਵਾਇਆ ਅਤੇ ਦਰਖ਼ਾਸਤ ਦਿੱਤੀ । ਇਸ ਦੌਰਾਨ ਛੌਟੂ 
ਦੀਦੀ ਨੂੰ ਬੁਲਾਣ ਦੇ ਲਈ ਜਾ ਚੁੱਕਾ ਸੀ । ਬਾਂਪੂ ਇਸ ਗੱਲ ਤੇ ਦੇਰ ਤਕ ਹੈਰਾਨੀ 
ਪ੍ਰਗਟ ਕਰਦੇ ਰਹੇ ਕਿ ਦੀਦੀ ਦਰਖ਼ਾਸਤ ਦਾ ਫਾਰਮ ਵੀ ਭਰ ਸਕਦੀ ਹੈ । 
ਦੀਦੀ ਘਰ ਆਈ ਤਾਂ ਪਹਿਲਾ ਹਮਲਾ ਅੰਮਾ ਨੇ ਕੀਤਾ । ਬਹੁਤ ਸਾਫ ਅਤੇ 
ਚੁਭਦੇ ਹੋਏ ਸ਼ਬਦਾਂ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੀਦੀ ਤੋਂ ਇਹ ਉਮੀਦ 
ਨਹੀ” ਸੀ । ਪੜ੍ਹਾਣ ਲਿਖਾਣ ਦਾ ਅਰਥ ਇਹ ਤਾਂ ਨਹੀ' ਹੁੰਦਾ ਕਿ ਘਰ ਦੀ ਧੀ 
ਮਨਮਾਨੀ ਕਰਨ ਲੱਗੇ । ਆਖਰ ਬਿਨਾਂ ਕੁਝ ਕਹੇ ਸੁਣੇ ਨੌਕਰੀ ਦੀ ਦਰਖ਼ਾਸਤ ਦੇਣ 
ਦਾ ਕੀ ਮਤਲਬ ਹੁੰਦਾ ਹੈ । ਦੀਦੀ ਨੇ ਬੜੇ ਧੀਰਜ ਨਾਲ ਕਿਹਾ, "ਨੌਕਰੀ ਕਰਕੋ 
ਘਰ ਦੀ ਸਹਾਇਤਾ ਕਰਨਾ ਕੋਈ ਬੁਰੀ ਗੱਲ ਨਹੀ ਹੈ ? ਦਰਖ਼ਾਸਤ ਤਾਂ ਉੱਝ ਹੀ 
ਦੇ ਦਿੱਤੀ ਸੀ, ਉਸ ਵਿਚ ਅਜਿਹੀ ਕਿਹੜੀ ਗੱਲ ਸੀ ਕਿ ਸਭ ਨੂੰ ਦੱਸਣਾ 
ਜ਼ਰੂਰੀ ਸੀ ?'' 
ਬਾਪੂ ਨੇ ਟੌਕਿਆ, "ਪਰ ਘਰ ਵਿਚ ਸਭ ਨਾਲ ਸਲਾਹ ਮਸ਼ਵਰਾ ਕਰਕੇ _ਹੀ ਤਾਂ 
ਕੌਮ ਕਰਨਾ ਚਾਹੀਦਾ ਹੈ ਕਿ ਨਹੀ` ? ਆਖਰ ਪੁੱਛਣ ਜਾਂ ਦੱਸਣ ਵਿਚ ਕੀ ਹਰਜ਼ ਹੈ ? 
ਫਾਰਮ ਕਿਸ ਨੇ ਭਰਵਾਇਆ ਸੀ ?'' 
"ਫਾਰਮ ਤਾਂ ਆਪ ਹੀ ਭਰਿਆ ਸੀ'', ਨੀਦੀ ਨੇ ਹੌਲੀ ਆਵਾਜ਼ ਵਿਚ ਕਿਹਾ । 
''ਹੂ...!' ਬਾਪੂ ਨੇ ਗੈਭੀਰਤਾ ਨਾਲ ਸਿਰ ਹਿਲਾਇਆ ਪਰ ਉਨ੍ਹਾਂ ਦੇ ਹੋਠਾਂ ਦਾ 
ਇਕ ਕਿਨਾਰਾ ਰਹਿ ਰਹਿ ਕੇ ਥੋੜ੍ਹਾ ਟੇਢਾ ਹੋ ਰਿਹਾ ਸੀ । ਸਾਨੂੰ ਪਤਾ ਸੀ ਕਿ ਅਜਿਹਾ 
ਤਾਂ ਹੁਦਾ ਹੈ ਜਦੋ" ਉਨ੍ਹਾਂ ਦੀ ਮੁਸਕ੍ਰਾਨ ਦੀ ਇੱਛਾ ਹੁੰਦੀ ਹੈ, ਪਰ ਗੋਭੀਰਤਾ ਕਾਇਮ 
ਰਖਣਾ ਜ਼ਰੂਰੀ ਹੁੰਦਾ ਹੈ । ਥੋੜ੍ਹੀ ਦੇਰ ਦੇ ਲਈ ਕਮਰੇ ਵਿਚ ਇਕਦਮ ਚੁਪੀ ਛਾ ਗਈ । 
ਦਾਦਾ ਜੀ ਆਪਣੇ ਤਖਤ ਤੋਂ ਸਰ੍ਹਾਣੇ ਨਾਲ ਟਿਕੇ ਬੈਠੇ ਸਨ । ਜਦ ਗੱਲਬਾਤ ਹੋਈ 
ਤਾਂ ਉਹ ਚੌਕੜੀ ਮਾਜ਼ ਕੇ ਅਰਧ ਪਢਮਾਸਨ ਦ) ਮੁਦਰਾ ਵਿਚ ਅੱਗੋ ਝੁਕ ਕੇ ਬੈਠ 
ਗਏ ਅਤੇ ਇਕ ਹੱਥ ਨਾਲ ਆਪਣਾ ਪੱਟ ਥਪਥਪਾਣ ਲੱਗੇ । ਉਨ੍ਹਾਂ ਦੀਆਂ ਅੱਖਾਂ 
ਵਿਚ ਹੈਰਾਨੀ ਸੀ । ਕਦੀ ਉਹ ਦੀਦੀ ਦੇ ਚਿਹਰੇ ਵਲ ਵੇਖਦੇ ਅਤੇ ਕਦੀ ਬਾਪੂ ਦੇ 
ਚਿਹਰੇ ਵਲ । ਪਰ ਉਸ ਬੇਚੈਨ ਚੁੱਪੀ ਦੇ ਕੁਝ ਪੱਲਾਂ ਦੇ ਬਾਅਦ ਹੀ ਫਿਰ ਇਕ ਲੰਮੀ 
ਬਹਿਸ ਚਲੀ । ਦਲੀਲਾਂ ਉਨ੍ਹਾਂ ਦੀ ਕਾਟ, ਨਰਮ ਗੁੱਸਾ, ਮਨ-ਮਨੇਬਲ , ਦੇ ਬਾਅਦ 
ਗੱਲਬਾਤ ਦੀ ਤੇਜ਼ੀ ਘੱਟਦੀ ਗਈ ਅਤੇ ਗੱਲ ਇਥੇ ਆ ਕੇ ਟੁੱਟ ਗਈ ਕਿ ਜੇ ਨੌਕਰੀ 
ਮਿਲ ਗਈ ਤਾ ਤਨਖਾਹ ਕਿਤਨੀ ਮਿਲੇਗੀ । 
“ਕੁਲ ਮਿਲਾ ਕੇ ਛੇ ਸੌ ਰੁਪਏ ਦੇ ਲੱਗਭਗ ਪਏਗਾ ।" ਦੀਦੀ ਨੇ ਦੱਸਿਆ ਤੇ 
ਫਿਰ ਪਲ ਛਾ ਗਈ । 
', ਕਿਹੜੀ ਜਲਦੀ ਹੈ, ਸੋਚ ਲਵਾਂਗੇ । ਅਜੇਂ ਤਾਂ ਚਾਹ ਪਾਣੀ ਦੀ ਤਿਆਰੀ 
ਕੀਤੀ ਰਿ | _ਅੰਮਾ ਨੇ ਤਲੀਆਂ ਦਾ ਜ਼ੋਰ ਗੋਡਿਆਂ ਤੇ ਪਾ ਕੋ ਉਠਦਿਆਂ ਕਿਹਾ-- 
''ਉੱਜ ਨੂੰਹਾਂ ਧੀਆਂ ਦਾ ਨੌਕਰੀ ਕਰਵਾਣਾ ਸਾਨੂੰ ਤਾਂ ਚੋਗਾ ਨਹੀ” ਲੱਗਦਾ । ਭਾਵੇ' 
ਸਾਰਿਆਂ ਦੀ ਮਰਜ਼ੀ ਹੋ ਜਾਏ ।'' 


210 ਸਮਕਾਲੀਨ ਹਿੰਦੀ ਕਹਾਣੀਆਂ 


ਨੌਕਰੀ ਲੱਗਣ ਤੋ` ਬਾਅਦ ਜਦ ਪਹਿਲੇ ਢਿਨ ਦੀਦੀ ਬਹੁਤ ਸਿੱਧੇ ਸਾਢੇ 
ਪਹਿਰਾਵੇ ਵਿਚ ਦਫਤਰ ਦੇ ਲਈ ਨਿਕਲੀ ਤਾਂ ਕੇਵਲ ਲੋਕੀ ਹੀ ਨਹੀਂ, ਸਾਡੇ ਆਸ 
ਪਾਸ ਦੇ ਦੋ ਚਾਰ ਘਰਾਂ ਦੇ ਲੌਕੀ` ਵੀ ਉਤਸੁਕਤਾ ਨਾਲ ਵੇਖ ਰਹੇ ਸਨ। ਸਾਡੇ 
ਖ਼ਾਨਦਾਨ ਵਿਚ ਪਹਿਲੀ ਵਾਰ ਕੋਈ ਲੜਕੀ ਨੌਕਰੀ ਕਰਨ ਜਾ ਰਹੀ ਸੀ । ਬਾਪੂ ਵੀ 
ਦਫਤਰ ਦੇ ਲਈ ਦੀਦੀ ਦੇ ਨਾਲ ਹੀ ਨਿਕਲੋਂ ਸਨ । ਅੰਮਾਂ ਦੇ ਚਿਹਰੇ ਤੇ ਹਾਲਾਤ 
ਨਾਲ ਸਮਝੌਤਾ ਕਰ ਲੰਣ ਦਾ ਭਾਵ_ਸੀ । ਉਨ੍ਹਾਂ ਦੇ ਚਿਹਰੇ ਤੋ ਗੁੱਸੇ ਜਾਂ ਲਾਪ੍ਰਵਾਹੀ 
ਤਾਂ ਨਹੀ` ਸੀ, ਪਰ ਉਨ੍ਹਾਂ ਦੀ ਅਪਨਾਈ ਹੋਈ ਨਿਰਲੌਪਤਾ ਦੇ ਹੇਠਾਂ ਲਹਿਰਾਂਦੇ 
ਅਸੈਤੌਸ਼ ਨੂੰ ਅਸੀ ਲੋਕੀ` ਆਸਾਨੀ ਨਾਲ ਪੜ੍ਹ ਸਕਦੇ ਸਾਂ । 

ਪਰ ਜਦ ਦੀਦੀ ਨੇ ਪਹਿਲੀ ਤਾਰੀਖ ਨੂੰ ਤਨਖਾਹ ਲਿਆ ਕੇ ਦਿੱਤੀ ਤਾਂ ਅੰਮਾ 
ਮੁਸਕ੍ਰਾਈ ਸੀ ਅਤੇ ਉਸ ਤਨਖਾਹ ਦਾ ਅਸਰ ਜਦ ਪੰਦਰ੍ਹਾਂ ਸੋਲ੍ਹਾਂ ਦਿਨਾਂ ਦੇ ਬਾਅਦ 
ਨਿਸ਼ਚਿੰਤਤਾ ਦੇ ਰੂਪ ਵਿਚ ਵਿਖਾਈ ਦਿੱਤਾ ਤਾਂ ਉਨ੍ਹਾਂ ਦੇ ਚਿਹਰੇ ਤੇ ਸੈਤੋਸ਼ ਝਲਕਿਆ 
ਸੀ । ਮਹੀਨੇ ਦੇ ਆਖਰੀ ਸਪਤਾਹ ਵਿਚ ਕੱਦੂ, ਸਬਜ਼ੀ ਅਤੇ ਖਿਚੜੀ ਦੀ ਥਾਂ ਤੇ ਜਦ 
ਉਹ ਵੇ'ਗਣ ਜਾਂ ਭਿੰਡ) ਬਣਾਂਦੀ ਤਾਂ ਉਹਨਾਂ ਦੀ ਹਾਰਦਿਕ ਪ੍ਰਸੰਨਤਾ ਅਤੇ ਅੰਦਰੂਨੀ 
ਮਾਣ ਪਹਿਚਾਨਣਾ ਮੁਸ਼ਕਲ ਨਹੀ ਹੈਦਾ ਸੀ । 
__ ਦੀਦੀ ਦੀ ਨੌਕਰੀ ਲੱਗਣ ਦੇ ਕਰ ਝ ਮਹੀਨੇ ਬਾਅਦ ਅੰਮਾ ਅਤੇ ਬਾਪੂ ਨੂੰ ਲੱਗਾ 
ਸੀ ਕਿ ਹੁਣ 'ਕਮਾਉ` ਧੀ ਦੀ ਸ਼ਾਦੀ ਵੇਖਦਿਆਂ ਹੀ ਵੇਖਦਿਆਂ ਹੋ ਜਾਏਗੀ । ਇਸ 
ਵਾਰ ਜਦ ਬਾਪੂ ਯਾਤਰਾ ਤੇ ਨਿਕਲੇ ਤਾਂ ਸਾਰਿਆਂ ਨੂੰ ਸੋਤੁਸ਼ਟਤਾ ਸੀ । ਇਸ ਵਾਰ 
ਬਾਪੂ ਨਵੀ" ਕਮੀਜ਼ ਪਾ ਕੇ ਜਾ ਰਹੇ ਸਨ । ਪਰ ਜਦ ਬਾਪੂ ਯਾਤਰਾ ਤ` ਮੁੜੇ ਤਾਂ ਉਹ 
ਵਾਪਸੀ ਵੀ, ਪਿਛਲੀਆਂ ਵਾਪਸੀਆਂ ਵਾਂਗ ਸੀ--ਉਦਾਸ ਅਤੇ ਫਲਹੀਨ । ਪਰ ਇਸ 
ਵਾਰ ਚਰਚਾ ਦੇ ਦੌਰਾਨ ਦੀਦੀ ਸਦਾ ਵਾਂਗ ਅੰਦਰ ਨਹੀ” ਗਈ । 

ਅੰਮਾ ਕੁਝ ਪਲਾਂ ਦੀ ਚੁੱਪੀ ਸਾਧੀ ਦੀਦੀ ਨੂੰ ਘੂਰਦੀ ਰਹੀ ਫਿਰ ਫੁਸਫਸਾਈ, 
'ਉਹ ਆਦਮੀ ਕੌਣ ਹਨ ?'' “ਵਰਮਾ ਹੈ'' ਦੀਦੀ ਨੇ ਕਿਹਾ, ਆਫਿਸ ਵਿਚ ਕਮ 
ਕਰਦਾ ਹੈ ਨਾਲ ਹੀ । ' 

੦੪<ਇੱਹਂ ਸਾਡੇ ਲਈ ਬੜੀ ਅਜੀਬ ਗੱਲ ਸੀ । ਉਸ ਦਿਨ ਸ਼ਾਮ ਨੂੰ ਮੁੜਦਿਆਂ 
ਹੋਇਆਂ ਦੀਦੀ ਦਫਤਰ ਦੀ ਇਕ ਸਹੇਲੀ ਅਤੇ ਇਕ ਸਾਥੀ ਨੂੰ ਲੈ ਕੋ ਘਰ ਆਈ 
ਸੀ । ਉਹ ਬੈਠਕ ਵਿਚ ਬੈਠੇ ਤਾਂ ਅਸੀ` ਲੌਕੀ` ਦਰਵਾਜ਼ੇ ਤੋ ਝਾਕ ਕੇ ਬਾਰ ਬਾਰ 
ਉਨ੍ਹਾਂ ਨੂੰ ਵੇਖਣ ਲੱਗੇ । ਮੈ ਬੈਠਕ ਪਾਰ ਕਰਦਾ ਹੋਇਆ ਦੋ ਵਾਰ ਬਿਨਾ ਕਾਰਣ 
ਨਿਕਲ ਕੇ ਅੰਦਰ ਆ ਗਿਆ ਅਤੇ ਛੌਟੂ ਪਰਦੇ ਨੂੰ ਪਕੜ ਕੇ ਗੌਲ ਗੋਲ ਘੁਮਾ ਕੇ 
ਆਟੇ ਦੀ ਲੋਵੀ ਜਿਹਾ ਬਣਾਨ ਲੱਗਾ । ਲੌਕਾਂ ਦੀ ਰੁੱਚੀ ਆਪਣੇ ਵਿਚ ਜਾਗਦਿਆਂ 
ਵੇਖ ਕੇ ਉਹ ਭਾਂਤ ਭਾਂਤ ਦੇ ਮੂੰਹ ਬਣਾਣ ਲੱਗਾ । ਜਦ ਲੋਕੀ" ਮੁਸਕ੍ਰਾਏ ਤਾਂ ਉਹ 
ਪਰਦੇ ਦੀ ਲੋਈ ਪਕੜੀ-ਪਕੜੀ ਧਮਾਧਮ ਉਛਲਣ ਵੀ ਲੱਗਾ । ਦੀਦੀ ਦੀ ਸਹੇਲੀ ਨੇ 
ਪੁੱਛਿਆ, ''ਕੀਂ ਨਾਂ ਹੈ ਤੇਰਾ ?” ਤਾਂ ਉਹ ਬੇਸੂਰੀ ਆਵਾਜ਼ ਵਿਚ ਗਾਣ ਲੱਗਾ-- 
ਸੰ" ਹੂ ਤਾਨ...ਮੈ” ਹੂੰ ਡਾਨ ।'' ਉਸ ਦਾ ਫੂਹੜਪਨ ਜਦ ਮੌਨੂੰ ਬੁਰਾ ਲੱਗਣ ਲੱਗਾ 


ਿ 


ਤਾਂ ਮੈਂ ਉਸ ਨੂੰ ਹਲਕਾ ਜਿਹਾ ਥੱਪੜ ਮਾਰ ਕੋ ਕਿਹਾ, "ਕੀ ਬਦਤਸੀਜ਼ੀ ਹੈ ।' ਛੌਟੂ ਨੇ 


ਖ਼ਾਨਦਾਨ ਵਿਚ ਪਹਿਲੀ ਵਾਰ 211 


ਆਪਣੀ ਸ਼ਰਮ ਛੁਪਾਣ ਲਈ ਆਕੜ ਦਿਖਾਂਦਿਆਂ ਕਿਹਾ---''ਚੁੱਪ ਓਏ''--ਅਤੇ 
ਫਿਰ ਗਾਣ ਲੱਗਾ । ਮੰ“ ਉਸ ਦੀ ਸ਼ਰਾਰਤ ਦੀ ਸੂਚਨਾ ਦੀਦੀ ਨੂੰ ਦੇਣ ਪੁੱਜਾ ਤਾਂ 
ਵੇਖਿਆ ਕਿ ਅੰਮਾ ਅਤੇ ਦੀਦੀ ਆਹਮਣੇ ਸਾਹਮਣੇ ਡੱਟੀਆਂ ਸਨ । ਦੀਦੀ ਨੇ ਸੂਚਨਾ 
ਦਿੱਤੀ ਸੀ--''ਅੱਜ ਆਫਿਸ ਦੇ ਕੁਝ ਲੋਕਾਂ ਨਾਲ ਸਿਨੇਮਾ ਜਾ ਰਹੀ ਹਾਂ ।' 

ਅੰਮਾ ਕੁਝ ਢੇਰ ਤਕ ਚੁੱਪੀ ਧਾਰੀ ਦੀਦੀ ਵਲ ਘੂਰਦੀ ਰਹੀ ਫਿਰ ਫੁਸਫਸਾਈ, 
'ਉਹ ਆਦਮੀ ਕੌਣ ਹੈ ?` 

“ਵਰਮਾ ਹੈ'', ਦੀਦੀ ਨੇ ਕਿਹਾ, 'ਆਫਿਸ ਵਿਚ ਕੈਮ ਕਰਦਾ ਹੈ ਨਾਲ ਹੀ ।'' 

“ਹੂੰ... ਅੰਮਾ ਤਿੱਖੀ ਨਜ਼ਰ ਨਾਲ ਵੇਖਦੀ ਰਹੀ । ਫਿਰ ਲੱਗਭਗ ਸਫਾਈ ਲੈਣ 
ਦੇ ਵਿਚਾਰ ਨਾਲ ਬਹੁਤ ਹੌਲੇ ਪਰ ਚੁੱਭਵੀ' ਆਵਾਜ਼ ਵਿਚ ਉਨ੍ਹਾਂ ਪੁੱਛਿਆ, "ਤੂੰ 
ਕਿਸ ਦੇ ਨਾਲ ਜਾ ਰਹੀਏ 7 

'ਹੋਰ ਵੀ ਲੰਕੀ` ਹਨ'', ਦੀਦੀ ਨੇ ਸਾਦਗੀ ਨਾਲ ਕਿਹਾ, ''ਸੱਤ ਅੱਠ ਲੌਕੀ` 
ਹਨ । ਲੜਕੀਆਂ ਵੀ ਹਨ ।` 

'ਹੂ'' ਅੰਮਾ ਨੇ ਅਸਹਿਮਤੀ ਦੇ ਵਿਚਾਰ ਨਾਲ ਹਾਮੀ ਭਰੀ ਹਾਲਾਂ ਕਿ ਉਨ੍ਹਾਂ 
ਤੋ` ਆਗਿਆ ਨਹੀ" ਮੰਗੀ ਗਈ ਸੀ । ਫਿਰ ਪੰਦਰ੍ਹਾਂ ਮਿੰਟਾਂ ਦੇ ਬਾਅਦ, ਸਾਡੇ 
ਖ਼ਾਨਦਾਨ ਵਿਚ ਪਹਿਲੀ ਵਾਰ ਕੌਈ ਲੜਕੀ ਕੁਝ ਅਜਿਹੇ ਲੱਕਾਂ ਨਾਲ ਕੁਝ 
ਘੰਟਿਆਂ ਦੇ ਲਈ ਬਾਹਰ ਚਲੀ ਗਈ ਜੋ ਸਾਡੇ ਘਰ ਦੇ ਮੈਬਰਾਂ ਤੋਂ ਇਕਦਮ 
ਅਨਜਾਣ ਸਨ । 

“ਮੈਨੂੰ ਇਹ ਸਭ ਚੋਗਾ ਨਹੀ” ਲੱਗਦਾ'', ਅੰਮਾ ਨੇ ਕਿਹਾ । "ਹਾਂ, ਪਰ 
ਇਸ ਤਰ੍ਹਾਂ ਹੈ,..ਕਿ'` ਬਾਪੂ ਨੇ ਗੱਲ ਟਕਰਾਈ । 

“ਦੂਜੀ ਵਾਰ ਵਰਮਾ ਦੀਦੀ ਦੇ ਨਾਲ ਇਕੱਲਾ ਹੀ ਆਇਆ--ਉੱਜ ਹੀ । ਛੋਟੇ 
ਹੁੰਦੇ ਹੋਏ ਦਿਨਾਂ ਦੀ ਸ਼ਾਮ ਸੀ, ਜਿਸ ਵਿਚ ਪਤਲੀ ਚਾਹ, ਸਸਤੀ ਸਬਜ਼ੀ, ਮਸਾਲਿਆਂ 
ਦੀ ਗੋਧ ਸੀ ਅਤੇ ਪਹਾੜਾਂ ਤੋਂ ਆਰਤੀ ਦੀਆਂ ਆਵਾਜ਼ਾਂ ਸਨ । ਬਾਂਪੂ ਅੱਜ ਕੁਝ 
ਜਲਦੀ ਘਰ ਆ ਗਏ ਸਨ । ਚਾਹ ਪੀਤੀ ਜਾ ਚੁੱਕੀ ਸੀ ਅਤੇ ਅਖ਼ਬਾਰ ਵੀ ਪੜ੍ਹਿਆ 
ਜਾ ਚੁੱਕਾ ਸੀ । ਦੀਦੀ ਅਜੇ ਤਕ ਕਿਊ” ਨਹੀ` ਆਈ--ਇਸ ਸੋਥੋਧ ਵਿਚ ਦਾਦਾ 
ਦੇ ਵਾਰ ਚਿੰਤਾ ਪ੍ਰਗਟ ਕਰ ਚੁੱਕੇ ਸਨ । ਅਸੀ' ਲੌਕੀ” ਸੱਚਮੁੱਚ ਚਿੰਤਤ ਹੋਣ ਨੂੰ ਸਾਂ 
ਕਿ ਦੀਦੀ ਆ ਗਈ । ਦੀਦੀ ਅੰਦਰ ਚਲੀ ਗਈ ਅਤੇ ਵਰਮਾ ਬਾਪੂ 
ਕਲ ਬੋਠ ਕੇ ਗੱਲਾਂ ਕਰਦਾ ਰਿਹਾ । ਬਾਅਦ ਵਿਚ ਚਾਹ ਬਿਸਕੂੁਟ ਲੇ ਕੇ ਦੀਦੀ ਵੀ 
ਬੈਠਕ ਵਿਚ ਆ ਗਈ । ਵਰਮਾ ਦੇ ਜਾਣ ਦੇ ਬਾਅਦ ਅੰਮਾ ਨੇ ਬਾਪੂ ਤੋ` ਪੁੱਛਿਆ, 
''ਇਹ ਲੜਕਾ ਆਪਣੀ ਬਰਾਦਰੀ ਦਾ ਹੈ ਕੀ ? 

''ਨਹੀਂ' ਤਾਂ !''` ਬਾਪੂ ਨੇ ਹੌਲੋਂ ਜਿਹੇ ਕਿਹਾ ਅਤੇ ਫਿਰ ਚੁਪਚਾਪ ਜਮ 
ਉੱਗਲੀਆਂ ਚਟਕਾਂਦੇ ਰਹੇ । 

''ਮੈਨੂੰ ਇਹ ਸਭ ਚੋਗਾ ਨਹੀ" ਲੱਗਦਾ ।'' ਅੰਮਾ ਨੇ ਫਿਰ ਕਿਹਾ । 

''ਹਾਂ,..ਪਰ ਇਸ ਤਰ੍ਹਾਂ ਹੈ,.. ` ਬਾਪੂ ਨੇ ਗੱਲ ਟਕਰਾਈ । 

ਬਾਪੂ ਯਾਤਰਾ ਤੋ ਮੁੜੇ ਸਨ... 


212 ਸਮਕਾਲੀਨ ਹਿੰਦੀ ਕਹਾਣੀਆਂ 


ਕੋਟ ਲਾਹ ਕੇਂ ਉਹ ਕੁਰਸੀ ਤੇ ਬੈਠੇ ਸਨ ਅੰਤੇ ਅੰਮਾ ਝਟਪਟ ਚਾਹ ਬਣਾ ਕੇ ਲੈ 
ਆਈ, ਉਹੋ ਜਿਹੀ ਚਾਲੂ ਚਾਹ ਨਹੀ" ਜੋ ਥੋੜ੍ਹੀ ਦੇਰ ਪਹਿਲਾਂ ਅਸੀ'ਪੀ ਚੁੱਕੇ ਸਾਂ। 
ਇਹ ਬਹੁਤਾ ਦੁੱਧ ਪਾ ਕੇ ਬਣਾਈ ਗਈ ਸਪੈਸ਼ਲ ਚਾਹ ਸੀ। ਬਾਪੂ ਦੇ ਚਿਹਰੇ ਤੇ 
ਇਸ ਵਾਰ ਉਤਨੀ ਥਕਾਵਟ ਨਹੀ ਸੀ । ਅਸੀ` ਸਾਰੇ ਆਸ ਪਾਸ ਮੰਡਰਾ ਰਹੇਂ ਸਾਂ । 
ਦੀਦੀ ਆਫਿਸ ਤੋਂ' ਮੁੜੀ ਨਹੀ ਸੀ ਪਰ ਉਨ੍ਹਾਂ ਦੇ ਮੁੜਨ ਦਾ ਸਮਾਂ ਹੋ ਚੁੱਕਾ ਸੀ । 
ਦਾਦਾ ਜੀ ਰੋਜ਼ ਵਾਂਗ ਛੜੀ ਚੁੱਕ ਕੇ ਬਾਹਰ ਦੀ ਸੜਕ ਤੇ ਥੋੜ੍ਹੀ ਦੇਰ ਟਹਿਲਣ ਦੰ। 
ਤਿਆਰੀ ਕਰ ਰਹੇ ਸਨ । ਬਾਪੁ ਦੇ ਆ ਜਾਣ ਦੇ ਕਾਰਣ ਉਨ੍ਹਾਂ ਨੋ ਆਪਣਾ 
ਪ੍ਰੰਗਰਾਮ ਬਦਲ ਦਿੱਤਾ ਸੀ ਅਤੇ ਆਪਣੀ ਛੜੀ ਕੋਨੇ ਵਿਚ ਟਿਕਾ ਕੇ ਤਖਤ ਤੇ ਬੈਠ 
ਗਏ..,ਆਪਣੀ ਖਾਸ ਮੁਦਰਾ ਵਿਚ । ਦਾਦਾ ਜੀ ਨੇ ਪੁੱਛਿਆ ''ਕੀ ਕਿਸ ਤਰ੍ਹਾਂ 
ਰਿਹਾ ? 

“ਬੋੜ੍ੀ ਉਮੀਦ ਹੈ ਇਸ ਵਾਰ ।' ਬਾਪੂ ਨੇ ਚਾਹ ਦਾ ਘੁੱਟ 
ਲੈ ਕੇ ਕਿਹਾ। 

'ਪੂਰੀ ਉਮੀਦ, ਕੀ ਨਹੀ ?'' ਅੰਮਾ ਨੇ ਪੁੱਛਿਆ । 

“ਹੁਣ ਇਸ ਤਰ੍ਹਾਂ ਹੈ ਕਿ ਉਨ੍ਹਾਂ ਲੋਕਾਂ ਨੇ ਕੁਝ ਸਾਫ ਸਾਫ ਤਾਂ ਨਹੀ” ਕਿਹਾ ਪਰ 
ਘੁੰਮਾ ਫਿਰਾ ਕੇ ਉਹੀ ਗੁੱਲ ਆਖੀ ਕਿ ਦਾਜ ਚੰਗਾ ਮਿਲੋਂ । ਸ਼ਾਦੀ ਸਟੈ' 'ਡਰਡ ਦੀ 
ਹੋਵੇ । ਉੱਜ ਲੜਕਾ ਚੰਗਾ ਹੈ ਅਤੇ ਘਰ ਬਾਰ ਵੀ ਵਧੀਆ ਹੈ, ਪਰ... ਬਾਂਪੂ 
ਤਲੀ ਨਾਲ ਪੈਰ ਦਾ ਪੰਜਾ ਸਹਿਲਾਂਦਿਆਂ ਸਾਹਮਣੇ ਦੀਵਾਰ ਵਲ ਦੇਖਣ ਆ | 

ਦਾਦਾ ਨੇ ਗਲਾ ਸਾਫ ਕਰਕੇ ਕਿੰਹਾ 'ਹਰੀ ਓਮ' ਅਤੇ ਗੋਡਾ ਥਪਥਪਾਣ 
ਲੱਗੇ । ਜਦ ਲੋਕੀ” ਤੈ ਨਹੀ` ਕਰ ਪਾ ਰਹੇ ਸਨ ਕਿ ਕੀ ਬੋਲੀਏਂ, ਤਾਂ ਹੀ ਅੰਮਾ ਨੇ 
ਕਿਹਾ, ''ਜੇ ਗੱਲ ਜੰਮਦੀ ਹੋਵੇ ਤਾਂ ਆਖਾਂ ਇਹ ਥੋੜ੍ਹਾ ਬਹੁਤ ਕਰਜ਼ਾਂ ਲੈ ਕੇ 
ਨਿਪਟਾ ਦਿਓ,..!'' ਰ 

ਅੰਮਾ ਦੀ ਗੱਲ ਅਜੇ ਪੂਰੀ ਨਹੀ ਹੋਈ ਸੀ ਕਿ ਦੀਂਦੀ ਆਫਿਸ ਤੋ` ਮੁੜ ਕੇ ਆ 
ਗਈ । ਉਹ ਵਾਰੀ ਵਾਰੀ ਸਾਰਿਆਂ ਨੂੰ ਵੇਖਣ ਲੱਗੀ । ਉਨ੍ਹਾਂ ਦੀ ਇਸ ਤਰ੍ਹਾਂ ਹਾਜ਼ਰੀ 
ਸਾਰਿਆਂ ਨੂੰ ਅਟਪਟੀ ਲੱਗੀ । ਅੰਮਾ ਨੇ ਦੀਦੀ ਨੂੰ ਕਿਹਾ, ''ਜਾ ਹੱਥ ਮੂੰਹ ਧੋ ਕੇ 
ਚਾਹ ਪੀ ਲੈ ।'' 

ਦੀਦੀ ਫਿਰ ਵੀ ਖਲੌਤੀ ਰਹੀ ਅਤੇ ਕੁਝ ਪਲਾਂ ਬਾਅਦ ਬੋਲੀ, “'ਕਰਜਾ ਵਰਜਾ 
ਲੈ ਕੇ ਸ਼ਾਦੀ ਕਰਨ ਦੀ ਸੋਚ ਰਹੇ ਹੋ ਤੁਸੀ' ਲੋਕ ?'' 

ਸਾਰਿਆਂ ਦੀਆਂ ਅੱਖਾਂ ਹੈਰਾਨੀ ਨਾਲ ਫੈਲ ਗਈਆਂ । ਦਾਦਾ ਜੀ ਦੇ ਹੱਥ ਦਾ 
ਪਿਆਲਾ ਛੁੱਟਦਿਆਂ ਛੁੱਟਦਿਆਂ ਬਚਿਆ । ਸਾਡੇ ਖ਼ਾਨਦਾਨ ਵਿਚ ਪਹਿਲੀ ਵਾਰ, 
ਕਿਸੇ ਲੜਕੀ ਨੇ ਆਪਣੀ ਸ਼ਾਦੀ ਦੇ ਬਾਰੇ ਵਿਚ ਘਰ ਵਾਲਿਆਂ ਨਾਲ ਚਰਚਾ 
ਕੀਤੀ ਸੀ । ਅੰਮਾ ਦੀਆਂ ਅੱਖਾਂ ਦੀ ਹੈਰਾਨੀ ਜਲਦੀ ਹੀ ਨਫ਼ਰਤ ਅਤੇ ਗੁੱਸੇ 
ਵਿਚ ਬਦਲ ਗਈ । ਉਨ੍ਹਾਂ ਨੇ ਗੁੱਸੇ ਨਾਲ ਪੁੱਛਿਆ, ''ਕੀ, ਲੜਕਿਆਂ ਦੀ ਸ਼ਾਦੀ 
ਵਿਚ ਦੁਨੀਆਂ ਕਰਜ਼ਾ ਲੈ “ਦੀ ਹੈ । ਤੂੰ ਕੀ ਕਰਨਾ ਹੈ, ਇਸ ਵਿਚ, ਚੰਗੀ ਬੇਸ਼ਰਮਾਈ 
ਸਿਖੀ ਹੈ । ` 


ਖ਼ਾਨਦਾਨ ਵਿਚ ਪਹਿਲੀ ਵਾਰ 213 


'ਤੁਸੀ` ਲੋਕ ਮੇਰੀ ਸ਼ਾਦੀ ਦੀ ਚਿੰਤਾ ਛੱਡੋ । ਮੇਰੀ ਸ਼ਾਦੀ ਦੇ ਲਈ ਪੂਰੇ ਘਰ 
ਨੂੰ ਕਰਜ਼ੇ ਵਿਚ ਡੁੱਬਣ ਦੀ ਲੌੜ ਨਹੀ" ਹੈ ।'' ਦੀਦੀ ਨੇ ਅੰਮਾਂ ਵੱਲ ਵੌਖ ਕੇ ਕਿਹਾ । 

"ਅਸੀ ਲੋਕ ਚਿੰਤਾ ਨਹੀ` ਕਰਾਂਗੇ ਤਾਂ ਕੌਣ ਕਰੇਗਾ $' ਬਾਪੂ ਨੇ ਸਫਾਈ 
ਲੈਣ ਦੇ ਅੰਦਾਜ਼ ਨਾਲ ਕਿਹਾ । 

ਦੀਦੀ ਕੁਝ ਦੇਰ ਜਿਵੇ' ਆਪਣੇ ਆਪ ਨੂੰ ਤੌੋਲਦੀ ਰਹੀ । ਕਮਰੇ ਵਿਚ ਅਜੀਬ 
ਜਿਹਾ ਘੁਟਣ ਭਰਿਆ ਸੰਨਾਟਾ ਛਾ ਗਿਆ । ਹਰ ਕੋਈ ਦੀਦੀ ਵੱਲ ਵੇਖ ਰਿਹਾ ਸੀ । 
ਆਖਰ ਦੀਦੀ ਨੇ ਹੌਲੀ ਜਿਹਾ ਕਿਹਾ, "ਮੈਂ ਆਪ ਕਰ ਲਵਾਂਗੀ, ਬਾਪੂ । 

"ਹਾਂ, ਇਹ ਆਪ ਕਰ ਲਏਗੀ । ਦੇਖੋ ਇਸ ਦੀ ਸੂਰਤ । ਨੌਕਰੀ ਕਰਨ ਲੱਗੀ 
ਤੇ ਪੂਰੀ ਤਰ੍ਹਾਂ ਆਪਣੇ ਮਨ ਦੀ ਹੋ ਗਈ ਏ” ਕੀ ।" ਅੰਮਾਂ ਨੇ ਤੇਜ਼ ਆਵਾਜ਼ ਵਿਚ 
ਕਿਹਾ । 

“ਲੜਕੇ ਦੇ ਲਈ ਦਰ-ਦਰ ਭਟਕਣ ਦੀ ਲੋੜ ਨਹੀ' ।' ਦੀਦੀ ਦੀ ਆਵਾਜ਼ 
ਹਲਕੀ ਜਿਹੀ ਕੰਬ ਰਹੀ ਸੀ, ਪਰ ਫਿਰ ਵੀ ਸੋਤੁਲਤ ਸੀ, ''ਮੈ ਆਪ...ਯਾਨੀ 
ਮਤਲਬ ਇਹ ਕਿ ਮੈ ਆਪਣੇ ਲਈ ਤੈਅ ਕਰ ਲਿਆ ਹੈ। 

ਹੁਣ ਤੱਕ ਬਾਪੂ ਦਾ ਸਾਹ ਤੇਜ਼ ਚੱਲਣ ਲੱਗਾ ਸੀ ਅਤੇ ਉਹ ਗਰਮ ਹੋਂ ਗਏ ਸਨ । 
ਪਹਿਲਾਂ ਉਨ੍ਹਾਂ ਬਹੁਤ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੀਦੀ ਨੂੰ ਵੇਖਿਆ ਫਿਰ ਉਨ੍ਹਾਂ 
ਦੀਆਂ ਅੱਖਾਂ ਤੋ ਜਿਵੇ ਅੰਗਾਰੇ ਨਿਕਲਣ ਲੱਗੇ ਸਨ । ਨਫ਼ਰਤ ਦੀ ਤਲਖ਼ੀ ਨਾਲ 
ਭਰੀ ਹੋਈ ਤੇਜ਼ ਆਵਾਜ਼ ਵਿਚ ਉਨ੍ਹਾਂ ਨੇ ਕਿਹਾ, ''ਬਹੁਤ ਜ਼ਿਆਦਾ ਵੱਧ ਗਈ ਹੈ 
ਤੂ ! ਪੜ੍ਹ ਲਿਖ ਕੇ ਨੌਕਰੀ ਕਰਨ ਲੱਗੀ ਏ” ਤੇ ਆਪਣੇ ਆਪ ਨੂੰ ਬਿਲਕੁਲ ਆਜ਼ਾਦ 
ਸਮਝਣ ਲੱਗੀ ਹੈ” । ਕਿਉ',..ਏ“ ਇਉ” ?" ਬਾਪੂ ਨੂੰ ਸ਼ਬਦ ਨਹੀ" ਮਿਲ ਰਹੇਂ ਸਨ । 
ਉਨ੍ਹਾਂ ਦੇ ਹੋਂਠ ਕੰਬ ਰਹੇਂ ਸਨ ਅਤੇ ਉਨ੍ਹਾਂ ਦੇ ਮੂੰਹ ਵਿਚੋ" ਥੁੱਕ ਦੇ ਕੱਤਰੇ ਉੱਡ ਰਹੇ 
ਸਨ । ਗੱਸੇ ਨਾਲ ਕੰਬਦੀ ਆਵਾਜ਼ ਵਿਚ ਉਨ੍ਹਾਂ ਨੇ ਫਿਰ ਕਿਹਾ, ''ਅਜਿਹੀ ਗੱਲ 
ਕਹਿਣ ਦੀ ਹਿੰਮਤ ਕਿਵੇ' ਹੋਈ ਤੈਨੂੰ ਕੁੱਲ ਦੀ ਲਾਜ ਡੋਬੇਗੀ ਤੂੰ । ਕਿਉ $...ਇਹੀ 
ਸਭ ਹੋ ਰਿਹਾ ਹੈ ਨੌਕਰੀ ਦੇ ਨਾਂ ਤੇ ।...ਮੈ ਕਹਿੰਦਾ ਹਾਂ...ਮੈਂ' ਕਹਿੰਦਾ ਹਾਂ... 

"ਕੀ ਸ਼ੋਰ ਮਚਾ ਰਖਿਆ ਹੈ ?'' ਅਚਾਨਕ ਹੀ ਦਾਦਾ ਜੀ ਤੇਜ਼ ਆਵਾਜ਼ ਵਿਚ 
ਬੋਲੇਂ । ਇਕ ਲੰਮੋ ਸਮੇ' ਦੇ ਬਾਅਦ ਕਿਸੇ ਘਰੇਲੂ ਮਾਮਲੇ ਤੋਂ ਬੋਲ ਕੇ ਉਨ੍ਹਾਂ ਨੇ ਆਪਣੀ] 
ਹੋਂਦ ਦਾ ਅਹਿਸਾਸ ਕਰਵਾਇਆ ਸੀ ।...ਅਸੀ' ਤਾਂ ਗੁਜਰੇ ਜ਼ਮਾਨ ਦੇ ਲੌਕ 
ਹਾਂ । ਆਪਣੀ ਜ਼ਿੰਦਗੀ ਜ਼ਮਾਨੇ ਦੀ ਰੀਤ ਦੇ ਹਿਸਾਬ ਨਾਲ ਬਿਤਾਂਦੇ ਰਹੇ । ਪਰ ਤੂੰ ਤਾਂ 
ਅੱਜ ਦੇ ਜ਼ਮਾਨੇ ਦਾ ਆਦਮੀ ਹੈ' । ਤੈਨੂੰ ਆਪਣੀ ਲੜਕੀ ਦੀ ਭਲਾਈ ਵਿਖਾਈ ਨਹੀ” 
ਦਿੰਦੀ ?'' 

ਹੁਣ ਜਾ ਕੇ ਅਸੀ ਸਮਝ ਸਕੇ ਕਿ ਉਹ ਬਾਪੂ ਨੂੰ ਕਹਿ ਰਹੇ ਸਨ, ਨਹੀਂ` ਤਾਂ ਅਸਾਂ 
ਸਮਝਿਆ ਸੀ ਕਿ ਦੀਦੀ ਦੇ ਵਿਰੁੱਧ ਇਕ ਮੋਰਚਾ ਹੋਰ ਖੁਲ੍ਹ ਗਿਆ ਹੈ । ਦਾਦਾ ਜੀ ਦੀ 
ਆਵਾਜ਼ ਤੇਜ਼ ਹੁੰਦੀ ਗਈ, “ਦਰ-ਦਰ ਭਟਕ ਕੇ ਕੁੱਲ ਦੀ ਇੱਜ਼ਤ ਨਹੀ ਘਟਦੀ ? 
ਰਹੀ ਕੱਲ ਦੀ ਰੀਤ ਦੀ ਗੱਲ ਤਾਂ ਉਸ ਨੂੰ ਚਟੇ'ਗਾ ਕੀ ? ਓਏ, ਦਰਵਾਜ਼ੇ-ਦਰਵਾਜ਼ੇ 
ਮੱਥਾ ਰਗੜ ਕੇ ਗੁੱਮੜ ਨਿਕਲ ਆਇਆ ਪਰ ਉਨ੍ਹਾਂ ਹਰਾਮਖੋਰਾਂ ਦੇ ਸਾਹਮਣੇ ਜ਼ਬਾਨ 


214 ਸਮਕਾਲੀਨ ਹਿੰਦੀ ਕਹਾਣੀਅ' 


ਨਹੀ' ਖੁਲ੍ਹਦੀ ਜੋ ਚੱਕਰ ਕਟਵਾ ਰਹੇ ਹਨ । ਸਾਡੇ ਜਿਹੇ ਬੁੱਢਿਆਂ ਨੂੰ ਵੀ ਗੱਲ ਸਮਝ 
ਵਿਚ ਆ ਗਈ, ਪਰ ਤੰਨੂੰ ਨਹੀ” ਆਉਂਦੀ । ਕੀ ਬੁਰਾ ਕਹਿ ਰਹੀ ਹੈ ਲੜਕੀ ? ਦੱਸ 
ਕੀ ਬੂਰਾ ਆਖ ਰਹੀ ਹੈ ?' 

ਕਮਰੇ ਵਿਚ ਚੁੱਪੀ ਛਾ ਗਈ ਜਿਵੇ' ਧੱਮ ਨਾਲ ਕਿਸੇ ਚੀਜ਼ ਦੇ ਡਿੱਗਣ ਤੋਂ 
ਬਾਅਦ ਛਾਂਦੀ ਹੈ । 

ਦੀਦੀ ਅੰਦਰ ਚਲੀ ਗਈ । 

ਅੰਮਾਂ-ਬਾਪੂ ਸਿਰ ਝੂੰਕਾ ਕੇ ਬੈਠ ਗਏ । 

ਅਸੀ' ਲੋਕੀ` ਬਿਨਾਂ ਕਾਰਣ ਖੁਸ਼ ਹੋ ਗਏ । 


ਜਹਾਜ 


--ਸਤਯੇਨ ਕੁਮਾਰ 


ਯਾਦਦਾਸ਼ਤ ਬਰਫ਼ ਵਾਂਗ ਹੁੰਦੀ ਹੈ, ਮੈਨੂੰ ਸਦਾ ਲਗਦਾ ਰਿਹਾ ਹੈ । ਕੋਈ ਵੀ 
ਚੀਜ਼ ਜਿਸ ਤਰ੍ਹਾਂ ਦੀ ਰਖ ਦਿਉ, ਉਹੋ ਜਿਹੀ ਹੀ ਬਣੀ ਰਹਿੰਦੀ ਹੈ । 

ਲੱਗਭਗ ਵੀਹ ਸਾਲ ਬਾਅਦ ਮੈ` ਇਸ ਸ਼ਹਿਰ ਨੂੰ ਵੇਖ ਰਿਹਾ ਸਾਂ । ਕੁਝ ਨਹੀ 
ਬਦਲਿਆ ਸੀ । ਉਹੀ ਝੀਲ; ਉਹੀ ਉੱਚੀਆਂ ਨੀਵੀਆਂ ਸੜਕਾਂ, ਉਹ ਆਹਮੋ ਸਾਹਮਣੇ 
ਖਲੌਤੀਆਂ ਬਿਲਕੁਲ ਪੁਰਾਣੀਆਂ ਅਤੇ ਬਿਲਕੁਲ ਨਵੀਆਂ ਇਮਾਰਤਾਂ । ਪਰ ਬਹੁਤ 
ਸਾਰੀਆਂ ਚੀਜ਼ਾਂ ਬਦਲੀਆਂ ਜ਼ਰੂਰ ਹੋਣਗੀਆਂ । ਝੀਲ ਡੂਘੀ ਹੋ ਗਈ ਹੋਵੇਗੀ ਜਾਂ ਉੱਚੀ । 
ਸੜਕਾਂ ਚੌੜੀਆਂ ਹੋ ਗਈਆਂ ਹੋਣਗੀਆਂ । ਕੁਝ ਬਹੁਤ ਪੁਰਾਣੀਆਂ ਇਮਾਰਤਾਂ ਡਿੱਗ 
ਗਈਆਂ ਹੋਣਗੀਆਂ । ਕੁਝ ਹੋਰ ਨਵੀਆਂ ਇਮਾਰਤਾਂ ਪੁਰਾਣੀਆਂ ਹੋ ਗਈਆਂ ਹੋਣਗੀਆਂ । 
ਨਵੀਆਂ ਬਹੁਤ ਸਾਰੀਆਂ ਹੋਰ ਇਮਾਰਤਾਂ ਬਣੀਆਂ ਹੋਣਗੀਆਂ ...ਪਰ ਟੈਕਸੀ ਦੀ ਖਿੜਕੀ 
ਵਿਚੋ ਗੁਜ਼ਰਦਾ ਸ਼ਹਿਰ ਨਵਾਂ ਬਿਲਕੁਲ ਨਹੀ` ਲਗ ਰਿਹਾ ਸੀ । 

ਪਰ ਕ੍ਰਝ ਦੇਰ ਬਾਅਦ ਜਦ ਇਕਦਮ ਟੈਕਸੀ ਰੁਕੀ ਤਾਂ ਇਕ ਵਾਰ ਮੈਂ ਬੈਠਾ ਹੀ 
ਰਹਿ ਗਿਆਂ । ਮੇਰੇ ਪਾਸੇ ਵਾਲੀ ਖਿੜਕੀ ਦੇ ਬਾਹਰ ਦੂਰ ਤਕ ਫੈਲੀ ਹੋਈ ਵੀਰਾਨੀ 
ਤੇ ਨਜ਼ਰਾਂ ਜਿਵੇ ਜੇਮ ਕੋ ਰਹਿ ਗਈਆਂ ਸਨ । ਅਚਾਨਕ ਚੌਕ ਕੇ ਮੈ" ਦੂਜੇ ਪਾਸੇ 
ਵੇਖਿਆ । ਗੱਡੀ ਇਕ ਬਹੁਤ ਵੱਡੀ ਕੌਠੀ ਦੇ ਕੌਪਾਊ'ਡ ਵਿਚ ਆਕੇ ਰੁਕੀ ਸੀ। 
ਪਰ ਮੁਰਾਦ ਮੰਜਲ,,,? ਅਤੇ ਉਸ ਦੇ ਨਾਲ ਹੀ ਦਿਮਾਗ਼ ਵਿਚ ਵੀਹ ਸਾਲ ਪਹਿਲਾਂ 
ਦੀ ਇਕ ਚਮਚਮਾਂਦੀ ਕੌਠੀ ਦਾ ਜਿਵੇ ਇਕ ਗਲੌਸੀ ਜਿਹਾ ਪ੍ਰਿੰਟ ਉਭਰ ਆਇਆ । 

ਅਚਾਨਕ ਨਜ਼ਰਾਂ ਪੌਰਚ ਦੈ ਉਪਰ, ਵਿਚੋ-ਵਿਚ ਲੱਗੇ ਹੋਏ ਸੌਗਮਰਮਰ ਤੇ ਟਿਕ 
ਗਈਆਂ । ਕਾਲੋਂ ਪੱਥਰਾਂ ਨਾਲ ਜੜੇ ਹੋਏ ਉਰਦ੍ਰ ਦੇ ਵੱਡੇ ਵੱਡੇ ਲਫਜ਼ ਨਜ਼ਰ ਆ ਰਹੇ 
ਸਨ-ਮੁਰਾਦ ਮੰਜਲ ਅਤੇ ਉੱਸ ਦੋ ਹੇਠਾਂ--1916. 

ਇਸ ਤੋ ਪਹਿਲਾਂ ਕਿ ਟੈਕਸੀ ਡਰਾਈਵਰ ਕੁਝ ਆਖਦਾ ਮੈ ਦਰਵਾਜ਼ਾ ਖੋਲ੍ਹਿਆ 
ਅਤੇ ਫਿਰ ਪੈਸੇ ਦੇ ਕੇ ਸਾਮਾਨ ਉਤਰਵਾਣ ਲੱਗਾ । 

ਇਕ ਕੌਹਰੇ ਭਰੀ, ਧੁੰਦਲੀ ਜਿਹੀ ਸਵੇਰ ਅਤੇ ਸੁੱਤੀ ਹੋਈ ਵੀਰਾਨੀ ਨਾਲ ਘਿਰੀ 
ਹੋਈ ਮੁਰਾਦ ਮੰਜਲ । ਮੈ ਅਜੇ ਤਕ ਉਸੇ ਤਰ੍ਹਾਂ ਹੀ ਖਲੌਤਾ ਸਾਂ । ਅੱਖਾਂ ਵਿਚ 
ਵੀਹ ਸਾਲ ਪਹਿਲਾਂ ਦੀ ਚਮਚਮਾਂਦੀ ਹੋਈ ਮੁਰਾਦ ਮੰਜਲ ਦੀ ਤਸਵੀਰ ਜਿਵੇ' ਫੈਲਦੀ 


216 ਸਮਕਾਲੀਨ ਹਿੰਦੀ ਕਹਾਣੀਆਂ 


ਹੋਂਈ ਧੁਦ ਵਿਚ ਧੁਦਲੀ ਪੈਦੀ ਜਾ ਰਹੀ ਸੀ ਅਤੇ ਹੌਲੇ ਹੌਲੇ ਸਭ ਕੁਝ ਇਕ 
ਨਵੀ” ਤਰ੍ਹਾਂ ਨਾਲ ਪਛਾਣ ਵਿਚ ਆਉਦਾ ਜਾ ਰਿਹਾ ਸੀ । ਪੋੌਰਚ, ਉਸ ਵਿਚ ਖਲੌਤੀ 
ਕਾਲੀ ਬਿਉਕ, ਉੱਚੇ ਉੱਚੇ ਖੰਤਿਆਂ ਨਾਲ ਘਿਰੇ, ਲੰਮੇ ਬਰਾਮਦੇ, ਲਾਅਨ, ਫੁਹਾਰਾ ,.. 
ਸਭ ਕੁਝ ਉਹੀ ਸੀ, ਪਰ...। ਅਤੇ ਅਚਾਨਕ ਇਕ ਹੌਰ ਤਸਵੀਰ ਦਿਮਾਗ਼ ਵਿਚ 
ਉਭਰ ਆਈ ,..ਯੂਰਪ ਤੋ" ਮੁੜਦਿਆਂ ਪਤਾ ਨਹੀ” ਕਿਸ ਪੌਰਟ ਤੋਂ ਇਕ ਜਹਾਜ 
ਵੇਖਿਆ ਸੀ । ਡਾਕਯਾਰਡ ਤੋਂ` ਕਾਂਫੀ ਹਟ ਕੇ ਖਲੋਤਾ ਹੋਇਆ ਕਿ ਪੁਰਾਣਾ, ਟੁੱਟਿਆ 
ਹੋਇਆ, ਬੇਕਾਰ ਜਹਾਜ... 

ਅਚਾਨਕ ਪੌਰਚ ਦੇ ਦੂਜੇ ਪਾਸੇ ਤੋ ਮੁਰਗੀਆਂ ਦਾ ਇਕ ਝੁੰਡ ਚੀਖਦਾ ਹੋਇਆ 
ਬਾਹਰ ਵਲ ਨੱਸਿਆ । ਸੱਨਾਟਾ ਜਿਵੇ ਨੀ'ਦਰ ਵਿਚ ਚੌਕ ਪਿਆ । 

ਝੁਕੀ ਕਮਰ ਵਾਲੀ ਇਕ ਬੁੱਢੀ ਔਰਤ ਆਹਿਸਤਾ ਆਹਿਸਤਾ ਇਸੇਂ ਪਾਸੇ ਆ 
ਰਹੀ ਸੀ । ਮੈ ਅੱਗੇ ਵਧਿਆ । 

“ਕੌਣ...।'' ਸ਼ਾਇਦ ਕਦਮਾਂ ਦੀ ਆਵਾਜ਼ ਸੁਣ ਕੇ ਬੁੱਢੀ ਔਰਤ ਨੇ ਕਿਹਾ । 

''ਸਲਾਮ-ਅਲੋਕਮ'', ਨੌੜੇ ਪੁਜ ਕੇ ਮੈ ਕਿਹਾ । 

ਜਵਾਬ ਵਿਚ ਬੁੱਢੀ ਔਰਤ ਕੁਝ ਬੁੜਬੁੜਾ ਕੇ ਰਹਿ ਗਈ ਅਤੇਂ ਫਿਰ ਮੇਰੇ ਵਲ 
ਵੇਖਣ ਲਗੀ 1 

“ਜਨਾਬ ਰਫਤੁਲਾਹ ਖਾਨ ਸਾਹਿਬ ਨਾਲ...'' ਮੈ ਕਹਿਣਾ ਸ਼ੁਰੂ ਕੀਤਾ, ਫਿਰ 
ਜਲਦੀ ਨਾਲ ਵਾਕ ਪੂਰਾ ਕੀਤਾ, "ਮੈ ਦਿੱਲੀ ਤੋ ਆਇਆ ਹਾਂ ।'' ਬੁੱਢੀਆਂ ਅੱਖਾਂ 
ਹੁਣ ਗੋਰ ਨਾਲ ਮੇਰੇ ਵਲ ਵੇਖ ਰਹੀਆਂ ਸਨ । ਜਵਾਬ ਮਿਲਿਆ, 'ਰਫਤ ਮੀਆਂ 
ਉਸ ਪਾਸੇ ਹਨ,...ਚਲੇ ਜਾਓ'', ਉਸ ਨੇ ਆਪਣੇ ਪਿੱਛੇ ਵਲ ਇਸ਼ਾਰਾ ਕੀਤਾ । 

ਮੈ ਅੱਗੇ ਵਧਿਆ । ਦੂਜੇ ਪਾਸੇ ਕੌਨੇ ਵਾਲੇਂ ਹਿੱਸੇ ਵਿਚ ਇਕ ਦਰਵਾਜ਼ਾ ਸੀ । 
ਬਾਹਰ ਇਕ ਛੌਟੀ ਜਿਹੀ ਨੇਮ ਪਲੇਟ ਲਗੀ ਹੋਈ ਸੀ--ਮੁਮਤਾਜ਼ ਜਹਾਂ ਬੇਗਮ । 
ਇਕ ਵਾਰ ਤਾਂ ਮੌਰੇ ਪੈਰ ਰੁਕੇ । ਫਿਰ ਸਾਹਮਣੇ ਬਣੇ ਚਬੂਤਰੇ ਤੇ ਚੜ੍ਹ ਕੇ ਮੈਂ ਨੈਮ 
ਪਲਟ ਹੇਠਾਂ ਲਗੀ ਕਾਲ-ਬੈਲ ਦੇ ਬਟਨ ਨੂੰ ਦਬਾਇਆ । 

ਕੁਝ ਦੇਰ ਬਾਅਦ ਦਰਵਾਜ਼ਾ ਖੁਲ੍ਹਿਆ । ਇਕ ਅੱਧਖੜ ਜਿਹੇ ਸਾਹਿਬ ਡ੍ਰੰਸਿੰਗ 
ਗਾਉਨ ਪਾਈ, ਅੱਖਾਂ ਮਲਦੇ ਹੋਏ ਖਲੌਤੇ ਸਨ । 

'ਕੌਣ...?'" 

ਸੈ" ਸਲਾਮ ਕੀਤਾ ਅਤੇ ਫਿਰ ਬੋਲਿਆ, "ਸੈ ਇਮਰੋਜ਼, ..ਦਿੱਲੀ ਤੋੱ'.,.'', 
ਮੰ ਇਤਨਾ ਹੀ ਆਖ ਸਕਿਆ ਸਾਂ ਕਿ ਇਕਦਮ ਉਹ ਬੋਲ ਪਏ, ''ਉਹ !...ਅੱਛਾ, 
ਅੱਛਾ ,..,ਆਓ ਮੀਆਂ, ਆਓ... ਨੀ'ਦਰ ਦੀ ਖੁਮਾਰੀ ਦੀਆਂ ਕੁਝ ਪਰਤਾਂ ਹਟ 
ਗਈਆਂ ਸਨ । ਉਨ੍ਹਾਂ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਅੰਦਰ ਚਲਦਿਆਂ ਪੱ-ਛਿਆ, 
"ਸਾਮਾਨ ਵਗੋਰਾ,,,'' ? ਰ੍ 

''ਜੀ ਬਾਹਰ..,'' ਰ 

“ਠੀਕ ਹੈ, ਮੰਗਵਾ ਲੈ'ਦੋ ਹਾਂ,.,ਆਓ ।”' 

ਅਸੀ ਇਕ ਕਮਰੇ ਵਿਚ ਦਾਖਲ ਹੋਏ । ਸ਼ਾਇਦ ਡ੍ਰਾਇੰਗ ਰੂਮ ਸੀ । 


ਜਹਾਜ 217 


'ਜੀ.ਟੀ. ਤੋਂ ਆਇਆਂ ਹੋਵੇ'ਗਾ..,'' ਮੇਰੇ ਸਾਹਮਣੇ ਵਾਲੋਂ ਸੋਫੇ ਤੇ ਬੈਠਦਿਅ' 
ਉਨ੍ਾਂ ਪੁੱਛਿਆ । 

'ਜੀਹਾਂ। 

“ਤੇਰੇ ਪਿਤਾ ਜੀ ਦਾ ਖ਼ਤ ਮਿਲ ਗਿਆ ਸੀ, ਉਹਨਾਂ ਨੇ ਕਿਹਾ । ਫਿਰ 
ਇਕ ਮਿੰਟ ਆਖ ਕੇ ਉਹ ਉਠੇ ਜ਼ਰਾ ਚਾਹ ਦੇ ਲਈ ਆਖ ਦਿਆਂ' ਅਤੇ ਉਹ 
ਸਾਹਮਣੇ ਵਾਲੇ ਦਰਵਾਜ਼ੇ ਤੋ ਅੰਦਰ ਚਲੇ ਗਏ । 

ਪਤਾ ਨਹੀ” ਕਿਉ” ਇਕ .ਸੈਤੁਸ਼ਟਤਾ-ਜਿਹੀ ਮੈਨੂੰ ਮਹਿਸੂਸ ਹੋਈ । ਟੈਕਸੀ ਤੋ" 
ਉਤਰਨ ਦੇ ਬਾਅਦ ਹੀ ਇਕ ਅਜੀਬ ਜਿਹੀ ਬੇਚੈਨੀ ਨੇ ਮੈਨੂੰ ਘੇਰ ਲਿਆ ਸੀ । 
ਕਮਰੇ ਵਿਚ ਰਾਤ ਭਰ ਤੋ ਬਦ ਇਕ ਉਮਸ ਭਰਿਆ ਖਾਲੀਪਨ ਭਰਿਆ ਹੋਇਆ ਸੀ । 
ਮੈ ਉਠ ਕੇ ਆਪਣੇ ਸਾਹਮਣੇ ਵਾਲੀ ਖਿੜਕੀ ਦਾ ਪਰਦਾ ਹਟਾ ਕੇ ਉਸ ਨੂੰ ਖੋਲ੍ਹ 
ਦਿਤਾ । ਸਾਹਮਣੇ ਇਕ ਝੀਲ ਸੀ, ਬਹੁਤ ਦੂਰ ਤਕ ਫੌਲੀ ਹੋਈ । ਕੇਂਹਰਾ (ਧੁਦ) 
ਹੌਲੇ ਹੌਲੋਂ ਹਟ ਰਿਹਾ ਸੀ । ਅਕਾਸ਼ ਦੇ ਉਸ ਕਿਨਾਰੇ ਤੇ ਇਕ ਹਲਕੀ, ਮਟਮੈਲੀ ਜਿਹੀ 
ਸੁਰਖੀ ਉਭਰ ਰਹੀ ਸੀ । ਮੈ` ਵਾਪਸ ਆਪਣੀ ਜਗ੍ਹਾ ਤੇ ਆ ਕੇਂ ਬੈਠ ਗਿਆ । 

ਕਮਰਾ ਨਵੇ" ਢੰਗ ਨਾਲ ਸਜਿਆ ਹੋਇਆ ਸੀ । ਹਲਕੇ ਪੀਲੇ ਰੋਗ ਦੀਆਂ 
ਦੀਵਾਰਾਂ, ਲਾਲ ਜੂਟ ਦਾ ਕਾਰਪੈੱਟ, ਗਲਾਸਟਾਪ ਸੈੱਟਰਲ ਟੇਬਲ, ..ਅਤੇ ਨਜ਼ਰਾਂ 
ਰੁਕ ਗਈਆਂ । ਇਕ ਵੱਡਾ ਸਾਰਾ ਗੁਲਦਾਨ ਸਾਹਮਣੇ ਵਾਲ ਕੋਨੇ ਵਿਚ ਰਖਿਆ 
ਹੋਇਆ ਸੀ । ਪੁਰਾਣੇ, ਰੌਗੀਨ, ਬੋਲਜੀਅਮ ਗਲਾਸ ਦਾ ਬਹੁਤ ਹੀ ਖ਼ੂਬਸੂਰਤ 
ਗੁਲਦਾਨ । ਬਿਲਕ੍ਲ ਖਾਲੀ । ਲ 

''ਇਥੇ ਆਉਣ ਵਿਚ ਤਾਂ ਕੱਈ ਤਕਲੀਫ ਨਹੀ' ਹੋਈ'', ਰਫਤ ਮੀਆਂ ਨੇ ਕਮਰੇ 
ਵਿਚ ਦਾਖ਼ਲ ਹੁੰਦਿਆਂ ਪੁੱਛਿਆ । 

''ਜੀ ਨਹੀ, ਕੋਈ ਪ੍ਰੱਸ਼ਾਨੀ ਨਹੀ ਹੋਈ ।'' 

ਜੇ ਤੇਰਾ ਪ੍ਰੋਗਰਾਮ ਠੀਕ ਪਤਾ ਹੂੰਦਾ ਤਾਂ ਗੱਡੀ ਭੋਜ ਦਿੰਦੇ'', ਉਨ੍ਹਾਂ ਨੇ ਸਿਗਰਟ 
ਸੁਲਗਾਂਦਆਂ ਕਿਹਾ । ਫਿਰ ਅਚਾਨਕ ਸਿਗਰਟ ਮੂੰਹ ਵਿਚੋ` ਹਟਾ ਕੇ ਬੋਲੋ, 'ਪਰ 
ਤੇਰੀ ਤਾਂ ਦੇਖੀ ਹੋਈ ਹੈ ਮੁਰਾਦ ਮੰਜਲ, ਮੇਰੇ ਖਿਆਲ ਨਾਲ,...।'' 

''ਜੀ ਹਾਂ ', ਮੈ ਮੁਸਕਰਾਂਦਿਆਂ ਕਿਹਾ, “ਮੈ ਬਹੁਤ ਛੋਟਾ ਸਾਂ ਉਸ ਸਮੇ” ।'' 

ਹਾਂ ਦੇਖੋ, ਹੁਣ ਯਾਦ ਆਇਆ ਮੰਨੂੰ...ਸੈਨ ਬਵੰਜਾ ਦੀ ਗੱਲ ਹੈ ਨਾ, ਜਦ 
ਤੇਰੇ ਪਿਤਾ ਜੀ ਦਿੱਲੀ ਚਲੇ ਗਏ ਸਨ । ਤੂ ਤਾਂ ਮੀਆਂ ਛੋਟਾ ਜਿਹਾ ਸੈ ਉਸ ਵਕਤ, 
ਮਰੇ ਖ਼ਿਮਾਲ ਨਾਲ ਮੁਸ਼ਕਲ ਨਾਲ ਅੱਠ ਨੱ` ਸਾਲ ਦਾ ਹੋਵੇਗਾ ।' 

''ਜੀਹਾਂ।" 

ਇਕ ਨੌਕਰ ਚਾਹ ਦੀ ਟਰੇਅ ਲੈ ਕੇ ਕਮਰੇ ਵਿਚ ਦਾਖਲ ਹੋਇਆ । ਰਫਵਤ 
ਮੀਆਂ ਨੇ ਆਪਣੇ ਕੌਲ ਦੀ ਟੀ-ਪਾਇ ਤੇ ਟਰੇਅ ਰਖਵਾ ਲਈ ਅਤੇ ਚਾਹ ਬਨਾਣ ਲਗੇ । 

''ਤੂ ਤਾਂ ਲੰਦਨ ਗਿਆ ਸੈਂ ਨਾਂ ਪੜ੍ਹਾਈ ਲਈ”, ਉਨ੍ਹਾਂ ਨੇ ਚਾਹ ਦਾ ਕੱਪ ਮੋਰੋ 
ਵਲ ਵਧਾਂਦਿਆਂ ਪੁੱਛਿਆ। 

'ਜੀ ਹਾਂ ਇੰਜੀਨੀਅਰਿੰਗ ਦੇ ਲਈ ।'' 


218 ਸਮਕਾਲੀਨ ਹਿੰਦੀ ਕਹਾਣੀਆਂ 


“ਕਾਫੀ ਦਿਨ ਰਿਹਾ ਹੋਵੇਗਾ $'' 

'ਲੱਗਪਗ ਦੇ ਸਾਲ । ਹੁਣੇ ਜਿਹੇ ਪਿਛਲੰ ਮਹੀਨੇ ਵਾਪਸ ਮੁੜਿਆ ਹਾਂ । 

"ਹੂੰ ਅ ਅ...'' ਕੁਝ ਦੇਰ ਤਕ ਉਹ ਚੁੱਪਚਾਪ ਚਾਹ ਪੀ'ਦੇ ਰਹੇਂ । ਫਿਰ ਪਿਆਲੋਂ 
ਵਲ ਵੇਖਦਿਆਂ ਬੋਲੇਂ, ਬਹੁਤ ਅੱਛਾ ਹੈ ਮੀਆਂ, ਇਸ ਜ਼ਮਾਨੇ ਵਿਚ ਤਾਂ ਪੜ੍ਹਾਈ ਅਤੇ 
ਕਾਬਲੀਅਤ ਹੀ ਕੌਮ ਆਉ'ਦੀ ਹੈ'', ਫਿਰ ਕੁਝ ਰੁਕ ਕੇ ਉਨ੍ਹਾਂ ਨੇ ਪੁਛਿਆ, "ਇਥੇ 
ਐਚ.ਦੀ.ਐਲ. ਵਿਚ ਨੌਕਰੀ ਮਿਲੀ ਹੈ ਨਾ ?'' 

“ਜੀ ਹਾਂ, ਮੈਂ ਚਾਹ ਦਾ ਪਿਆਲਾ ਰੱਖਦਿਆਂ ਜਵਾਬ ਦਿਤਾ । 

ਚਾਹ ਪੀਣ ਦੇ ਬਾਅਦ ਉਹ ਉਠੇ, “ਅੱਛਾ ਤੂੰ ਇਥੇ ਹੀ ਬੈਠ ਕੁਝ ਦੇਰ, ਮੈ ਜ਼ਰ 
ਤੇਰਾ ਕਮਰਾ ਵਗੈਰਾ ਸਾਫ ਕਰਵਾ ਦਿਆਂ ।'' 

''ਤੂ ਨਹਾ ਧੋ ਲੈ, ਇਤਨੇ ਵਿਚ ਸਾਰੇ ਲੋਕੀ" ਜਾਗ ਜਾਣਗੇ, ਫਿਰ ਮਿਲਣਾ ,..'' 
ਕਹਿ ਕੇ ਰਫਤ ਮੀਆਂ ਚਲ ਗਏ ਸਨ । 

ਮੈ ਅਜੇ ਤਕ ਉਸੇ ਹੀ ਤਰ੍ਹਾਂ ਖਲੌਤਾ, ਕਮਰੇ ਨੂੰ ਘੂਰ ਰਿਹਾ ਸਾਂ । ਬੇਚੈਨੀ 
ਭਰਿਆ ਉਹ ਬਰਫ਼ੀਲਾ ਜਿਹਾ - ਅਹਿਸਾਸ ਫਿਰ ਮੁੜ ਆਇਆ ਸੀ । ਇਹ ਇਕ ਗੌਲ 
ਜਿਹਾ ਕਮਰਾ ਸੀ । ਬਕੌਲ ਰਫਤ ਮੀਆਂ ਦੇ ਮਰਹੂਮ ਅੱਥਾ ਜਾਨ ਦਾ ਬੈੱਡਰੂਮ । ਚਾਰੇ 
ਪਾਸੇ ਕੌਧਾਂ ਤੇ ਵੱਡੇ ਵੱਡੇ ਸ਼ੀਸ਼ੇ ਜੜੇ ਹੋਏ ਸਨ, ਜਿਨ੍ਹਾਂ ਦਾ ਪਾਣੀ ਹੁਣ ਉਤਰ 
ਜਿਹਾ ਗਿਆ ਸੀ । ਨੌਕਰਾਂ ਰਾਹੀ` ਕਰਵਾਈ ਗਈ ਸਫਾਈ ਦੇ ਬਾਵਜੂਦ ਇਕ ਪੁਰਾਣਾ 
ਜਿਹਾ ਪੀਲਾਪਨ ਉਨ੍ਹਾਂ ਤੇ ਛਾਇਆ ਹੋਇਆ ਸੀ, ਜਿਨ੍ਹਾਂ ਤੋਂ ਪ੍ਰਤਿਬਿੰਬਤ ਹੋ ਕੇ 
ਕਮਰੇ ਵਿਚ ਜਗਦੇ ਹੋਏ ਬਲਬ ਦੀ ਰੌਸ਼ਨੀ ਹੋਰ ਜ਼ਿਆਦਾ ਪੀਲੀ ਲਗ ਰਹੀ ਸੀ । 
ਦੀਵਾਰਾਂ ਤੇ ਸ਼ੀਸ਼ਿਆਂ ਦੇ ਵਿਚ ਵਿਚ ਕੁਝ ਖਾਲੀ ਥਾਵਾਂ ਸਨ । ਸਾਹਮਣੇ ਵਲ ਕਰਝ 
ਉੱਚਾਈ ਤੇ ਲਗੀ ਸੁਨਹਿਰੀ ਫਰੇਮ ਵਿਚ ਜੜੀ ਹੋਈ ਇਕ ਪੁਰਾਣੀ ਪੈੱ'ਟਿੰਗ ਸੀ । 

ਕਮਰੇ ਵਿਚ ਪੁਰਾਣੇ ਰੇਸ਼ਮ ਦੀ ਇਕ ਤੇਜ਼ ਜਿਹੀ ਮਹਿਕ ਭਰੀ ਹੋਈ ਸੀ । ਸੂਰਜ 
ਨਿਕਲ ਆਇਆ ਹੋਵੇਗਾ । ਮੈ ਅੱਗੇ ਵਧਿਆ ਅਤੇ ਖੱਬੇ ਪਾਸੋ ਵਾਲੋਂ ਹਿੱਸੇ ਵਿਚ 
ਲੱਗੇ ਹੋਏ, ਭਾਰੀ ਮੇਖਮਲੀ ਪਰਦਿਆਂ ਨੂੰ ਹਟਾ ਕੇ ਖਿੜਕੀ ਖੌਲ੍ਹ ਦਿਤੀ । ਸਫੇਦ 
ਰੌਸ਼ਨੀ ਨਾਲ ਕਮਰਾ ਭਰ ਗਿਆ । ਬਾਹਰ, ਕਾਫੀ ਦੂਰ ਤਕ ਬਾਗ਼ ਫੋਲਿਆ ਹੋਇਆ 
ਸੀ ਜੋ ਸੁੱਕੀ ਘਾਹ ਅਤੇ ਬੇਸ਼ੁਮਾਰ ਸੁੱਕੇ ਪੱਤਿਆਂ ਨਾਲ ਢੱਕਿਆ ਹੋਇਆ ਸੀ । 
ਅੰਬ ਦਾ ਇਕ ਇਕੱਲਾ ਦਰਖ਼ਤ ਝੁਕਿਆ ਜਿਹਾ ਖੜਾ ਸੀ । ਖਾਮੋਸ਼ੀ ਦੇ 
ਵਾਤਾਵਰਣ ਵਿਚ ਬਸ ਇਕ ਹੀ ਆਵਾਜ਼ ਗੂਜ ਰਹੀ ਸੀ । ਕਿਸੇ ਸਿਲਾਈ ਮਸ਼ੀਨ ਦੇ 
ਚਲਣ ਦੀ ਆਵਾਜ਼, ਜੋ ਲਗਦਾ ਸੀ ਕਿਧਰੋ” ਨੇੜਿਓ' ਹੀ ਆ ਰਹੀ ਸ1 । 

ਖਿੜਕੀ ਤੋਂ ਹਟ ਕੇ ਮੈਂ ਇਕ ਵਾਰ ਕਮਰੇ ਨੂੰ ਫਿਰ ਸਰਸਰੀ ਨਜ਼ਰ ਨਾਲ 
ਵੇਖਿਆ । ਹੁਣ ਕੁਝ ਚੰਗਾ ਲਗ ਰਿਹਾ ਸੀ । ਸਾਹਮਣੇ ਦੀ ਦੀਵਾਰ ਤੋ' ਕੁਝ ਹਟਕੇ 
ਇਕ ਕਾਫ਼ੀ ਵੱਡਾ ਫ੍ਰੈੱਚ-ਬੈਡ ਸੀ, ਜਿਸ ਦੇ ਉਪਰ ਪੁਰਾਣੇ ਮੈਰੂਨ ਰੌਗ ਦਾ ਝੁਲਦਾ 
ਹੋਇਆ ਸਾਟਨ ਦਾ ਬੈਡ ਕਵਰ ਵਿਛਿਆ ਹੋਇਆ ਸੀ । ਪਲੰਘ ਤੋ ਹਟ ਕੇ 
ਖੱਬੇ ਪਾਸੇ ਇਕ ਦਰਵਾਜ਼ਾ ਸੀ। ਸ਼ਾਇਦ ਬਾਥਰੂਮ । ਮੇਰਾ ਅੰਦਾਜ਼ਾ ਠੀਕ 
ਨਿਕਲਿਆ । ਸਫੈਦ ਪੱਥਰ ਦਾ ਬਣਿਆ ਹੋਇਆ ਇਕ ਕਾਫੀ ਵੱਡਾ ਜਿਹਾ ਕਮਰਾ 


77 


ਜਹਾਜ 216 


ਸੀ, ਜਿਸ ਦੀ ਇਕ ਦੀਵਾਰ ਤੇ ਇਕ ਪੂਰਾ ਆਦਮ ਕੱਦ ਸ਼ੀਸ਼ਾ ਲਗਾ ਹੋਇਆ ਸੀ । 
ਦੂਜੇ ਕੋਨੇ ਵਿਚ ਸਫੈਦ ਪੱਥਰ ਦਾ ਹੀ ਇਕ ਕਾਫੀ ਵੱਡਾ ਟੱਬ ਸੀ । ਪੁਰਾਣੇ ਢੋਗ 
ਦਾ ਅੱਛਾ ਖਾਸਾ ਗੁਸਲਖਾਨਾ ਸੀ । ਮੈ ਕਮਰੇ ਵਿਚ ਮੁੜ ਕੇ ਆਪਣਾ ਸਾਮਾਨ 
ਵਗੈਰਾ ਖੋਲ੍ਹਣ ਲੱਗਾ । ਵਿਚ ਹੀ ਨੌਕਰ ਨੇ ਆ ਕੇ ਖ਼ਬਰ ਦਿਤੀ ਕਿ ਗੁਸਲਖ਼ਾਨੇ 
ਵਿਚ ਗਰਮ ਪਾਣੀ ਰਖਵਾ ਦਿਤਾ ਹੈ । ਕੱਪੜੇ ਵਗੈਰਾ ਕੱਢ ਕੇ ਮੈਂ ਨਹਾਣ ਦੀ 
ਤਿਆਰੀ ਕਰਨ ਲੱਗਾ । 

ਰਫਤ ਮੀਆਂ ਦੇ ਡਾਇਨਿੰਗ ਰੂਮ ਵਿਚ ਜਦੋਂ” ਮੈ' ਪੁੱਜਾ ਤਾਂ ਨੋ ਵਜ ਰਹੇ ਸਨ । 
ਨਾਸ਼ਤੇ ਦੀ ਮੋਜ਼ ਤੇ ਇਕ ਨੌ ਦਸ ਸਾਲਾਂ ਦਾ ਲੜਕਾ ਅਤੇ ਉੱਸ ਤ ਕਰੀਬ ਦ 
ਤਿੰਨ ਸਾਲ ਛੋਟੀ ਇਕ ਲੜਕੀ ਸੀ । 'ਸ਼ਬਨਮ ਅਤੇ ਫਿਰੋਜ਼'', ਰਫਤ ਮੀਆਂ ਨੇ 
ਦੱਸਿਆ ਅਤੇ ਫਿਰ ਉਨ੍ਹਾਂ ਦੋਹਾਂ ਨੂੰ ਬੋਲੇ, ''ਸੇਟੇ ਸਲਾਮ ਕਰੋ ਚਾਚਾ ਨੂੰ ! ਦੋਹਾਂ 
ਬੱਚਿਆਂ ਨੇ ਇਕ ਸ਼ਰਮੀਲੀ ਜਿਹੀ ਮੁਸਕਰਾਹਟ ਦੇ ਨਾਲ ਸਲਾਮ ਕੀਤਾ । ਉਸ 
ਸਮੋ ਰਸੋਈ ਵਿਚੋ` ਹੱਥ ਵਿਚ ਪਲੇਟਾਂ ਲਈ ਇਕ ਔਰਤ ਕਮਰੇ ਵਿਚ ਦਾਖਲ ਹੋਈ । 

''ਤੇਰੀ ਭਾਬੀ'', ਰਫਤ ਮੀਆਂ ਨੇ ਮੈਨੂੰ ਕਿਹਾ ਅਤੇ ਫਿਰ ਉਨ੍ਹਾਂ ਵਲ ਵੇਖ ਕੇ 
ਬੋਲੇ, "ਇਮਰੋਜ਼ ਮੀਆਂ... 

ਮੰ ਉਠ ਕੇ ਸਲਾਮ ਕੀਤਾ । 

"ਬੈਠੋ ਬੈਠੋ... ।'' ਉਨ੍ਹਾਂ ਨੇ ਸਲਾਮ ਦਾ ਜਵਾਬ ਦਿੰਦਿਆਂ ਹੋਇਆਂ ਕਿਹਾ ਅਤੇ 
ਪਲੇਟਾਂ ਟੇਬਲ ਤੇ ਲਗਾਣ ਲਗੀ । 

ਮੁਮਤਾਜ਼ ਜਹਾਂ ਬੇਗਮ ! ਬਾਹਰ ਲੱਗੀ ਹੋਈ, ਛੋਟੀ ਜਿਹੀ ਨੇਮ ਪਲੰਟ ਮੌਰੀਆਂ 
ਨਜ਼ਰਾਂ ਦੇ ਸਾਹਮਣੇ ਘੁੰਮ ਰਹੀ ਸੀ । ਤੀਹ ਬੱਤੀ ਸਾਲ ਦੀ ਉਮਰ, ਸੋਭਾਲ ਕੇ 

ਰੱਖਿਆ ਭਾਰੀ ਸਰੀਰ, ਗੋਰਾ ਰੰਗ, ਤਿੱਖੇ ਨਕਸ਼ ਅਤੇ ਦੋ ਬਹੁਤ ਕਾਲੀਆਂ 
ਅੱਖਾਂ । 

'ਜਾਇਨ ਕੀ ਅੱਜ ਹੀ ਕਰਨਾ ਹੈ ?'' ਰਫਤ ਮੀਆਂ ਪੁੰਛ ਰਹੇ ਸਨ । 

'ਜੀ ਨਹੀਂ, ਕੱਲ੍ਹ । 

''ਬਸ ਤਾਂ ਠੀਕ ਹੈ, ਅੱਜ ਆਰਾਮ ਕਰੋਂ । ਰਾਤ ਨੂੰ ਟ੍ਰੇਨ ਵਿਚਤਾਂਕੀ ਸੌ 
ਸਕਿਆ ਹੋਵੇਗਾ ।` 

“ਜੀ ਹਾਂ, ਅਜਿਹਾ ਹੀ ਰਿਹਾ ਕੁਝ,.. 

“ਭਈ, ਅਸਲ ਵਿਚ ਬੜੀ ਵਾਹਿਯਾਤ ਸਵਾਰੀ ਹੈ । ਮੈਨੂੰ ਤਾਂ ਦਹਿਸ਼ਤ ਹੁਦ 
ਹੈ ਅਤੇ ਇਹ ਤਾਂ ਬਿਲਕੁਲ ਨਹੀ" ਬਰਦਾਸ਼ਤ ਕਰ ਸਕਦੀ' , ਉਨ੍ਹਾਂ ਨੇ ਬੇਗਮ ਸਾਹਿਬਾ 
ਵਲ ਇਸ਼ਾਰਾ ਕੀਤਾ । 

ਇਧਰ ਉਧਰ ਦੀਆਂ ਗੱਲਾਂ ਹੋਣ ਲਗੀਆਂ । ਬਹੁਤੀ ਦੇਰ ਰਫਤ ਮੀਆਂ ਹੀ 
ਬੋਲਦੇ ਰਹੇ | ਨਾਸ਼ਤਾ ਖ਼ਤਮ ਕਰਕੇ ਜਦੋ ਅਸੀ ਲੋਕੀ” ਉਠਣ ਲੱਗੇ ਤਾਂ ਬੇਗਮ 
ਸਾਹਿਬਾ ਨੇ ਪਹਿਲੀ ਵਾਰ ਮੈਨੂੰ ਸੋਬੋਧਿਤ ਹੋ ਕੇ ਕਿਹਾ, “ਤੁਹਾਡਾ ਕਮਰਾ ਤਾਂ ਖੁਲ੍ਹਾ 
ਹੋਇਆ ਹੈ ਨਾ ? ਅਸਲ ਵਿਚ ਜਲਦੀ ਜਲਦੀ ਵਿਚ ਸਫ਼ਾਈ ਨਹੀ” ਹੋ ਸਕੀ ਹੋਵੇਗੀ । 
ਮੈ" ਹੁਣ ਕਰਵਾਵਾਂਗੀ,.. 


220 ਸਮਕਾਲੀਨ ਹਿੰਦੀ ਕਹਾਣੀਆਂ 
"ਤੁਸੀ" ਪ੍ਰੰਸ਼ਾਨ ਨਾ ਹੋਵੇਂ,..'', ਮੈ" ਕਹਿਣਾ ਸ਼ੁਰੂ ਕੀਤਾ, ਫਿਰ ਉਨ੍ਹਾਂ ਦੀ 
ਮੁਸਕਰਾਹਟ ਵੇਖ ਮੈ” ਹੌਲੋਂ ਜਿਹੇ ਵਾਕ ਪੂਰਾ ਕੀਤਾ, "ਜੀ ਹਾਂ, ਕਮਰਾ ਉੱਜ ਖੁਲ੍ਹਾ 
ਹੈ'', ਤੇ ਰਫਤ ਮੀਆਂ ਦੇ ਨਾਲ ਮੈਂ` ਬਾਹਰ ਆ ਗਿਆਂ । 

''ਆਓਂ, ਜ਼ਫਰ ਭਾਈ ਦੇ ਕੌਲ ਚਲੀਏ'', ਬਾਹਰ ਆ ਕੇ ਪੌਰਚ ਦੇ ਅੰਦਰ 
ਦਾਖਲ ਹੁੰਦਿਆਂ ਹੋਇਆਂ ਉਨ੍ਹਾਂ ਨੇ ਕਿਹਾ । 

ਬਿਲਕੁਲ ਸਾਹਮਣੇ ਹੀ ਇਕ ਕਾਫੀ ਵੱਡਾ ਦਰਵਾਜ਼ਾ ਖੁਲ੍ਹਾ ਹੋਇਆ ਸੀ । 
ਗਾਹੜੇ ਮੌਰੂਨ ਰੌਗ ਦਾ ਇਕ ਭਾਰੀ ਮਖਮਲ ਦਾ ਪਰਦਾ ਪਿਆ ਸੀ, ਜਿਸ ਵਿਚ 
ਜਗ੍ਹਾ ਜਗ੍ਹਾ ਜਰੀ ਦਾ ਕੌਮ ਉਘੜਿਆ ਹੋਇਆ ਸੀ । ਅੰਦਰ ਦਾਖਲ ਹੋ ਕੇ ਇਕ ਸੋਫੇ 
ਵਲ ਇਸ਼ਾਰਾ ਕਰਕੇ ਰਫਤ ਮੀਆਂ ਨੇ ਕਿਹਾ, ਤੂੰ ਬੈਠ, ਮੈ ਵੇਖਦਾ ਹਾਂ ' ਅਤੇ ਉਹ 
ਅੰਦਰਲੇ ਪਾਸੇ ਵਾਲੇ ਦਰਵਾਜ਼ੇ ਤੋ ਚਲੇ ਗਏ । 

ਸੋਫੇ ਤੇ ਬੈਠਦਿਆਂ ਮੈ ਉਸ ਵਿਚ ਧੱਸ ਜਿਹਾ ਗਿਆ । ਬਿਨਾਂ ਸੋਚੇ ਵਿਚਾਰੇ 
ਨਜ਼ਰਾਂ ਉਪਰ ਵਲ ਚਲੀਆਂ ਗਈਆਂ ਅਤੇ ਫਿਰ ਉਥੇ ਹੀ ਠਹਿਰ ਗਈਆਂ । 
ਕਮਰੇ ਦੇ ਵਿਚੋਂ ਵਿਚ ਇਕ ਬਹੁਤ ਵੱਡਾ ਕ੍ਰਿਸਟਲ ਗਲਾਸ ਦਾ ਫਾਨ੍ਹਸ ਛੱਤ ਨਾਲ 
ਲਟਕਿਆ ਹੋਇਆ ਸੀ । ਇਕ ਪਲ ਦੇ ਲਈ ਦਿਮਾਗ਼ ਜਿਵੇਂ ਕਿਧਰੇ ਰੁਕ 
ਜਿਹਾ ਗਿਆ । ਫਿਰ ਯਾਦ ਆਇਆ ਕਿ ਇਹ ਕਮਰਾ ਮੁਰਾਦ ਮੰਜਲ ਦਾ ਪੁਰਾਣਾ, 
ਖਾਸ ਡਰਾਇੰਗ ਰੂਮ ਸੀ । ਬਚਪਨ ਵਿਚ ਸ਼ਾਇਦ ਕੋਈ ਜਸ਼ਨ ਇਸੇਂ ਕਮਰੇ ਵਿਚ 
ਵੇਖਿਆ ਸੀ ਅਤੇ ਤਾਂ ਹਾਂ ਇਸ ਫਾਨ੍ਹਸ ਨੂੰ ਆਪਣੀ ਪੁਰੀ ਜਗਮਗਾਹਟ ਨਾਲ 
ਜਗਦਿਆਂ ਹੋਇਆਂ ਵੇਖਿਆ ਸੀ । ਪਰ ਨਾਲ ਹੀ ਕੋਈ ਹੋਰ ਚੀਜ਼ ਸੀਜੋ ਅਜੇ 
ਯਾਦ ਨਹੀ' ਆ ਰਹੀ ਸੀ। 

ਨਜ਼ਰਾਂ ਹੁਣ ਸਿਲਸਿਲੰਵਾਰ ਤਰੀਕੇ ਨਾਲ ਕਮਰੇ ਵਿਚ ਘੁੰਮਣ ਲੱਗੀਆਂ ਸਨ । 
ਬਹੁਤ ਵੱਡਾ ਕਮਰਾ ਸੀ । ਕਰੀਬ ਕਰੀਬ ਇਕ ਪੂਰਾ ਹਾਲ । ਉੱਚੀਆਂ ਉੱਚੀਆਂ 
ਦੀਵਾਰਾਂ, ਛੱਤ ਦੇ ਨੇੜੇ ਵੱਡੇ ਵੱਡੇ ਰੌਸ਼ਨਦਾਨ, ਜਿਨ੍ਹਾਂ ਵਿਚੋ ਰੇਸ਼ਮੀ ਰੱਸੀਆਂ ਹੇਠਾਂ 
ਲਟਕ ਰਹੀਆਂ ਸਨ । ਖਿੜਕੀਆਂ ਤੇ ਉਹੀ ਭਾਰੀ ਭਾਰੀ ਸ਼ਨੀਲ ਦੇ ਪਰਦੇ । ਪੂਰੇ 
ਕਮਰੇ ਵਿਚ ਇਕ ਗ੍ੁਹੜੇ ਲਾਲ ਰੋਗ ਦਾ ਫਰਸ਼ ਵਿਛਿਆ ਹੋਇਆ ਸੀ ਅਤੇ ਉਸ 
ਦੇ ਉਪਰ ਇਕ ਬਹੁਤ ਵੱਡਾ ਸੁਰਖ, ਕਾਲੇਂ ਅਤੇ ਸਫੈਦ ਰੰਗ ਦੇ ਪੈਟਰਨ ਦਾ ਈਰਾਨੀ 
ਕਾਲੀਨ । ਅਤੇ ਉਸ ਦੇ ਉਪਰ, ਕਮਰੇ ਦੇ ਵਿਚੋ ਵਿਚ, ਦੀਵਾਰ ਦੇ ਸਾਹਮਣੇ 
ਵਿਛਿਆ ਹੋਇਆ ਸਫੇਦ ਫਰ ਦਾ ਗਲੀਚਾ, ਜਿਸ ਦੇ ਰੋਏ' ਹੁਣ ਖ਼ਤਮ ਹੋ ਚੁਕੇ 
ਸਨ ਅਤੇ ਰਗ ਤੇ ਪਿਲੱਤਣ ਛਾ ਗਈ ਸੀ । ਪੁਰਾਣੇ ਵਿਕਟੋਰੀਅਨ ਫਰਨੀਚਰ ਦੀਆਂ 
ਭਾਰੀਆਂ ਭਾਰੀਆਂ ਚੀਜ਼ਾਂ ਕਮਰੇ ਵਿਚ ਇਧਰ ਉਧਰ ਰੱਖੀਆਂ ਹੋਈਆਂ ਸਨ । ਚਾਰੇ 
ਪਾਸੇ ਦੀਵਾਰਾਂ ਤੇ ਵੱਡੇ ਵੱਡੇ ਸੁਨਹਿਰੀ ਫਰੇਮਾਂ ਵਿਚ ਬਹੁਤ ਸਾਰੇ ਪੌਟਰੇਟਸ ਸਨ । 
ਮੌਰੇ ਖੱਬੇ ਪਾਸੇ ਵਾਲੀ ਦੀਵਾਰ ਤੇ ਅਜਿਹੀ ਹੀ ਤਿੰਨ ਚਾਰ ਜਗ੍ਹਾ ਤੋ ਥਾਂ ਖਾਲੀ ਸੀ । 
ਬਹੁਤੀਆਂ ਤਸਵੀਰਾਂ ਦੇ ਰੰਗ ਅਜੇ ਤਕ ਚਮਕ ਰਹੇ ਸਨ, ਪਰ ਸਾਰਿਆਂ ਦੇ ਸੁਨਹਿਰੀ 
ਫਰੇਮ ਫਿੱਕੇ ਪੈ ਗਏ ਸਨ । ਦੀਵਾਰ ਦੇ ਪਿਛੇ ਇਕ ਕਾਫੀ ਵੱਡਾ ਆਤਿਸ਼ਦਾਨ ਸੀ ਅਤੇ 
ਉਸ ਦੇ ਦੋਹਾਂ ਪਾਸਿਆਂ ਵਾਲੀਆਂ ਦੀਵਾਰਾਂ ਦੇ ਸਹਾਰੇ ਸ਼ੀਸ਼ੋਦਾਰ ਅਲਮਾਰੀਆਂ, ਜਿਨ੍ਹਾਂ 


ਜਹਾਜ 221 


ਵਿਚ ਬੇਸ਼ਮਾਰ ਕਿਤਾਬਾਂ ਢੰਗ ਨਾਲ ਸਜੀਆਂ ਹੋਈਆਂ ਸਨ । ਸਜਾਵਟ ਦੇ ਲਈ ਚਾਰੇ 
ਪਾਸੇ ਸਟੈ'ਡਾਂ ਤੇ ਅਤੇ ਦੀਵਾਰਾਂ ਤੇ ਸ਼ਿਕਾਰ ਦੀਆਂ ਟਰਾਫੀਆਂ ਲੱਗੀਆਂ ਹੋਈਆਂ ਸਨ-- 
ਚੀਤਲ, ਹਿਰਨ, ਤੇ'ਦੂਏ ਅਤੇ ਚੀਤਿਆਂ ਦੇ ਜਿਰ । ਸ਼ੀਸ਼ੇ ਦੀ ਚਮਕਦੀਆਂ ਹੋਈਆਂ 
ਝੁਠੀਆਂ ਅੱਖਾਂ ਨਾਲ ਵੇਖਦੇ ਹੋਏ । ਅਤੇ ਸਾਰੇ ਵਾਤਾਵਰਣ ਤੇ ਛਾਈ ਹੋਈ ਉਹੀ 
ਪੁਰਾਣੇ ਰੋਸ਼ਮ ਦੀ ਮਹਿਕ । 

ਰਫਤ ਮੀਆਂ ਇਕ ਹੋਰ ਸਾਹਿਬ ਨਾਲ ਗੱਲਾਂ ਕਰਦੇ ਹੋਏ ਦਾਖ਼ਲ ਹੋ ਰਹੇ 
ਸਨ । ਮੈ ਖਲੋ ਕੇ ਸਲਾਮ ਕੀਤਾ । 

''ਜ਼ਫਠ ਭਾਈ'', ਰਫਤ ਮੀਆਂ ਨੇ ਮੁਸਕਰਾਂ ਦਿਆਂ ਹੋਇਆਂ ਕਿਹਾ । 

'ਵਾਲੋਕਲ ਅੱਸਲਾਮ, ਸਾਹਿਬਜ਼ਾਦੇ'', ਜ਼ਫਰ ਭਾਈ ਨੇ ਕੋਲ ਆਕੇ ਬੜੀ 
ਗਰਮਜੋਸ਼ੀ ਨਾਲ ਜਵਾਬ ਦਿਤਾ ਅਤੇ ਫਿਰ ਹੱਥ ਮਿਲਾਂਦਿਆਂ ਹੋਇਆਂ ਮੈਨੂੰ ਮੋਢੇ ਨਾਲ 
ਲਾ ਲਿਆ। 

''ਭਈ ਵਾਹ ! ਮਾਸ਼ਾ ਅਲਾਹ ਬੜੇ ਖ਼ੂਬਸੂਰਤ ਨੌਜਵਾਨ ਓ । ਬਿਲਕੁਲ ਸਰ- 
ਫਰਾਜ਼ ਦੇ ਬੋਟੇ ,..ਬਹੁਤ ਖੁਸ਼ੀ ਹੋਈ ਤੇਨੂੰ ਵੇਖ ਕੇ...ਆਓ ਬੈਠੋ' , ਅਤੇ ਵੱਡੇ ਵਾਲੋਂ 
ਸੋਫੇ ਤੇ ਉਹ ਮੌਰੇ ਕੌਲ ਹੀ ਬੈਠ ਗਏ । 

ਮੈ ਮੁਸਕਰਾ ਕੇ ਉਨ੍ਹਾਂ ਵਲ ਵੇਖਿਆ । ਗੋਰਾ ਚਿਹਰਾ ਅਤੇ ਲਾਲ ਦਾੜ੍ਹੀ । ਅਤੇ 
ਫਿਰ ਫਾਨ੍ਸ ਵਾਲੀ ਗੱਲ ਦਿਮਾਗ਼ ਵਿਚ ਰੌਸ਼ਨ ਹੋ ਗਈ । ਫਿਰ ਤਾਂ ਜਿਵੇ" ਸਾਰੇ ਕੌਨੇ 
ਜਗਮਗਾ ਉੱਠੇ ...ਲੰਦਨ ਤੋ` ਵਾਪਸੀ ਦਾ ਸਫ਼ਰ, ਜਹਾਜ ਆਇਰਿਸ਼ ਸ਼ਿਪ-ਕੌਂਪਟਨ, 
ਉਸ ਦਾ ਗੌਰਾ ਚਿਹਰਾ ਅਤੇ ਲਾਲ ਦਾੜ੍ਹੀ, ਸ਼ਿਪ ਦਾ ਡਾਇਨਿੰਗ ਹਾਲ ਅਤੇ ਉਸ ਦੇ 
ਵਿਚੋਂ ਵਿਚ ਛੱਤ ਨਾਲ ਲਟਕਦਾ ਹੋਇਆ ਕ੍ਰਿਸਿਟਲ ਗਲਾਸ ਦਾ ਭਾਰੀ ਫਾਨ੍ਹੂਸ,.. 

ਜਫ਼ਰ ਭਾਈ ਦੀ ਆਵਾਜ਼ ਨੇ ਮੈਨੂੰ ਆਪਣੇ ਵੱਲ ਖਿਚਿਆ । 

''ਸਰਫਰਾਜ਼ ਤਾਂ ਅੱਛੀ ਤਰ੍ਹਾਂ ਹੈ ਨਾ ?'' ਉਹ ਪੁੱਛ ਰਹੇ ਸਨ । 

“ਜੀ, ਤੁਹਾਨੂੰ ਸਭ ਨੂੰ ਦੁਆ ਕਹੀ ਹੈ । ਬਹੁਤ ਯਾਦ ਕਰਦੇ ਹਨ, ਸ਼ਾਇਦ 
ਆਉਣਗੇ ਇਥੇ... ` । 

ਹੁਣ ਆਣਗੇ ਕੀ. .ਹੁਣ ਤਾਂ ਇਥੇ ਆ ਕੇ ਰਹਿਣਾ ਚਾਹੀਦਾ ਹੈ । ਜਮਾਨਾ ਹ 
ਗਿਆ ਉਸ ਨੂੰ ਭੁਪਾਲ ਛੱਡਿਆਂ ਅਤੇ ਫਿਰ ਹੁਣ ਤਾਂ ਆਰਾਮ ਦੇ ਦਿਨ ਆਏ ਹਨ' , 
ਅਤੇ ਜ਼ਫਰ ਭਾਈ ਮੁਸਕਰਾ ਪਏ । 

ਜ਼ਫਰ ਭਾਈ ਅੱਥਾ ਦੀ ਹੀ ਉਮਰ ਦੇ ਸਨ । ਹਾਲਾਂ ਕਿ ਅੱਬਾ ਇਸ ਘਰ ਦੇ 
ਮੁਲਾਜ਼ਮ ਰਹੇ ਸਨ ਪਰ ਮਰਹੂਮ ਜਨਾਬ ਅਤਾਉਲਾਹ ਖ਼ਾਨ ਸਾਹਿਬ ਨੇ ਕਦੀ ਵੀ 
ਆਪਣੇ ਲੜਕਿਆਂ ਅਤੇ ਅੱਬਾ ਵਿਚ ਕੋਈ ਫ਼ਰਕ ਨਹੀ” ਸਮਝਿਆ ਸੀ । ਉੱਜ ਵੀ 
ਜ਼ਫਰ ਭਾਈ ਅਤੇ ਅੱਬਾ ਵਿਚ ਇਕ ਖ਼ਾਸ ਢੰਗ ਦੀ ਦੋਸਤੀ ਸੀ । 

ਜ਼ਫਰ ਭਾਈ ਦੀਆਂ ਅੱਖਾਂ ਮੇਰੇ ਚਿਹਰੇ ਵਲ ਵੇਖ ਰਹੀਆਂ ਸਨ ਜਾਂ ਸ਼ਾਇਦ 
ਬੀਤੇ ਹੋਏ ਜ਼ਮਾਨੇ ਨੂੰ ਅਤੇ ਮੇਰੀਆਂ ਅੱਖਾਂ ਵਿਚ ਉਨ੍ਹਾਂ ਦਾ ਚਿਹਰਾ, ਜਹਾਜ ਦੇ 
ਆਇਰਿਸ਼ ਕੈਪਟਨ ਦੇ ਚਿਹਰੇ ਦੇ ਉਪਰ _ਝਿਲਮਿਲਾ ਰਿਹਾ ਸੀ । ਢਹਾਂ ਚਿਹਰਿਆਂ 
ਵਿਚ ਅਜੀਬ ਜਿਹੀ ਸਮਾਨਤਾ ਸੀ । ਬਸ ਅੱਖਾਂ ਵੱਖ ਵੱਖ ਸਨ । ਕੈਪਟਨ ਦੀਆਂ ਅੱਖਾਂ 


222 ਸਮਕਾਲੀਨ ਹਿੰਦੀ ਕਹਾਣੀਆਂ 
ਨੀਲੀਆਂ-ਸਮੁੰਦਰ ਵਾਂਗ ਡੂੰਘੀਆਂ । ਅਤੇ ਜ਼ਫਰ ਭਾਈ ਦੀਆਂ ਅੱਖਾਂ ਕੁਝ ਭੂਰੀਆਂ 
ਜਿਹੀਆਂ, ਸਕੇ ਪੱਤਿਆਂ ਨਾਲ ਢੱਕੀ ਵੀਰਾਨੀ ਵਾਂਗ । 

''ਓ, ਹਾਂ,..'', ਕੁਝ ਦੇਰ ਬਾਅਦ ਜ਼ਫਰ ਭਾਈ ਨੂੰ ਜਿਵੇਂ ਕੁਝ ਯਾਦ ਆਇਆ, 
''ਤੂੰ ਤਾਂ ਬਰਤਾਨੀਆਂ ਤੋ ਮੁੜਿਆ ਹੈ ਭਈ, ਉਥੋਂ ਦੇ ਹਾਲ ਚਾਲ ਸੁਣਾਓ । ਹੁਣ 
ਤਾਂ ਬਹੁਤ ਬਦਲ ਗਿਆ ਹੋਵੇਗਾ ਅੰਗਰੇਜ਼ ਬਹਾਦਰ ਦਾ ਮੁਲਕ ।'' 

ਜ਼ਫਰ ਭਾਈ ਆਪ ਲੌਦਨ ਵਿਚ ਰਹੇ ਸਨ । ਲਾਅ ਦੀ ਪੜ੍ਹਾਈ ਦੇ ਸੋਬਧ ਵਿਚ । 

ਫਿਰ ਉੱਥੋ` ਦੀਆਂ ਹੀ ਗੱਲਾਂ ਹੋਣ ਲੱਗੀਆਂ । 

ਰਾਤ ਹੋ ਚੁੱਕੀ ਸੀ । ਸਾਰਾ ਦਿਨ ਮੁਰਾਦ ਮੰਜਲ ਵਿਚ ਹੀ ਬੀਤਿਆ ਸੀ । 
'ਕੁਝ ਵੀ ਖ਼ਾਸ ਨਹੀ" ਕੀਤਾ ਸੀ, ਪਰ ਬੁਰੀ ਤਰ੍ਹਾਂ ਥਕਾਵਟ ਛਾ ਗਈ ਸੀ । ਕਰੀਬ 
ਕਰੀਬ ਓਹੋ ਜਿਹੀ ਹੀ ਥਕਾਵਟ, ਜਿਹੋ ਜਿਹੀ ਉਸ ਦਿਨ, ਜਦ ਜਹਾਜ਼ ਬੋਬਈ ਆ 
ਕੇ ਲਗਿਆ ਸੀ, ਤਦ ਜਹਾਜ਼ ਤੋ ਉਤਰ ਕੇ ਮਹਿਸੂਸ ਹੋਈ ਸੀ । ਦਿਮਾਗ਼ ਵਿਚ ਜਿਵੇ' 
ਪਾਣੀ ਜਿਹਾ ਭਰ ਗਿਆ ਸੀ, ਜਿਸ ਨੂੰ ਸੋਖ ਸੋਖ ਕੇ ਨਸਾਂ ਫੁਲ ਗਈਆਂ ਸਨ । ਪਤਾ 
ਨਹੀ` ਕਿਉਂ ਜਿਸ ਢੰਗ ਨਾਲ ਸਾਰਾ ਦਿਨ ਬੀਤਿਆ ਸੀ, ਉਹ ਕੁਝ ਅਜਿਹਾ ਅਹਿਸਾਸ 
ਸੀ, ਜਿਵੇ` ਕਿਸੇ ਅਜਿਹੇ ਮਰੀਜ਼ ਦੇ ਕੌਲ, ਜੋ ਬੋਲ ਵੀ ਨਾ ਸਕਦਾ ਹੋਵੇ, ਬੈਠਿਆਂ 
ਬੈਠਿਆਂ ਸਾਰਾ ਦਿਨ ਬਿਤਾਇਆ ਹੋਵੇ । 

ਪਰ ਅਸਲ ਵਿਚ ਬਹੁਤ ਸਮੇ ਬਾਅਦ ਮੈ ਇਤਨੀਆਂ ਗੱਲਾਂ ਕੀਤੀਆਂ ਸਨ । 
ਜ਼ਫਰ ਭਾਈ ਦੇ ਨਾਲ ਤਾਂ ਪੂਰੇ ਤਿੰਨ ਘੰਟੇ ਬੀਤ ਗਏ ਸਨ। ਪਤਾ ਨਹੀ' ਕਿਥੇ ਕਿਥੇ 
ਦੀਆਂ ਗੱਲਾਂ ਨਿਕਲ ਆਈਆਂ ਸਨ । ਉਸੇ ਦੌਰਾਨ ਬਹੁਤ ਸਾਰੀਆਂ ਹੋਰ ਗੱਲਾਂ ਪਤਾ 
ਲੱਗੀਆਂ ਸਨ । ਉਨ੍ਹਾਂ ਤਿੰਨ ਘੰਟਿਆਂ ਵਿਚ ਪਤਾ ਨਹੀ ਕਿਤਨੀ ਵਾਰ ਮੈ ਚੌਕ 
ਚੱਕ ਪਿਆ ਸਾਂ । ਡ੍ਰਾਇੰਗ ਰੂਮ ਦੇ ਈਰਾਨੀ ਕਾਲੀਨ ਦਾ ਪੈਟਰਨ ਮੇਰੋ ਦਿਮਾਗ਼ ਵਿਚ 
ਚਿੱਤ੍ਰਿਆ ਗਿਆ । ਉਥੋ' ਉਠਦਿਆਂ ਲੱਗਿਆ ਸੀ ਜਿਵੇ ਸਾਰੀ ਉਮਰ ਸੈ ਉਸ ਕਮਰੇ 
ਵਿਚ ਬੋਠਿਆਂ ਬੈਠਿਆਂ ਗੁਜ਼ਾਰੀ ਸੀ ਅਤੇ ਮੇਰੇ ਵੇਖਦਿਆਂ ਹੀ ਉਥੋ' ਦੀ ਇਕ ਇਕ 
ਚੀਜ਼ ਪੁਰਾਣੀ ਹੇ ਗਈ ਸੀ । ਵਕਤ ਦਾ ਵਿਕ ਪੂਰਾ ਦਰਿਆ ਉਥੋ” ਵਹਿ ਕੇ ਲੰਘ 
ਚੁੱਕਾ ਸੀ ਅਤੇ ਮੈ ਤ ਜ਼ਫਰ ਭਾਈ ਉਸ ਦੇ ਪਿਛੇ ਸੁੱਟੀ ਹੋਈ ਗਿੱਲੀ ਰੇਤ ਵਿਚ 
ਧਸਦੇ ਹੋਏ ਪੌਰਾਂ ਤੇ ਖਲੌਤੇ, ਰੇਤ ਵਿਚ ਪਈਆਂ ਹੋਈਆਂ ਸਿਲਵਟਾਂ ਨੂੰ ਵੇਖਦੇ ਰਹੇ ਸਾਂ । 

ਮੁਰਾਦ ਮੰਜਲ ਤਿੰਨ ਹਿੱਸਿਆਂ ਵਿਚ ਵੰਡੀ ਗਈ ਸੀ, ਜਿਉ” ਹੀ ਜ਼ਫਰ ਭਾਈ 
ਨੇ ਦਹ ਗੱਲ ਦੱਸੀ ਸੀ, ਮੇਰੀਆਂ ਅੱਖਾਂ ਦੇ ਸਾਹਮਣੇ ਵੀਹ ਬਾਈ ਸਾਲ ਪਹਿਲਾਂ ਦੇ 
ਅਸਦੁਲਾਹ ਭਾਈ ਦੀ ਸੁਦਰ ਤਸਵੀਰ ਖੜੀ ਹੋ ਗਈ ਸੀ । ਗੋਰਾ, ਲੰਮਾ ਅਤੇ ਭਰਿਆ 
ਹੋਇਆ ਸਰੀਰ ਅਤੇ ਹੱਸਦਾ ਹੋਇਆ ਬੇਫਿਕਰ ਅਤੇ ਖ਼ੂਬਸੂਰਡ ਚਿਹਰਾ । ਮੈ' ਸ਼ਾਇਦ 
ਜ਼ਫਰ ਭਾਈ ਤੋਂ' ਉਨ੍ਹਾਂ ਦੇ ਬਾਰੇ ਵਿਚ ਪੁੱਛਣ ਹੀ ਵਾਲਾ ਸਾਂ ਕਿ ਉਨ੍ਹਾਂ ਨੇ ਆਪਣੇ 
ਖ਼ਾਸ ਅੰਦਾਜ਼ ਵਿਚ ਹੌਲੇ ਹੌਲੇ ਕਿਹਾ ਸੀ, 'ਅਸਦ ਨਹੀ” ਰਿਹਾ...ਤੂੰ ਤਾਂ ਜਾਣਦਾ 
ਹੋਵੇਗਾ ।'` ਅਤੋਂ ਮੈਂ ਉਨ੍ਹਾਂ ਦੇ ਚਿਹਰੇ ਵਲ ਵੇਖਦਾ ਰਹਿ ਗਿਆ ਸਾਂ । ਆਪਣੇ ਆਪ 
ਹੀ ਬਾਅਦ ਵਿਚ ਉਨ੍ਹਾਂ ਨੇ ਦੱਸਿਆ ਸੀ, ਕਿ ਅਜਦ ਭਾਈ ਨੂੰ ਪਤਾ ਨਹੀ ਕਿਵੇ 
ਪੈਥੇੜੀਨ ਦੀ ਆਦਤ ਪੈ.ਗਈ ਸੀ ਅਤੇ ਉਸੇ ਨੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਸੀ । 


ਜਹਾਜ 243 


ਜੀਉ'ਦੇ ਜੀਅ ਹੀ ਉਨ੍ਹਾਂ ਨੇ ਨਾ ਸਿਰਫ਼ ਆਪਣੇ ਹਿੱਸੇ ਦੀ ਸਾਰੀ ਦੌਲਤ ਰੋੜ ਦਿਤੀ 
ਸੀ ਸਗੋ" ਬੇਹਿਸਾਬ ਕਰਜ਼ਾ ਵੀ ਛੱਡ ਗਏ ਸਨ । ਹੁਣ ਅਰਮਾਨਾ ਦੋਹਾਂ ਲੜਕੀਆਂ 
ਦੇ ਨਾਲ ਖੱਬੇ ਪਾਸੇ ਵਾਲੇ ਹਿੱਸੇ ਵਿਚ ਰਹਿ ਰਹੀ ਹੈ'', ਜ਼ਫਰ ਭਾਈ ਨੇ ਕਿਹਾ ਸੀ, 
''ਕਾਫੀ ਹਿੱਸਾ ਕਿਰਾਏ ਤੇ ਹੈ, ਉਸੇ ਨਾਲ ਚਲ ਰਿਹਾ ਹੈ ਸਭ ਕੁਝ'', ਅਤੇ ਉਹ ਚੁੱਪ 
ਹੋ ਗਏ ਸਨ । 

ਬਾਹਰ ਆ ਕੇ ਜ਼ਫਰ ਭਾਈ ਨੇ ਕੌਠੀ ਦੇ ਵੱਖ ਵੱਖ ਹਿੱਸੇ ਵਿਖਾਏ ਸਨ । 
ਵਿਚਕਾਰਲੇ ਹਿੱਸੇ ਵਿਚ ਜ਼ਫਰ ਭਾਈ ਰਹਿੰਦੇ ਸਨ । ਉਨ੍ਹਾਂ ਨੇ ਸ਼ਾਦੀ ਨਹੀ” ਕੀਤੀ 
ਸੀ । ਖੱਬੇ ਰਫਤ ਮੀਆਂ ਦ' ਹਿੱਸਾ ਸੀ ਅਤੇ ਸੱਜੇ ਪਾਸੇ ਸਵਰਗਵਾਸੀ ਅਸਦ ਭਾਈ 
ਦਾ, ਜਿਜ ਵਿਚ ਹੁਣ ਆਪਾ ਬੇਗਮ, ਗ਼ਜ਼ਾਲਾ ਅਤੇ ਫਰਿਆਲ ਰਹਿ ਰਹੀਆਂ ਸਨ । 
ਜ਼ਫਰ ਭਾਈ ਦੇ ਨਾਲ ਹੀ ਆਪਾ ਬੇਗਮ ਅਤੇ ਫਰਿਆਲ ਨਾਲ ਮੁਲਾਕਾਤ ਹੋਈ ਸੀ । 
ਆਪਾ ਬੇਗਮ ਨੂੰ ਵੇਖ ਕੇ ਅਤੇ ਉਨ੍ਹਾਂ ਦੇ ਸਿੱਧੇ ਸਾਦੇ ਲਿਬਾਸ ਦੇ ਬਾਵਜੂਦ ਇਹ 
ਵਿਸ਼ਵਾਸ਼ ਕਰਨਾ ਮੁਸ਼ਕਲ ਸੀ ਕਿ ਉਹ ਵਿਧਵਾ ਸੀ । ਉਮਰ ਅਤੇ ਅਫ਼ਸੋਸਨਾਕ 
ਘਟਨਾਵਾਂ ਨੂੰ ਪਿੱਛੇ ਧੱਕ ਕੇ ਬਿਲਕੁਲ ਤਾਜ਼ਾ, ਦੇ ਹੀਰੇ ਵਰਗੀਆਂ ਚਮਕਦੀਆਂ 
ਅੱਖਾਂ, ਜਿਨ੍ਹਾਂ ਵਿਚ ਵੇਖਣ ਦੀ ਮੋਰੀ ਹਿੰਮਤ ਨਹੀ” ਹੋਈ ਸੀ । ਫਰਿਆਲ ਵੀ ਦੇਖਣ 
ਵਿਚ ਉਤਨੀ ਹੀ ਖ਼ੂਬਸੂਰਤ ਸੀ । ਮੁਸ਼ਕਲ ਨਾਲ ਪੰਦਰਾਂ ਸੋਲਾਂ ਸਾਲਾਂ ਦੀ ਇਕ ਸ਼ਾਂਤ 
ਲੜਕੀ ਜੌ ਆਪਾ ਬੇਗਮ ਦੀ ਬੇਟੀ ਤੋ" ਵੱਧ ਉਨ੍ਹਾਂ ਦੀ ਛੋਟੀ ਭੈਣ ਲਗਦੀ ਸੀ । 

ਆਪਾ ਬੇਗਮ ਵਾਲਾ ਹਿੱਸਾ ਕੌਠੀ ਦੇ ਦੂਸਰੇ ਹਿੱਸਿਆਂ ਤੋ” , ਵੱਖ ਸੀ । ਸਗੋ 
ਸ਼ਾਇਦ ਹੀ ਉਸ ਨੂੰ ਮੁਰਾਦ ਮੰਜਲ ਦਾ ਹਿੱਸਾ ਕਿਹਾ ਜਾ ਸਕਦਾ ਸੀ । ਕੋਠੀ ਦੇ 
ਖੱਥੇ ਪਾਸੇ ਵਾਲੇ ਬਾਹਰਲੇ ਹਿੱਸੇ ਵਿਚ ਤਿੰਨ ਕਮਰਿਆਂ ਅਤੇ ਉਨ੍ਹਾਂ ਨਾਲ 
ਘਿਰੋਂ ਇਕ ਛੋਟੋ ਜਿਹੇ ਦਾਲਾਨ ਦਾ, ਇਹ ਇਕ ਬਿਲਕੁਲ ਮਾਮੂਲੀ ਜਿਹਾ ਘਰ ਸੀ । 
ਪਿੱਛੇ ਵਲ ਖੁੱਲ੍ਹਣ ਵਾਲੇ ਦਰਵਾਜ਼ੇ ਵਿਚ ਇਕ ਗੈਦਾ ਜਿਹਾ ਪਰਦਾ ਪਿਆ ਹੋਇਆ 
ਸੀ, ਜਿਸ ਨੂੰ ਵੇਖ ਕੇ ਬਿਲਕੁਲ ਅਣਚਾਹੇਂ ਤੌਰ ਤੇ ਉਸ ਘਰ ਅਤੇ ਉਸ ਦੇ ਅੰਦਰ 
ਪੂਰੇ ਵਾਤਾਵਰਣ ਤੇ ਪੂਰੀ ਜ਼ਿੰਦਗੀ ਦੇ ਬਾਰੇ ਇਕ ਰਾਏ ਬਣ ਗਈ । ਦਾਲਾਨ 
ਵਿਚ ਹੀ ਇਕ ਚਟਾਈ ਵਿਛੀ ਹੋਈ ਸੀ ਜਿਸ ਢੇ ਕੋਲ ਲੱਕੜੀ ਦੇ ਇਕ ਖੋਖੋ ਤੇ 
ਇਕ ਸਿਲਾਈ ਮਸ਼ੀਨ ਰਖੀ ਸੀ ਅਤੇ ਆਸ ਪਾਸ ਕੱਪੜਿਆਂ ਦੀਆਂ ਰੌਗ ਬਿਰੋਗੀਆਂ 


ਕਤਰਨਾ ਬਿਖਰੀਆਂ ਹੋਈਆਂ ਸਨ । ਉਸ ਮਸ਼ੀਨ ਨੂੰ ਵੇਖ ਕੇ ਮੇਰੀ ਸਮਝ ਵਿਚ 
ਆਇਆ ਕਿ ਮੌਰਾ ਕਮਰਾ ਇਸ ਹਿੱਸੇ ਨਾਲ ਲੱਗਾ ਹੋਇਆ ਸੀ । 

ਉਥੇ ਵੀ ਕਾਫ਼ੀ ਦੇਰ ਬੈਠਣਾ ਹੋਇਆ ਸੀ । ਗੱਲਬਾਤ ਦਾ ਸਿਲਸਿਲਾ ਫਿਰ 
ਬੀਤ ਦਿਨਾਂ ਵਲ ਚਲਾ ਗਿਆ ਸੀ ਅਤੇ ਉਸੇ ਦੌਰਾਨ ਜਦ ਆਪਾ ਬੇਗਮ ਨੇ ਮੈਨੂੰ 
ਕਿਹਾ ਕਿ, ''ਹੁਣ ਤਾਂ ਵਿਸ਼ਵਾਸ ਨਹੀ' ਹੁੰਦਾ ਕਿ ਤੁਸੀ" ਕਿੰਨੇ ਛੋਟੇ ਸੀ ਪਰ... 
ਤੂ ਅਤੇ ਗ਼ਜ਼ਾਲਾ...ਤੋਬਾ ਆਫ਼ਤ ਕਰ ਦਿੰਦੇ ਸੀ'', ਤਾਂ ਮੈਂ ਪਹਿਲੀ ਵਾਰ ਉਨ੍ਹਾਂ ਦੇ 
ਚਿਹਰੇ ਵਲ ਵੇਖਿਆ ਸੀ । ਅਤੇ ਉਸ ਦੇ ਬਾਅਦ ਇਕ ਹਲਕੀ ਜਿਹੀ ਤਸਵੀਰ 
ਦਿਮਾਗ਼ ਵਿਚ ਉਭਰ ਆਈ ਸੀ । 

ਇਕ ਲਾਲ ਗਾਲ੍ਹਾਂ ਵਾਲੀ, ਗੋਲ ਮਟੋਲ ਜਿਹੀ ਲੜਕੀ ਦੀ ਤਸਵੀਰ...ਗ਼ਜ਼ਾਲਾ । 


224 ਸਮਕਾਲੀਨ ਹਿੰਦੀ ਕਹਾਣੀਆਂ 


ਵਿਰ ਤਾਂ ਆਪਣੇ ਆਪ ਪੂਰਾ ਐਲਬਮ ਖੁਲ੍ਹਦਾ ਗਿਆ...ਗ਼ਜ਼ਾਲਾ ਫੁਹਾਰੇ ਢੇ ਹੇਠਾਂ 
ਬਣੇ ਹੌਜ਼ ਵਿਚ ਖਲੌਤੀ ਮੇਰੇ ਤੇ ਪਾਣੀ ਸੁੱਟ ਰਹੀ ਹੈ...ਇਮਲੀ ਢੇ ਸੈਘਣੇ ਛਾਂਦਾਰ 
ਦਰਖ਼ਤ ਦੇ ਹੇਠਾਂ ਅਸੀ ਦੋਵੇ' ਭਰੀ ਦੁਪਹਿਰੇ ਇਮਲੀਆਂ ਚੁਣ ਚੁਣ ਕੇ ਖਾ ਰਹੇਂ 
ਹਾਂ...ਬਹੁਤ ਸਾਰੀਆਂ ਹੋਰ ਤਸਵੀਰਾਂ ਸਨ, ਪਰ ਉਨ੍ਹਾਂ ਵਿਚੋ” ਕਿਸੇ ਵਿਚ ਵੀ 
ਗ਼ਜ਼ਾਲਾ ਦਾ ਚਿਹਰਾ ਸਾਫ਼ ਸਾਫ਼ ਨਜ਼ਰ ਨਹੀ” ਆ ਰਿਹਾ ਸੀ । 

ਉਥੋ ਮੁੜਨ ਤੌ ਬਾਅਦ ਮੈਨੂੰ ਯਾਦ ਆਇਆ ਕਿ ਬਚਪਨ ਵਿਚ ਮੈ ਆਪਾਂ 
ਬੇਗਮ ਨੂੰ ਚੱਚੀ ਜਾਨ ਕਿਹਾ ਕਰਦਾ ਸਾਂ । ਪਰ ਲੱਖ ਕਸ਼ਿਸ਼ਾਂ ਦੇ ਬਾਅਦ ਵੀ ਨਾ ਤਾਂ 

ਨੂੰ ਉਨ੍ਹਾਂ ਦਾ, ਉਨ੍ਹਾਂ ਦਿਨਾਂ ਦਾ ਚਿਹਰਾ ਯਾਦ ਆਇਆ ਅਤੇ ਨਾ ਹੀ ਗ਼ਜ਼ਾਲਾ 
ਦਾ । ਗ਼ਜ਼ਾਲਾ ਅੱਜ ਕਲ੍ਹ ਕਿਧਰੇ ਨੌਕਰੀ ਕਰ ਰਹੀ ਸੀ । ਇਸੇ ਲਈ ਉਸ ਵਕਤ 
ਉਥੇ ਮੌਜੂਦ ਨਹੀ" ਸੀ, ਇਹ ਮੈਨੂੰ ਜ਼ਫ਼ਰ ਭਾਈ ਨੇ ਦੱ ਸਿਆ । ਸ਼ਾਮ ਹੁੰਦਿਆਂ ਹੁੰਦਿਆਂ 
ਤਾਂ ਮੋਰੇ ਤੇ ਗ਼ਜ਼ਾਲਾ ਨੂੰ ਵੇਖਣ ਦੀ ਇਕ ਬੇਚੈਨੀ ਜਿਹੀ ਸਵਾਰ ਹੋ ਗਈ ਸੀ । ਪਰ 
ਗ਼ਜ਼ਾਲਾ ਸ਼ਾਇਦ ਅਜੇ ਤਕ ਨਹੀ' ਮੁੜੀ ਸੀ, ਕਿਉਕਿ ਕੁਝ ਦੇਰ ਪਹਿਲਾਂ ਤਕ ਰਫਤ 
ਮੀਆਂ ਦੇ ਡਾਇੰਗ ਰੂਮ ਵਿਚ ਕਰੀਬ ਕਰੀਬ ਸਾਰੇਂ ਲੋਕ ਬੈਠ ਗੱਲਬਾਤ ਕਰਦੇ 
ਰਹੇ ਸਨ । 

ਹੁਣ ਸਾਢੇ ਦਸ ਵਜ ਰਹੇਂ ਸਨ । ਕੱਲ੍ਹ ਸਵੇਰੇ ਜਲਦੀ ਉਠਣ ਹੋਵੇਗਾ, ਮੈਨੂੰ 
ਯਾਦ ਆਇਆ । ਨੌਕਰੀ ! ਅਤੇ ਇਕ ਨਵੀ” ਜ਼ਿੰਦਗੀ ਦਾ ਆਰਭ । ਪਰ ਪਤਾ 
ਨਹੀ ਕਿਉ ਇਸ ਖ਼ਿਆਲ ਨਾਲ ਕਿਸੇ ਵੀ ਜੋਸ਼ ਦਾ ਅਹਿਸਾਸ ਅਜੇ ਨਹੀ' ਹੋ 
ਰਿਹਾ ਸੀ । 

ਬੱਤੀ ਬਝਾਣ ਦੇ ਇਰਾਦੇ ਨਾਲ ਮੈ ਉਠਿਆ । ਅਚਾਨਕ ਚਾਰੇ ਪਾਸੇ ਪਤਾ 
ਨਹੀ ਕਿਤਨੇ ਪਰਛਾਵੇ' ਖਲੋਂ ਗਏ । ਚਾਰੇ ਪਾਸੇ ਦੀਵਾਰ ਦੇ ਸ਼ੀਸ਼ਿਆਂ ਵਿਚ, ਮੇਰੇ 
ਹੀ ਅਣਗਿਣਤ ਰੂਪ ਮੈਨੂੰ ਵੇਖ ਰਹੇਂ ਸਨ । 

ਖਿੜਕੀ ਬੈਦ ਬਰਨ ਲਈ ਮੈ“ ਅੱਗੋ ਵਧਿਆ । ਬਰਾਬਰ ਵਾਲੋਂ ਹਿੱਸੇ ਵਿਚ 
ਆਵਾਜ਼ਾਂ ਆ ਰਹੀਆਂ ਸਨ । 

'ਵਿਲਾਇਤ ਤੋਂ' ਮੁੜਿਆ ਹੈ । ਪਹਿਲਾਂ ਤਾਂ ਮੈ ਪਛਾਣ ਹੀ ਨਹੀ ਸਕੀ,. 
` ਆਪਾ ਬੇਗਮ ਦੀ ਆਵਾਜ਼ ਸੀ । 


'ਰਫਤ ਮੀਆਂ ਹੀ ਮਹਿਮਾਨ ਨਵਾਜ਼ੀ ਕਰ ਰਹੇ ਹਨ । ਦੁਪਹਿਰ ਨੂੰ ਮੁਮਤਾਜ਼ 
ਆਪ ਕਮਰਾ ਸਾਫ਼ ਕਰ ਰਹੀ ਸੀ..,'', ਆਵਾਜ਼ ਵਿਚ ਇਸ ਵਾਰ ਹਲਕਾ ਜਿਹਾ 
ਵਿਅੰਗ ਸੀ । ਰ੍ 

“ਹਾਂ, ਹਾਂ...ਉਹ ਕਿਉ ਨਹੀਂ` ਕਰੇਗੀ,..'', ਕਿਸੇ ਲੜਕੀ ਦੀ ਆਵਾਜ਼ ਸੀ, 
''ਰਿਜ਼ਵੀ ਤੇ ਹੁਣ ਤਬੀਅਤ ਭਰ ਗਈ ਹੋਵੇਗੀ ਨਾ...ਚੇਗਾ ਹੈ, ਨਵਾਂ ਯਾਰ ਅਤੇ 
ਉਹ ਵੀ ਘਰ ਬੈਠਿਆਂ.. 

ਕੁਝ ਦੇਰ ਤਕ ਖਾਮੋਸ਼ੀ ਰਹੀ । ਫਿਰ ਆਪਾ ਬੇਗਮ ਦੀ ਹਲਕੀ ਜਿਹੀ ਆਵਾਜ਼ 
ਸੁਣਾਈ ਦਿਤੀ, ''ਅੱਜ ਅਹਿਸਾਨ ਆਇਆ ਸੀ... 


ਜਹਾਜ ਰ ਵਡ 


ਕਿਉ” ਕੀ ਕਹਿ ਰਿਹਾ ਸੀ ?'' 

''ਤੂ ਦਫ਼ਤਰ ਕਿਉਂ ਨਹੀ ਆ ਰਹੀ ਹੈ ?' 

ਨੰ ਕੀ ਕਹਿ ਦਿਤਾ ?'' ਬਹੁਤ ਉਖੜੀ ਜਿਹੀ ਆਵਾਜ਼ ਸੀ । 

ਮੈਂ ਕੀ ਕਰਿੰਦੀ ? ` ਆਪਾ ਬੇਗਮ ਝੁੰਝਲਾਂਦੀ ਹੋਈ ਬੋਲੀ, “ਮੈਨੂੰ ਤਾਂ ਤੂੰ 
ਦਫ਼ਤਰ ਦਾ ਹੀ ਆਖ ਕੇ ਜਾਂਦੀ ਹੈ'...'' 

“ਤਾਂ ਕੀ ਫਿਰ ਇਸ਼ਤਿਹਾਰ ਛਪਵਾਵਾਂ ਕਿ ਮੈ ਕਿਥੇ ਜਾਂਦੀ ਹਾਂ, ਕੀ ਕਰਦੀ 
ਹਾਂ... , ਅਚਾਨਕ ਹੀ ਆਵਾਜ਼ ਤੇਜ਼ ਹੋ ਗਈ ਸੀ । ਮੈਨੂੰ ਲੱਗਾ ਜਿਵੇ“ ਉਹ ਗਜ਼ਾਲਾ 
ਦੀ ਆਵਾਜ਼ ਸੀ । 

ਕੁਝ ਦੇਰ ਬਾਅਦ ਫਿਰ ਉਹ ਆਵਾਜ਼ ਆਈ, ''ਇਹ ਲਉ...ਸੌ ਰੁਪਏ ਹਨ । 
ਜ਼ਰਾ ਵੇਖ ਕੇ ਖਰਚ ਕਰਨਾ ।'' 

ਅਤੇ ਉਸ ਦੇ ਬਾਅਦ ਕਾਫੀ ਦੇਰ ਤਕ ਸੱਨਾਟਾ ਛਾਇਆ ਰਿਹਾ । ਖਿੜਕੀ 
ਬਦ ਕਰਕੇ ਮੈ ਬੱਤੀ ਬੁਝਾਈ ਅਤੇ ਆ ਕੇ ਲੋਟ ਗਿਆ । ਬੈਦ ਅੱਖਾਂ ਵਿਚ ਜਹਾਜ 
ਦੇ ਕਪਤਾਨ ਦਾ, ਲਾਲ ਦਾੜ੍ਹੀ ਵਾਲਾ ਚਿਹਰਾ ਉਭਰ ਆਇਆ ਸੀ । ਅੱਖਾਂ ਦਾ ਰੈਗ 
ਰਹਿ ਰਹਿ ਕੇ ਤਬਦੀਲ ਹੋ ਉਠਦਾ ਸੀ... 

ਬਾਹਰ ਹਵਾ ਤੇਜ਼ ਹੌ ਗਈ ਸੀ । ਇਕ ਅਜੀਬ ਜਿਹੀ ਆਵਾਜ਼ ਕੌਨਾਂ ਵਿਚ ਆ 
ਰਹੀ ਸੀ । ਸ਼ਾਇਦ ਅੰਬ ਦੇ ਇਕੱਲੇ ਦਰਖ਼ਤ ਦੀਆਂ ਪੱਤੀਆਂ ਖੜਖੜ ਕਰ ਰਹੀਆਂ 
ਸਨ । ਜਾਂ ਸ਼ਾਇਦ ਜ਼ਮੀਨ ਤੇਂ ਪਈਆਂ ਹੋਈਆਂ ਸੁੱਕੀਆਂ ਪੱਤੀਆਂ ਹਵਾ ਦੇ ਨਾਲ ਨਾਲ 
ਸਰਕਦੀਆਂ ਜਾ ਰਹੀਆਂ ਸਨ । ਲੱਗ ਰਿਹਾ ਸੀ, ਜਿਵੇਂ' ਮੈਂ" ਫਿਰ ਜਹਾਜ ਤੋ ਆਪਣੀ 
ਕੇਬਿਨ ਵਿਚ ਲੋਟਿਆ ਹੋਇਆ ਹਾਂ ਅਤੇ ਰਾਤ ਦੇ ਸੱਨਾਟੇ ਵਿਚ ਪਾਣੀ ਨੂੰ ਚੀਰਦਾ 

ਹੋਇਆ ਜਹਾਜ ਅਗੇਂ ਵੱਧ ਰਿਹਾ ਹੈ,..ਕਰੀਬ ਕਰੀਬ ਉਹੋ ਜਿਹੀ ਹੀ ਆਵਾਜ, 
ਸੰਨਾਟੇ ਤੌ ਉਠ ਕੇ ਉਸੇ ਵਿਚ ਗੌਮ ਹੁੰਦੀ ਹੋਈ...ਇਕ ਦੂਜਾ ਪੁਰਾਣਾ ਜਹਾਜ... 
ਲਾਲ ਦਾੜ੍ਹੀ ਅਤੇ ਭੂਰੀਆਂ ਅੱਖਾਂ ਵਾਲਾ ਕਪਤਾਨ...ਪੁਰਾਣੇ, ਭਾਰੀ ਮਖ਼ਮਲੀ 
ਪਰਦਿਆਂ ਦੀ ਕੌਪਟੋਸ-ਕੇਬਿਨ ,..ਲਕਜ਼ਰੀ ਕਲਾਸ ਅਤੇ ਉਸ ਦੀ ਇਕ ਕੇਬਿਨ 
ਵਿਚ ਰਖਿਆ ਹੋਇਆ ਰੌਗੀਨ ਬੈਲਜੀਅਮ ਗਲਾਸ ਦਾ ਪੁਰਾਣਾ ਖ਼ੂਬਸੂਰਤ 
ਗੁਲਦਾਨ । ਅਤੇ ਇਕੰਨਮੀ ਕਲਾਸ ਦੇ ਮੁਸਾਫ਼ਰ ਆਪਾ ਬੇਗਮ, ਫ਼ਰਿਆਲ ਅਤੇ 
ਗਜ਼ਾਲਾ, ਜਿਨ੍ਹਾਂ ਦੇ ਲਈ ਸਾਰੇ ਸਫਰ ਦਾ ਮਕਸਦ ਸਿਰਫ਼ ਰਿ ਤਰ੍ਹਾਂ ਸਮੂੰਦਰ ਪਾਰ 
ਕਰਨਾ ਸੀ ।, 

ਸਵੇਰੇ ਜਦੋ" ਨੀ'ਦਰ ਖੁਲ੍ਹ ਤਾਂ ਵੇਖਿਆ ਨੌਂਕਰ ਚਾਹ ਲੈ ਆਇਆ ਸੀ ਅਤੇ 
ਜਗਾ ਰਿਹਾ ਸੀ । ਅੱਠ ਵਜੇ ਸਨ । ਚਾਹ ਪੀ ਕੇ ਸਰੀਰ ਵਿਚ ਜਾਨ ਆਈ । ਇਕ 
ਖੁਸ਼ੀ ਭਰਿਆ ਹਲਤਾਪਨ ਮਹਿਸੂਸ ਹੋ ਰਿਹਾ ਸੀ । ਕੱਲ੍ਹ ਦਿਨ ਭਰ ਦੀਆਂ ਗੱਲਾਂ, 
ਪਰਸ ਢੇ ਸਫਰ ਦੀ ਥਕਾਵਟ, ਨੀਂਦਰ ਆਪਣੇ ਨਾਲ ਰੌੜ ਲੈ ਗਈ ਸੀ । ਫ਼ੋਕਟਰੀ 
ਦੇ ਦਫ਼ਤਰ ਗਿਆਰਾਂ ਵਜੋ ਪਹੁੰਚਣਾ ਸੀ । ਮੈ" ਉਠ ਕੇ ਗੁਸਲਖ਼ਾਨੇ ਵਲ ਵਧਿਆ । 
ਨਹਾਣ ਤੇ ਬਾਅਦ ਜਦੋ` ਮੈ ਤਿਆਰ ਹੋ ਕੇ ਕਮਰੇ ਵਿਚ ਦਾਖ਼ਲ ਹੋਇਆ ਤਾਂ 
ਇਕ ਵਾਰ ਤਾਂ ਠਿਠਕ ਗਿਆ । ਸਾਹਮਣੇ ਪਲੰਘ ਦੇ ਕੌਲ ਪਈ ਆਰਾਮ ਕਰਸੀ ਤੇ 


226 ਸਮਕਾਲੀਨ ਹਿੰਦੀ ਕਹਾਣੀਆਂ 


ਇਕ ਖੂਬਸੂਰਤ ਲੜਕੀ ਬੈਠੀ ਹੋਈ ਸੀ । ਆਪਣੇਂ ਆਪ ਵਿਚ ਮਗਨ, ਕੁਝ ਸੋਚਦੀ 
ਹੋਈ । ਦਰਵਾਜ਼ੇ ਦੀ ਆਵਾਜ਼ ਤੇ ਉਸ ਦੀਆਂ ਨਜ਼ਰਾਂ ਉਠੀਆਂ । ਬਿਨਾਂ ਕੁਝ ਸੌਚੇ 
ਹੀ ਮੇਰਾ ਹੱਥ ਸਲਾਮ ਦੇ ਲਈ ਉਠ ਗਿਆ । 

''ਤਸਲੀਮ'', ਬੜੀ ਆਸਾਨ ਜਿਹੀ ਇਕ ਰਸਮੀ ਮੁਸਕਰਾਹਟ ਦੇ ਨਾਲ ਉਹ 
ਖਲੋ'ਦੀ ਹੋਈ ਬੋਲੀ, “ਮੈ'...ਗ਼ਜ਼ਾਲਾ,.. ।'' 

''ਓਂ ਤੁ.,,'', ਬਿਲਕੁਲ ਅਚਾਨਕ ਹੀ ਮੂੰਹ ਵਿਚੋਂ ਨਿਕਲ ਗਿਆ । ਪਰ ਫ਼ਿਰ 
. ਮੈ" ਕੁਝ ਹੋਰ ਨਹੀ" ਆਖ ਸਕਿਆ । 

ਇਕ ਪ੍ਰੈਸ਼ਾਨ ਜਿਹੀ ਖ਼ਾਮੋਸ਼ੀ ਘਿਰ ਆਈ ਸੀ । ਗ਼ਜ਼ਾਲਾ ਦੇ ਚਿਹਰੇ ਤੇ ਅਜਿਹਾ 
ਪ੍ਰਭਾਵ ਸੀ, ਮੰਨੋ ਵੀਹ ਸਾਲ ਬਾਅਦ, ਪਹਿਲੀ ਵਾਰ ਮਿਲਣ ਦੀ ਬਜਾਏ, ਸਿਰਫ਼ 
ਕੁਝ ਘੰਟਿਆਂ ਬਾਅਦ ਮਿਲ ਰਹੇਂ ਸਾਂ । ਵਰ੍ਹਿਆਂ ਬੱਧੀ ਇਕੱਠੇ ਰਹਿਣ ਅਤੇ ਰੌਜ਼ 
ਮਿਲਦਿਆਂ ਰਹਿਣ ਨਾਲ ਜੋ ਇਕ ਬਹੁਤ ਹੀ ਸਾਦੀ ਅਤੇ ਗੁਦਗੁਦੀ ਜਿਹੀ ਬੇਨਿਆਜ਼ੀ 
ਦੋ ਬੈਦਿਆਂ ਦੇ ਵਿਚ ਭਰ ਜਾਂਦੀ ਹੈ, ਬਿਲਕੁਲ ਉਹੀ ਹਾਲਤ ਇਸ ਸਮੇ” ਸਾਡੇ 
ਦੋਹਾਂ ਦੀ ਸੀ । 

"ਬੈਠੇ ਨਾ'' ਕੁਝ ਦੇਰ ਬਾਅਦ ਮੈ" ਕਿਹਾ । 

'ਅੰਮੀ ਤੋ ਪਤਾ ਲੱਗਾ ਕਿ ਤੁਸੀ ਆਏ ਹੋ”, ਕੁਰਸੀ ਤੇ ਬੈਠਦਿਆਂ ਹੋਇਆਂ 
ਉਸ ਨੇ ਕਿਹਾ। 

“ਹਾਂ, ਕੱਲ੍ਹ । ਤੂੰ ਕਿਧਰੇ ਗਈ ਹੋਈ ਸੀ ਉਸ ਵਕਤ । 

“ਹਾਂ” ਬਸ ਇਕੋਂ ਸ਼ਬਦ ਦਾ ਜੁਆਬ ਸੀ । 

ਸ਼ਾਇਦ ਮੈ ਕਹਿਣਾ ਚਾਹੁੰਦਾ ਸਾਂ ਕਿ ਮੈ` ਬਾਕਾਇਦਾ ਉਸ ਦਾ ਇੰਤਜ਼ਾਰ ਕੀਤਾ 
ਸੀ । ਪਰ ਫਿਰ ਹਿੰਮਤ ਨਹੀ” ਹੋਈ । 

“ਅੱਜ ਤੋ ਜਾਇਨ ਕਰ ਰਹੋ ਹੋ, ਕੁਝ ਦੇਰ ਬਾਅਦ ਉਸੇ ਮਾਮੂਲੀ ਅੰਦਾਜ਼ ਵਿਚ 
ਉਸ ਨੇ ਪੁੱਛਿਆ । 


“ਹਾਂ | 
“ਹੋਰ. ..ਦਿੱਲੀ ਵਿਚ ਸਾਰੇ ਲੱਕ ਠੀਕ ਠਾਕ ਹਨ ?'' ਕੁਝ ਦੇਰ ਬਾਅਦ ਫਿਰ 
ਉਹੀ ਦੂਰ ਖੜੀ ਹੋਈ ਆਵਾਜ਼ ਸੀ । 


“ਹਾਂ, ਸਭ ਠੀਕ ਹੈ'', ਮੈਂ“ ਫ਼ਰਸ਼ ਵਲ ਵੇਖਦਿਆਂ ਹੋਇਆਂ ਜਵਾਬ ਦਿੱਤਾ, 
'ਅੰਮੀ ਤੈਨੂੰ ਯਾਦ ਕਰ ਰਹੀ ਸੀ । 

ਉਹ ਚੁੱਪ ਰਹੀ । 

ਅਤੇ ਥੋੜ੍ਹੀ ਦੇਰ ਬਾਅਦ ਉਹ ਖੜੀ ਹੋ ਗਈ, ''ਅੱਛਾ...ਫਿਰ ਤੁਸਾਂ ਜਲਦੀ ਵੀ 
ਪਹੁੰਚਣਾ ਹੋਵੇਗਾ...'' 

ਇਕ ਪਲ ਦੇ ਲਈ ਮੈ' ਉਸ ਵਲ ਵੇਖਦਾ ਰਹਿ ਗਿਆ । ਉਹ ਬੜੇ ਇਤਮੀਨਾਨ 
ਨਾਲ ਆਪਣੀ ਸਾੜੀ ਦਾ ਪੱਲ੍ਹ ਠੀਕ ਕਰ ਰਹੀ ਸੀ । 

- “ਹਾਂ...ਫਿਰ ਮੁਲਾਕਾਤ ਹੋਵੇਗੀ'', ਮੈ" ਉਸ ਵਲ ਵੇਖ ਕੇ ਕਿਹਾ । 
“ਹ੍ਰੰਅ ਅ...'', ਅਤੇ ਬਿਨਾਂ ਨਜ਼ਰਾਂ ਮਿਲਾਈ ਉਹ ਚਲੀ ਗਈ । 


ਜਹਾਜ 27 


ਮੈਂ ਪਲੰਘ ਤੇ ਆ ਕੇ ਬੈਠ ਗਿਆ ਅਤੇ ਉਸ ਕੁਰਸੀ ਨੂੰ ਘੂਰਨ ਲੱਗਾ । ਪਿਛਲੀ 
ਰਾਤ ਖਿੜਕੀ ਕੌਲ ਖਲੋਂ ਕੇ ਸੁਣੀਆਂ ਹੋਈਆਂ ਸਾਰੀਆਂ ਗੱਲਾਂ ਦਿਮਾਗ਼ ਵਿਚ 
ਘੁੰਮਣ ਲੱਗੀਆਂ,.. । ਵਾਰ ਵਾਰ ਉਹੀ ਆਵਾਜ਼ਾਂ,,,ਆਪਾ ਬੇਗ਼ਮ ਦੀਆਂ ਅਤੇ ਇਸ 
ਲੜਕੀ ਦੀਆਂ...ਗਜ਼ਾਲਾ ਦੀਆਂ । ਕਝ ਦੇਰ ਬਾਅਦ ਜਦੋ ਖਿੜਕੀ ਤੋ“ ਬਾਹਰ 
ਨਜ਼ਰ ਗਈ ਤਾਂ ਵੇਖਿਆ ਕਿ ਇਤਨੀ ਹੀ ਦੇਰ ਵਿਚ ਧੁੱਪ ਦੇ ਚਮਕਦੇ ਹੋਏ ਉਜਲੇਪਨ 
ਵਿਚ, ਦੁਪਹਿਰ ਵਰਗਾ ਠਹਿਰਾਓ ਅਤੇ ਖਾਲੀਪਨ ਭਰ ਗਿਆਂ ਸੀ । 

ਨੌਕਰ ਨੇ ਆ ਕੇ ਖ਼ਬਰ ਦਿਤੀ ਕਿ ਜਫ਼ਰ ਭਾਈ ਨਾਸ਼ਤੇ ਦੇ ਲਈ ਯਾਦ ਕਰ ਰਹੇ 
ਹਨ । ਜ਼ਰੂਰੀ ਕਾਗਜ਼ਾਤ ਦੀ ਫ਼ਾਈਲ ਲੈ ਕੇ ਮੈ ਨੌਕਰ ਦੇ ਨਾਲ ਹੀ ਕਮਰੇ ਤੋ ਬਾਹਰ 
ਨਿਕਲ ਆਇਆ । ਕੌਠੀ ਦੇ ਵੱਖ ਵੱਖ ਹਿੱਸੇ ਵੇਡੇ ਜਾਣ ਦੇ ਕਾਰਣ ਸ਼ਾਇਦ ਅੰਦਰ 
ਦੇ ਬਹੁਤ ਸਾਰੇ ਰਸਤੇ ਬੈਦ ਕਰ ਦਿਤੇ ਗਏ ਸਨ । ਕਿਉਕਿ ਡ੍ਰਾਇੰਗ ਰੂਮ ਦੇ ਰਸਤੇ 
ਹੀ ਅਸੀ ਲੋਕ ਡਾਇਨਿੰਗ ਰੂਮ ਤਕ ਪੁੱਜੇ । ਇਕ ਕਾਫ਼ੀ ਲੌਮਾ ਜਿਹਾ ਕਮਰਾ ਸੀ, 
ਟਿਉਬ ਲਾਈਟ ਦੀ ਰੌਸ਼ਨੀ ਨਾਲ ਭੁਰਿਆ ਹੋਇਆ । ਇਕ ਵੱਡੀ ਡਾਇਨਿੰਗ ਟੇਬਲ 
ਦੇ ਦੂਜੇ ਸਿਰੇ ਤੇ ਜਫ਼ਰ ਭਾਈ ਇਕੱਲੇ ਬੈਠੇ ਅਖ਼ਬਾਰ ਪੜ੍ਹ ਰਹੇ ਸਨ । ਮੈਨੂੰ ਵੇਖ ਕੇ 
ਉਨ੍ਹਾਂ ਨੇ ਅਖ਼ਬਾਰ ਰਖ ਦਿਤਾ ਅਤੇ ਮੁਸਜ੍ਹਾਂਦਿਆਂ ਹੋਇਆਂ ਬੋਲੇ, ''ਆਓ ਭਾਈ, 
ਕਹੋ ਖੂਬ ਸੁੱਤੇ ?` 

''ਜੀ, ਬਿਲਕੁਲ ਬੇਖ਼ਬਰ'' ਮੈ' ਹੱਸਦਿਆਂ ਹੋਇਆਂ ਜਵਾਬ ਵਿਚ ਕਿਹਾ ਅਤੇ 
ਉਨ੍ਹਾਂ ਦੇ ਕੌਲ ਵਾਲੀ ਕੁਰਸੀ] ਤੇ ਬੈਠ ਗਿਆ। 

ਉਨ੍ਹਾਂ ਨੇ ਨੌਕਰ ਨੂੰ ਆਵਾਜ਼ ਦਿੰਦਿਆਂ ਕਿਹਾ," 'ਭੂਆ ਨੂੰ ਆਥੌ, ਨਾਸ਼ਤਾ 
ਭੇਜੇ ।'' ਫਿਰ ਮੈਨੂੰ ਕਹਿਣ ਲੱਗੇ, ''ਤੁੰ ਤਾਂ ਥਿਲਕੁਲ ਤਿਆਰ ਹੋ ਗਿਐ” । ਕੀ ਹੁਣੇ 
ਜਾਣਾ ਹੈ ? 

''ਜੀ ਨਹੀਂ, ਹੁਣੇ ਤਾਂ ਨਹੀ । ਸੋਚਿਆ ਫਿਰ ਇਧਰ” ਹੀ ਨਿਕਲ ਜਾਵਾਂਗਾ [ 

ਹਾਂ, ਠੀਕ ਹੈ । ਟੈਕਸੀ ਇਥੇ ਹੀ ਮੰਗਵਾ ਲਵਾਂਗੇ , ਫਿਰ ਕੁਝ ਸੋਚ ਕੇ 
ਉਨ੍ਹਾਂ ਨੇ ਕਿਹਾ, “ਜੇ ਤੂ ਚਾਹੇ" ਤਾਂ ਗੱਡੀ ਲੌ ਜਾਂ, 

“ਜੀ ਨਹੀ', ਉਸ ਦੀ ਕੋਈ ਲੌੜ ਨਹੀ ਹੈ। । ਮੈਂ ਚਲਾ ਜਾਵਾਂਗਾ ।' ਡਰਾਇੰਗ 
ਰੂਮ ਵਿਚ ਫ਼ੌਨ ਦੀ ਘੰਟੀ ਵੱਜ ਉਠੀ । 

“ਮੈ ਆਇਆ ਹੁਣੇ'' ਕਹਿ ਕੇ ਜਫ਼ਰ ਭਾਈ ਉਠ ਗਏ । 

ਮੇਰੀਆਂ ਨਜ਼ਰਾਂ ਸਾਹਮਣੇ ਵਲ ਉਠ ਗਈਆਂ । ਦੀਵਾਰ ਦੇ ਵਿਚੋ ਵਿੱਚ ਫ਼ਰਸ਼ 
ਤੋ ਲੈ ਕੇ ਛੱਤ ਤਕ ਇਕ ਕਾਫ਼ੀ ਵੱਡਾ ਪੂਰਾ ਸ਼ੀਸ਼ਾ ਲੱਗਾ ਹੋਇਆ ਸੀ । ਕਰੀਬ ਪੰਜ 
ਛੇ ਫੁੱਟ ਚੌੜਾ । ਇਥੇ ਬੈਠਿਆਂ ਬੋਠਿਆਂ ਹੀ, ਉਸ ਦੇ ਦੂਜੋ ਪਾਸੇ ਇਕ ਛੋਟਾ ਜਿਹਾ 
ਸਵਿਮਿੰਗ ਪੂਲ ਨਜ਼ਰ ਆਂ ਰਿਹਾਂ ਸੀ। ਸਵਿਮਿੰਗ ਪੂਲ ਦੇ ਚਾਰੇ ਪਾਸੇ ਸੀਮਿੰਟ 
ਦੀਆਂ ਇਕ ਡੇਢ ਫੁੱਟ ਉੱਚੀਆਂ ਜਾਲੀਆਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਵਿਚੋ” 
ਸ਼ਾਇਦ ਹੀ ਕੋਈ ਸਾਬਤ ਬਚੀ ਸੀ । ਕਈ ਥਾਵਾਂ ਤੋਂ ਤਾਂ ਜਾਲੀਆਂ ਬਿਲਕੁਲ ਹੀ 
ਉਖਾੜ ਦਿੱਤੀਆਂ ਗਈਆਂ ਸਨ । ਦੂਜੇ ਸਿਰੇ ਤੇ ਟੁੱਟੀ ਹੋਈ _ਕੁਬੜੀ ਜਿਹੀ 
ਮੀਨਾਰ ਖੜੀ ਸੀ, ਇਧਰੋ' ਉਧਰੇ ਜਿਸ ਦਾ ਉਖੜਿਆ ਹੋਇਆ ਪਲਸਤਰ ਬਿਲਕੁਲ 


228 ਸਮਕਾਲੀਨ ਹਿੰਦੀ ਕਹਾਣੀਆਂ 


ਜ਼ਖ਼ਮਾਂ ਵਾਂਗ ਲੱਗ ਰਿਹਾ ਸੀ । ਕਦੀ ਡਾਇਵਿੰਗ ਣਾਵਰ ਰਹੀ ਹੋਵੇਗੀ, ਮੈ ਸੋਚਿਆ । 
ਸ਼ਾਇਦ ਬਰਸਾਤ ਦਾ ਪਾਣੀ ਪੁਲ ਵਿਚ ਭਰਿਆ ਹੋਇਆ ਸੀ, ਜਿਸ ਦੇ ਉਪਰ ਕਾਈ 
ਦੀ ਇਕ ਮਖ਼ਮਲੀ ਜਿਹੀ ਤਹਿ ਜੈਮੀ ਹੋਈ ਸੀ । ਕੋਈ ਚੀਜ਼ ਸੀ ਜਿਸ ਤੇ ਨਜ਼ਰਾਂ 
ਅਟਕ ਗਈਆਂ ਸਨ । ਰ 

ਗੌਰ ਨਾਲ ਵੇਖਿਆ ਤਾਂ ਇਕ ਮਰੇ ਹੋਏ ਸੱਪ ਦਾ ਸਰੀਰ ਪਾਣੀ ਵਿਚ ਪਿਆਂ 
ਹੋਇਆ ਸੀ । ਸਵਿਮਿੰਗ ਪੂਲ ਦੇ ਪਿੱਛੋਂ, ਕੁਝ ਦੂਰੀ ਤੇ ਸੀਮਿੰਟ ਦਾ ਬਣਿਆ ਹੋਇਆ 
ਇਕ ਟੈਨਿਸ ਕੌਰਟ ਸੀ, ਜਿਸ ਵਿਚ ਜਗ੍ਹਾ ਜਗ੍ਹਾ ਦਰਾਰਾਂ ਪੈ ਗਈਆਂ ਸਨ ਅਤੇਂ ਵਿਚ 
ਵਿਚ ਜੈਗਲੀ ਘਾਹ ਝਾੜੀਆਂ ਦੀ ਸ਼ਕਲ ਵਿਚ ਉੱਗ ਆਈ ਸੀ । ਟੈਨਿਸ ਕੌਰਟ ਦੇ 
ਪਿੱਛੇ ਕਾਫ਼ੀ ਦੂਰ ਤਕ ਫੈਲੀ ਹੋਈ ਉਜੜੀ ਜ਼ਮੀਨ ਸੀ, ਜਿਸ ਵਿਚ ਕੁਝ ਦੂਰ ਤੋਂ 
ਬਿਨਾਂ ਉਦੇਸ਼ ਖਲੌਤੀ ਇਕ ਟੁੱਟੀ ਹੋਈ ਕੌਂਧ ਸੀ । 

ਕਦਮਾਂ ਦੀ ਆਵਾਜ਼ ਸੁਣ ਕੇ ਮੈ' ਮੁੜਿਆ । ਜਫ਼ਰ ਭਾਈ ਕਮਰੇ ਵਿਚ ਦਾਖ਼ਲ 
ਹੋ ਰਹੇ ਹਨ । ਮੌਜ਼ ਤੇ ਨਾਸ਼ਤਾ ਲਾਇਆ ਜਾ ਰਿਹਾ ਸੀ । ਅਸੀ ਦੋਵੇ' ਉਨ੍ਹਾਂ ਹੀ 
ਕੁਰਸੀਆਂ ਤੇ ਬੈਠ ਗਏ । 

'ਬੜੇ ਖ਼ਾਸ ਢੰਗ ਦਾ ਸ਼ੀਸ਼ਾ ਹੈ'' ਆਮਲੌਟ ਕਟਦਿਆਂ ਹੋਇਆ ਜਫ਼ਰ ਭਾਈ 
ਨੇ ਸ਼ੀਸ਼ੇ ਵਲ ਇਸ਼ਾਰਾ ਕਰਕੇ ਕਿਹਾ, ਸਾਡੇ ਦਾਦਾ ਮਰਹੂਮ ਦੀ ਰੋਗੀਨ ਮਿਜ਼ਾਜੀ 
ਦੀ ਨਿਸ਼ਾਨੀ...। ਕਮਰੇ ਦੇ ਬਾਹਰ ਦਾ ਸਭ ਕੁਝ ਨਜ਼ਰ ਆਉਂਦਾ ਹੈ, ਪਰ ਬਾਹਰ 
ਤੋ ਅੰਦਰ ਦਾ ਕਰਝ ਨਹੀ” ਦਿਸਦਾ'' ਅਤੇ ਉਹ ਹੱਸ ਪਏ । 

ਮੰ ਮੁਸਕਰਾ ਕੇ ਰਹਿ ਗਿਆ । 

ਜਫ਼ਰ ਭਾਈ ਨੇ ਹੁਣ ਵਿਸਥਾਰ ਨਾਲ ਗੱਲ ਕਹਿਣੀ ਸ਼ੁਰੂ ਕਰ ਦਿਤੀ ਸੀ । ਉਸ 
ਜ਼ਮਾਨੇ ਦੀ,..ਕਿਵੇ` ਅੰਗਰੇਜ਼ ਬਹਾਦਰ ਦੀ ਕੌਮ ਉਹਨੀ ਦਿਨੀ” ਮੁਰਾਦ ਮੰਜਲ ਦੀ 
ਮਹਿਮਾਨ ਰਿਹਾ ਕਰਦੀ ਸੀ...ਅੱਠ ਦਸ ਲੌਕੀ" ਜਦੋ ਤਕ ਮਹਿਮਾਨ ਨਾ ਹੋਣ, ਦਾਦਾ 
ਮੀਆਂ ਠੀਕ ਤਰ੍ਹਾਂ ਖਾਣਾ ਨਹੀ" ਖਾ ਸਕਦੇ ਸਨ...ਅਤੇ ਹੁਣ, ਅੰਦਾਜ਼ਾ ਲਾਓ, ਉਨ੍ਹਾਂ 
ਦਿਨਾਂ ਦਾ ਆਲਮ ਜਦੋਂ' ਇਥੇ ਦਾਅਵਤਾਂ ਹੁੰਦੀਆਂ ਸਨ ਅਤੇ ਉਥੋਂ ਹੂਰਾਂ ਗੁਸਲ ਕਰਦੀਆਂ 
ਸਨ,.,'' ਜਫ਼ਰ ਭਾਈ ਦੀ ਆਵਾਜ਼ ਪਾਣੀ ਵਿਚ ਚਮਕਦੀ ਹੋਈ ਰੋਗ-ਬਿਰੋਗੀ 
ਮੱਛੀ ਵਾਂਗ ਚਲਦੀ ਜਾ ਰਹੀ ਸੀ । ਹਲਕੇ ਹਲਕੇ ਹਿਚਕੌਰੇ ਲੈ'ਦੀ ਹੋਈ ਯਾਦ-ਆਵਰੀ, 
ਫਕਰ, ਵਿਅੰਗ, ਰਹਿ ਰਹਿ ਕੇ ਇਕ ਨਵਾਂ ਰੋਗ ਚਮਕ ਉਠਦਾ ਸੀ । 

ਝੁਕੀ ਕਮਰ ਵਾਲੀ ਉਹੀ ਬੁੱਢੀ ਔਰਤ, ਜਿਸ ਨੂੰ ਮੈ' ਕੱਲ੍ਹ ਸਭ ਤੋ" ਪਹਿਲਾਂ ਵੇਖਿਆ 
ਜੀ, ਰਸੋਈ ਘਰ ਵੱਲੋ“ ਹੱਥ ਵਿਚ ਇਕ ਪਿਆਲਾ ਲਈ ਕਮਰੇ ਵਿਚ ਦਾਖ਼ਲ ਹੋਂਈ । 
ਜਫਰ ਭਾਈ ਨੇ ਮੁਸਕਰਾ ਕੇ ਉਸ ਵਲ ਵੇਖਿਆ ਅਤੇ ਬੌਲੰ, 'ਆਓ ਭੂਆ ', ਫਿਰ 
ਮੈਨੂੰ ਕਹਿਣ ਲੱਗੇ, “ਤੂ ਤਾਂ ਨਹੀ” ਪਛਾਣਿਆ ਹੋਵੇਗਾ ? ਹਲੀਮਾ ਭੂਆ., ਇਨ੍ਹਾਂ ਨੇ 

ਤਾਂ ਮੈਨੂੰ ਗੋਦ ਵਿਚ ਖਿਡਾਇਆ ਹੈ”, ਅਤੇ ਉਹ ਹੱਸਣ ਲੱਗੇ । 
“ਅਰੇਂ ਹਾਂ ਮੀਆਂ, ਬਿਲਕੁਲ ਖਿਡਾਇਆ ਹੈ'', ਹਲੀਮਾ ਭੂਆ ਨੇ ਮੇਰੇ ਵੱਲ 
ਰਮ ਹੋਇਆਂ ਕਿਹਾ । 
“- ਸਲਾਮ ਕੀਤਾ ਅਤੇ ਫਿਰ ਹੌਲੋਂ ਜਿਹੇ ਹੇ ਆ 'ਮਾਫ਼ ਕਰਨਾ ਭੂਆ, ਸੌ” 


ਜਹਾਜ 229 


ਕੱਲ੍ਹ ਪਛਾਣ ਨਹੀ“ ਸਕਿਆ ।'' 

''ਜੀਉ”ਦਾ ਰਹਿ, ਅਰੇਂ ਨਹੀ ਬੋਟਾ...ਮੈੱ ਤਾਂ ਖੁਦ ਹੀ ਨਹੀ ਪਛਾਣ ਸਕੀ । 
ਅੱਲਾਹ ਬਣਾਈ ਰੱਖੋ ਤੈਨੂੰ । ਕਸਮ ਨਾਲ ਜਦੋਂ ਜਫ਼ਰ ਮੀਆਂ ਨੇ ਮੈਨੂੰ ਦੱਸਿਆ ਤਾਂ 
ਬਹੁਤੀ ਖੁਸ਼ੀ ਹੋਈ, ਬੁੱਢੀ ਆਵਾਜ਼ ਗਲੋਂ ਵਿਚ ਫਸੀ ਹੋਈ ਲੱਗ ਰਹੀ ਸੀ । 
ਉਹ ਪਿਆਲਾ ਉਨ੍ਹਾਂ ਨੇ ਮੇਰੇ ਵਲ ਵਧਾਇਆ, "ਲੈ ਬੇਟਾ ਖਾ ਲੈ, ਬੜਾ ਮੁਬਾਰਕ 
ਦਿਨ ਹੈ ਅੱਜ । ਖੁਦਾ ਤੇਰੀ ਕੌਮ ਨੂੰ ਵਧਾਏ ।'' ਮੈਂ ਵੇਖਿਆ ਪਿਆਲੇ ਵਿਚ ਨਜ਼ਰ 
ਦੀ ਸ਼ੀਰੀਨੀ ਸੀ । 

''ਸ਼ੁਕਰੀਆ ਭੂਆ'', ਮੈ ਕਿਹਾ ਅਤੇ ਖਾਣ ਲੱਗਾ । 

ਜਫ਼ਰ ਭਾਈ ਮੁਸਕਰਾ ਰਹੇ ਸਨ । ਉਨ੍ਹਾਂ ਦੀਆਂ ਭੁਰੀਆਂ ਜਿਹੀਆਂ ਅੱਖਾਂ... 

ਕਰੀਬ ਕਰੀਬ ਦੋ ਹਫ਼ਤੇ ਬੀਤ ਚੁੱਕੇ ਸਨ । ਜ਼ਿੰਦਗੀ ਵਿਚ ਇਕ ਸਿਲਸਿਲਾ ਵਾਪਸ 
ਮੜ ਆਇਆ ਸੀ । ਆਫ਼ਿਸ ਦੇ ਬਾਅਦ ਬਹੁਤਾ ਕਰਕੇ ਵਕਤ ਹਾਲਾਂਕਿ ਮੁਰਾਦ ਮੰਜਲ 
ਵਿਚ ਹੀ ਬੀਤਦਾ ਸੀ ਪਰ ਬਿਲਕੁਲ ਮਹਿਮਾਨ ਵਾਂਗ ਉਥੇ ਰਹਿਣ ਦਾ ਅਹਿਸਾਸ 
ਹੁਣ ਖ਼ਤਮ ਹੋ ਗਿਆ ਸੀ । ਪਹਿਲੇ ਦੋ ਦਿਨ ਜੋ ਬੇਚੈਨੀ ਮਹਿਸੂਸ ਹੁਂਦੀ ਰਹੀ ਸੀ, 
ਉਹ ਹੁਣ ਖ਼ਤਮ ਹੋ ਗਈ ਸੀ ਜਾਂ ਰਗਾਂ ਵਿਚ ਸਮਾ ਗਈ ਸੀ, ਸ਼ਹਿਰੀ ਜ਼ਿੰਦਗੀ ਦੀ 
ਲਗਾਤਾਰਤਾ ਦੀ ਭਿੰਨਭਿਨਾਹਟ ਜਿਹੀ ਆਵਾਜ਼ ਵਾਂਗ । 

ਕਈ ਸ਼ਾਮਾਂ ਜਫ਼ਰ ਭਾਈ ਦੇ ਨਾਲ ਹੀ ਬੀਤੀਆਂ ਸਨ । ਉਨ੍ਹਾਂ ਦੇ ਬਹੁਤ ਸਾਰੇ 
ਦੋਸਤਾਂ ਨਾਲ ਮਿਲਣਾ ਹੋਇਆ ਸੀ । ਅਸਲ ਵਿਚ ਸ਼ਾਮ ਹੁੰਦਿਆਂ ਹੀ ਮੁਰਾਦ ਮੰਜਲ 
ਵਿਚ ਤਿੰਨ ਚਾਰ ਗੱਡੀਆਂ ਆ ਕੇ ਖੜੀਆਂ ਹੋ ਜਾਂਦੀਆਂ ਸਨ, ਉਨ੍ਹਾਂ ਦੇ ਦੋਸਤਾਂ 
ਦੀਆਂ । ਡਾਇੰਗ ਰੂਮ ਦਾ ਵਾਤਾਵਰਤਣ ਬਿਲਕੁਲ ਬਦਲ ਜਾਂਦਾ ਸੀ । ਤੇਜ਼ ਰੌਸ਼ਨ 
ਦੇ ਹੜ੍ਹ ਨਾਲ ਸਾਰਾ ਕਮਰਾ ਭਰ ਜਾਂਦਾ ਅਤੇ ਜਫ਼ਰ ਭਾਈ ਅਤੇ ਉਨ੍ਹਾਂ ਦੇ ਦੋਸਤਾਂ 
ਦੇ ਕਹਿਕਹੇ ਰਹਿ ਰਹਿ ਕੇ ਉੱਠਣ ਲੱਗਦੇ । ਕਾਫ਼ੀ ਰਾਤ ਗਏ ਤਕ ਇਹ ਸਭ 
ਚਲਦਾ ਰਹਿੰਦਾ ਅਤੇ ਫਿਰ ਜਦੋਂ' ਬੁੱਢੇ ਕਮਰੇ ਦੀਆਂ ਪਸਲੀਆਂ ਹੱਸ ਹੱਸ ਕੇ 
ਦੱਖਣ ਲੱਗਦੀਆਂ ਤਾਂ ਉਹ ਚੁਪਚਾਪ ਹਨੇਰੇ ਵਿਚ ਲਟ ਜਾਂਦਾ । 

ਸ਼ਾਮ ਅਤੇ ਰਾਤ ਦੇ ਇਸ ਦੌਰਾਨ ਜਫ਼ਰ ਭਾਈ ਦਾ ਜਿਵੇ ਚਿਹਰਾ ਬਦਲ 
ਜਾਂਦਾ ਸੀ । ਪਹਿਲੋਂ ਪੈਗ ਦੇ ਨਾਲ ਹੀ ਉਨ੍ਹਾਂ ਦੇ ਗੋਰੇ ਰੈਗ ਵਿਚ ਧੜਕਦੀ ਹੋਈ 
ਲਾਲੀ ਘੁਲ ਜਾਂਦੀ ਸੀ । ਹੌਲੋਂ ਹੌਲੇ ਫਿਰ ਪੂਰਾ ਚਿਹਰਾ ਬਦਲ ਜਾਂਦਾ ਅਤੇ ਉਨ੍ਹਾਂ 
ਦੀਆਂ ਅੱਖਾਂ ਕਮਰੇ ਵਿਚ ਸਜੇ ਹੋਏ ਸ਼ਿਕਾਰ ਦੇ ਮੁਰਦਾ ਜਾਨਵਰਾਂ ਦੀਆਂ ਅੱਖਾਂ 
ਵਾਂਗ ਚਮਕਣ ਲੱਗਦੀਆਂ । ਜਿਸ ਆਸਾਨੀ ਨਾਲ ਅਤੇ ਬਿਨਾਂ ਝਿਜਕ ਨਾਲ ਮੈ” 
ਇਨ੍ਹਾਂ ਮਜਲਿਸਾਂ ਵਿਚ ਸ਼ਾਮਲ ਕਰ ਲਿਆ ਗਿਆ ਸਾਂ, ਉਸ ਤੇ ਮੰਨੂੰ ਬਹੁਤੀ ਹੈਰਾਨ! 
ਨਹੀ` ਹੋਈ ਸੀ । ਸ਼ਰਾਬ ਤੋਂ” ਮੈਨੂੰ ਪਰਹੇਜ਼ ਨਹੀ” ਹੈ, ਇਹ ਗੱਲ ਵੀ ਜਫ਼ਰ ਭਾਈ 
ਨੇ ਮੇਰੇ ਆਖੋ ਬਿਨਾਂ ਹੀ ਜਾਣ ਲਈ ਸੀ । ਕੁਝ ਹੀ ਦਿਨਾਂ ਵਿਚ ਸ਼ਾਮਾਂ ਨੂੰ 
ਬਾਕਾਇਦਾ ਮੇਰੀ ਫ਼ਰਮਾਇਸ਼ ਹੋਣ ਲੱਗੀ ਸੀ । ਪਿਛਲੇ ਤਿੰਨ ਚਾਰ ਦਿਨਾਂ ਤੋਂ ਖਾਣਾ 
ਵੀ ਲਗਾਤਾਰ ਜਫ਼ਰ ਭਾਈ ਵੱਲ ਹੀ ਹੋ ਰਿਹਾ ਸੀ । ਇਸ ਦੌਰਾਨ ਦੋ ਵਾਰ ਮੈ ਰਫਤ 
ਮੀਆਂ ਅਤੇ ਭਾਬੀ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਸੀ । ਪਹਿਲੀ ਵਾਰ ਤਾਂ 


230 ਸਮਕਾਲੀਨ ਹਿੰਦੀ ਕਹਾਣੀਆਂ 


ਸਰਫ਼ ਭਾਬੀ ਜਾਨ ਨਾਲ ਹੀ ਮੁਲਾਕਾਤ ਹੋਈ ਸੀ ਅਤੇ ਥੋੜ੍ਹੀ ਦੇਰ ਬੈਠ ਕੇ ਮੈ 
`ਚਲਾ ਆਇਆ ਸਾਂ । ਦੂਜੀ ਵਾਰ ਮੈ ਦਰਵਾਜ਼ੇ ਤਕ ਜਾ ਕੇ ਮੁੜ ਆਇਆ ਸਾਂ, 
ਕਿਉ'ਕਿ ਅੰਦਰੇ' ਭਾਬੀ ਜਾਨ ਦੀ ਗੁੱਸੇ ਨਾਲ ਕੋਬਦੀ ਹੋਈ ਆਵਾਜ਼ ਬਾਹਰ ਤਕ 
ਸਣਾਈ ਦੇ ਰਹੀ ਸੀ । ਸਿਰਫ਼ ਕੁਝ ਗੱਲਾਂ ਹੀ ਮੈਂ ਧਿਆਨ ਨਾਲ ਸੁਣੀਆਂ ਸਨ, 
“ਬੜੇ ਮਰਦ ਬਣੇ ਫਿਰਦੇ ਹੋ, ਜਾਇਦਾਦ ਤਾਂ ਰਖੀ ਨਹੀ” ਗਈ ,.,ਦੁਨੀਆਂ ਥੁੱਕਦੀ 
ਹੈ ਕਿ ਬੀਵੀ ਦੀ ਨੇਮ ਪਲੋਟ ਲਾ ਕੇ ਰਹਿੰਦੇ ਹੋ ਅਤੇ ਉਹ ਵੀ ਮੋਰੀ ਹੀ ਅਕਲ 
ਸੀ ਕਿ ਮੈਂ ਸਭ ਕੁੱਝ ਆਪਣੇ ਨਾਂ ਕਰਵਾ ਲਿਆ, ਨਹੀਂ' ਤਾਂ ਮੀਆਂ ਸੜਕਾਂ ਤੇ ਠੋਕਰਾਂ 
ਖਾਂਦੇ ਫਿਰਦੇ...ਬੜੇ ਆਏ ਨੇ ਬੀਵੀ ਨੂੰ ਕਾਬੂ ਵਿਚ ਰੱਖਣ ਵਾਲੋਂ ,..। 

ਉਸ ਦੇ ਬਾਅਦ ਮੇਰੀ ਉਥੇ ਖੜੇ ਰਹਿਣ ਦੀ ਹਿੰਮਤ ਨਹੀਂ` ਹੋਈ ਸੀ । 

ਅੱਜ ਸ਼ਨਿਚਰਵਾਰ ਸੀ । ਮੈ ਆਪ ਹੀ ਸੋਚ ਰਖਿਆ ਸੀ ਕਿ ਅੱਜ ਦੀ ਸ਼ਾਮ 
ਰਫਤ ਮੀਆਂ ਦੇ ਨਾਲ ਬਿਤਾਵਾਂਗਾ । ਪਰ ਆਫ਼ਿਸ ਤ` ਮੁੜਦਿਆਂ ਹੋਇਆਂ ਰਫਤ 
ਮੀਆਂ ਨਾਲ ਵੀ ਪੌਰਚ ਵਿਚ ਹੀ ਮੁਲਾਕਾਤ ਹੋ ਗਈ ਅਤੇ ਉਨ੍ਹਾਂ ਨੇ ਆਪ ਵੀ ਬਹੁਤ 
ਜ਼ੋਰ ਦੇ ਕੇ ਖਾਣੇ ਦੇ ਲਈ ਕਿਹਾ ਸੀ । ਇਹ ਇਕ ਅਜੀਬ ਗੱਲ ਸੀ । ਪਰ ਰਫਤ 
ਮੀਆਂ ਜਦ ਵੀ ਇਕੱਲਿਆਂ ਮੈਨੂੰ ਮਿਲਦੇ ਸਨ, ਬਹੁਤ ਪਿਆਰ ਅਤੇ ਮੁਹੱਬਤ ਦੇ 
ਨਾਲ ਉਨ੍ਹਾਂ ਨਾਲ ਮਿਲਣਾ ਹੁੰਦਾ ਸੀ ਤਾਂ ਮੈਨੂੰ ਪਤਾ ਨਹੀ ਕਿਉ” ਮਹਿਸੂਸ 
ਹੁੰਦਾ ਸੀ, ਜਿਵੇ' ਉਹ ਦੋਵੇ" ਇਕ ਖ਼ਾਸ ਢੈਗ ਨਾਲ ਤਿਆਰ ਹੋ ਕੇ ਮੈਨੂੰ ਮਿਲਦੇ ਸਨ, 
ਗੱਲਬਾਤ ਵਗੈਰਾ ਕਰਦੇ ਸਨ । ਕਿਤਨੀਆਂ ਹੀ ਚੀਜ਼ਾਂ ਜਿਵੇ ਮੋਰੀ ਮੌਜੂਦਗੀ ਦੇ 
ਕਾਰਣ ਬਦਲ ਹੀ ਦਿੱਤੀਆਂ ਜਾਂਦੀਆਂ ਸਨ । ਗੱਲਬਾਤ ਦਾ ਅੰਦਾਜ਼, ਨਜ਼ਰਾਂ, ਚਿਹਰੇ । 
ਇਕ ਅਜੀਬ ਜਿਹਾ ਚੌਕੋਨਾਪਨ ਪੂਰੇ ਵਾਤਾਵਰਣ ਵਿਚ ਭਰ ਜਾਂਦਾ ਸੀ । 

ਕੱਪੜੇ ਵਗੈਰਾ ਬਦਲ ਕੇ ਜਦ ਮੈ' ਉਥੇ ਪੁੱਜਾ ਤਾਂ ਰਫਤ ਮੀਆਂ ਆਪਣੇ ਡਰਾਇੰਗ 
ਰੂਮ ਵਿਚ ਹੀ ਬੈਠੇ ਹੋਏ ਸਨ । ਬੇਗਮ ਸਾਹਿਬਾ ਵੀ, ਜਿਨ੍ਹਾਂ ਨੂੰ ਮੈਂ ਹੁਣ ਭਾਬੀ ਜਾਨ 
ਕਹਿਣਾ ਸ਼ੁਰੂ ਕਰ ਦਿਤਾ ਸੀ, ਉਥੇ ਮੌਜੂਦ ਸਨ । 

ਬੇਗਮ, ਕੇਂਈ ਖ਼ਰੀਦਣ ਵਾਲਾ ਵੀ ਹੋਵੇ ਤਾਂ,.. , ਰਫ਼ਤ ਮੀਆਂ ਕਹਿ ਰਹੇ ਸਨ । 

ਪਰ ਮੈਨੂੰ ਵੇਖ ਕੇ ਇਕਦਮ ਚੁੱਪ ਹੋ ਗਏ । ਫਿਰ ਮੁਸਕਰਾਂਦਿਆੰ ਹੋਇਆਂ ਬੋਲੋਂ, 
'ਆਓ ਮੀਆਂ ਆ ਜਾਓ”, ਉਨ੍ਹਾਂ ਨੇ ਆਪਣੇ ਕੋਲ ਵਾਲੋਂ ਸੋਫ਼ੋ ਵਲ ਇਸ਼ਾਰਾ ਕੀਤਾ । 
ਉਨ੍ਹਾਂ ਦਾ ਚਿਹਰਾ ਬਦਲ ਗਿਆਂ ਸੀ । ਭਾਬੀ ਜਾਨ ਨੂੰ ਸਲਾਮ ਕਰਦਿਆਂ ਹੋਇਆਂ 
ਮੈ ਬੈਠ ਗਿਆ । 

''ਉਥੇ ਖਾਣੇ ਦੇ ਲਈ ਤਾਂ ਮਨ੍ਹਾਂ ਕਰਵਾ ਦਿਤਾ ਹੈ ਨਾ ?' ਉਨ੍ਹਾਂ ਨੇ ਸਲਾਮ ਦਾ 
ਜਵਾਬ ਦਿੰਦਿਆਂ ਹੋਇਆਂ ਪੁੱਛਿਆ । 

“ਜੀ ਹਾਂ ।` ਰ੍ 

'ੀਆਂ ਤੁਹਾਡੇ ਲਈ ਬੇਗਮ ਅੱਜ ਖੁਦ ਨਾਨ ਪਕਾ ਰਹੀ ਹੈ ।' ਰਫ਼ਤ ਮੀਆਂ 
ਨੇ ਮੁਸਕਰਾ ਕੇ ਕਿਹਾ । 

“ਅੱਜ ਤਾਂ ਭੁੱਖ ਵੀ ਬੜੇ ਜ਼ੌਰਾਂ ਦੀ ਲੱਗੀ ਹੈ ਅਤੇ ਹੁਣ ਤਾਂ,.,'', ਮੈ ਹੱਸ 
ਪਿਆਂ । ਉਹ ਦੋਵੇ” ਵੀ ਹੱਸ ਪਏ । 


ਜਹਾਜ 231 


"ਕੋਈ ਜ਼ਰੂਰੀ ਗੱਲਬਾਤ ਕਰ ਰਹੇ ਸੀ ਕਿ ਤੁਸੀ" ਲੋਂਕ ? ਜੋ ਅਜਿਹਾ ਹੋਵੇ 
ਤਾਂ,,. ' ਕੁਝ ਦੇਰ ਬਾਅਦ ਮੈ" ਰਫ਼ਤ ਮੀਆਂ ਵਲ ਵੇਖ ਕੇ ਪੁੰੱਛਿਆ। 

''ਓ ਨਹੀ', ਜ਼ਰੂਰੀ ਕੁਝ ਨਹੀ''', ਭਾਬੀ ਜਾਨ ਨੇ ਜਵਾਬ ਦਿੱਤਾ, ''ਗੱਡੀ ਦੇ 
ਬਾਰੋ ਵਿਚ ਕਹਿ ਰਹੀ ਸੀ ਮੈ' । ਬਿਲਕੁਲ ਬੇਕਾਰ ਪਈ ਹੈ, ਇਸ ਤੋ" ਚੰਗਾ ਤਾਂ ਵੇਚ 
ਹੀ ਦਿੱਤੀ ਜਾਏ ।'' 

''ਜੀ...'' ਮੈਂ ਗਰਦਨ ਹਿਲਾਂਦਿਆਂ ਹੋਇਆਂ ਕਿਹਾ । ਨਜ਼ਰਾਂ ਦੇ ਸਾਹਮਣੇ 
ਪੋਰਚ ਵਿਚ ਖਲੌਤੀ ਹੋਈ ਕਾਲੀ ਬਿਊਕ ਘੁੰਮ ਗਈ । ਅੱਜ ਸਵੇਰੇ ਹੀ ਮੈ' ਕਾਫ਼ੀ 
ਦੇਰ ਤਕ ਖਲੌਤਾ ਉਸ ਨੂੰ ਵੇਖਦਾ ਰਿਹਾ ਸਾਂ । ਉੱਜ ਆਂਦਿਆਂ ਜਾਂਦਿਆਂ ਹਮੇਸ਼ਾਂ 
ਹੀ ਨਜ਼ਰਾਂ ਉਸ ਤੇ ਪਈਆਂ ਸਨ, ਪਰ ਇਤਨੇ ਧਿਆਨ ਨਾਲ ਉਸ ਨੂੰ ਮੈਂ ਕਦੀ 
ਨਹੀ” ਵੇਖਿਆ ਸੀ । ਪੋਰਚ ਦੇ ਵਿਚੋ ਵਿਚ, ਪਤਾ ਨਹੀ ਕਦੋ ਤੋ ਉਹ ਉਸੇ 
ਤਰ੍ਹਾਂ ਹੀ ਖੜੀ ਸੀ । ਜਗ੍ਹਾ ਜਗ੍ਹਾ ਕਾਲੇ ਰੈਗ ਦੇ ਹੇਠੋ` ਝਾਕਦੇ ਹੋਏ ਲਾਲ, ਇੱਟ 
ਵਰਗੇ ਰੌਗ ਦੇ, ਛੋਟੇ ਵੱਡੇ ਧੱਬੇ, ਚਟਕਿਆ ਹੋਇਆ ਵਿੰਡ ਸਕਰੀਨ, ਪੰਛੀਆਂ ਦੀਆਂ 
ਸੱਕੀਆਂ ਵਿੱਠਾਂ ਨਾਲ ਛਿਤਰਾਂਈ ਹੋਈ ਛੱਤ ਦੀ ਚਾਦਰ ਅਤੇ ਪਿਚਕੇ ਹੋਏ ਟਾਇਰਾਂ ਤੇ 
ਧੂੜ ਦੀ ਇਕ ਮੌਟੀ ਤਹਿ । 'ਬਿਉਕ-ਏਟ'--ਸਾਹਮਣੇ ਨਿਕੇਲ ਦੇ ਗ੍ਰਿਡ ਫਰੋਟ ਦੇ 
ਉਪਰ ਅੰਗਰੇਜ਼ੀ ਦੇ ਲਫ਼ਜ਼ਾਂ ਵਿਚ ਧੂੜ ਅਤੇ ਮੈਲ ਭਰ ਗਈ ਸੀ । 

“ਭਈ, ਸਵਾਲ ਇਹ ਹੈ ਕਿ ਹੁਣ ਨਵਾਬ ਜਾਂ ਰਾਜੇ ਮਹਾਰਾਜੇ ਤਾਂ ਰਹੇ ਨਹੀ` । 
ਫਿਰ ਕੌਣ ਖ਼ਰੀਦੇ ਹਾਥੀ ਨੂੰ ।'' ਇਤਨੀ ਦੇਰ ਦੀ ਚੁੱਪੀ ਦੇ ਬਾਅਦ ਰਫਤ ਮੀਆਂ 
ਨੇ ਮੁਸਕ੍ਰਾਂਦਿਆਂ ਹੋਇਆਂ ਰਿਹਾਂ ਅਤੇ ਮੇਰੇਂ ਵਲ ਵੇਖ ਕੇ ਜ਼ੋਰ ਨਾਲ ਹੱਸਣ ਲੱਗੇ । 

ਮੈ” ਹੌਲੇ ਜਿਹੇ ਮੁਸਕਾਇਆ । 

“ਖੈਰ ਛੱਡੋਂ,..'', ਇਸ ਵਾਰ ਭਾਬੀਂ ਜਾਨ ਬੌਲੀ । "ਇਹ ਦੱਸੋਂ ਕਿ ਕੱਲ੍ਹ ਦਾ ਕੀ 
ਪ੍ਰੌੰਗਰਾਮ ਹੈ ਤੁਹਾਡਾ'', ਉਨ੍ਹਾਂ ਮੇਰੇ ਕੌਲ" ਪੁੱਛਿਆ । 

“ਕੁਝ ਖ਼ਾਸ ਨਹੀਂ । ਕੱਲ ਤਾਂ ਛੁੱਟੀ ਹੈ ।'' 

''ਹਾਂ, ਇਸੋਂ ਲਈ ਤਾਂ ਪਿਕਚਰ ਦਾ ਪ੍ਰੰਗਰਾਮ ਬਣ ਰਿਹਾ ਹੈ । ਤੁਸੀ" ਵੀ ਚਲੋਂ । 
ਸੁਣਿਆ ਹੈ ਬਹੁਤ ਚੰਗੀ ਫ਼ਿਲਮ ਹੈ ।'' 

“ਜ਼ਰੂਰ । ਉੱਜ ਵੀ ਕਾਫ਼ੀ ਦਿਨ ਹੋ ਗਏ ਕੋਈ ਚੋਗੀ ਫ਼ਿਲਮ ਨਹੀ` ਵੇਖੀ'', 
ਮੰ ਜਵਾਬ ਦਿਤਾ । 

ਕੁਝ ਦੇਰ ਤਕ ਉਸੇ ਤਰ੍ਹਾਂ ਹੀਂ ਗੱਲਬਾਤ ਚਲਦੀ ਰਹੀ । ਫਿਰ ਭਾਬੀ ਜਾਨ 
ਰਸੋਈ ਘਰ ਵਲ ਚਲੀ ਗਈ । ਅਸੀ" ਦੋਵੇ" ਗੱਲਾਂ ਵਿਚ ਰੁੱਝੇ ਰਹੇ । 

ਬਾਹਰ ਕਿਸੇ ਨੇ ਕਾਲ ਬੈਲ ਵਜਾਈ । ਰਫ਼ਤ ਮੀਆਂ ਉਠ ਕੇ ਬਾਹਰ ਜਲੇ 
ਗਏਂ । ਮੰਨੂੰ ਕੁਝ ਨਹੀ` ਸੁਝਿਆ ਤਾਂ ਕੌਲ ਦੀ ਅਲਮਾਰੀ ਵਿਚ ਰੱਖੋ ਹੋਏ ਇਕ ਵੱਡੇ 
ਸਾਰੇ ਐਲਬਮ ਨੂੰ ਚੁੱਕ ਕੇ ਵੇਖਣ ਲੱਗਾ । ਰਫ਼ਤ ਮੀਆਂ ਦੀ ਸ਼ਾਦੀ ਦੀਆਂ ਤਸਵੀਰਾਂ 
ਦਾ ਐਲਬਮ ਸੀ । ਤਰਤੀਬ ਨਾਲ ਲਗੀਆਂ ਤਸਵੀਰਾਂ ਦੇ ਹੇਠਾਂ ਸਫੈਦ ਰੋਸ਼ਨਾਈ 
ਨਾਲ ਲਿਖੋ ਹੋਏ ਢੂਰੰਕਵੇ“ ਸ਼ੇਅਰ ਅਤੇ ਵੇਰਵੇ ਸਨ । ਮੈਂ ਐਲਬਮ ਦੇ ਪੰਨੇ ਪਲਟਦਾ 
ਜਾ ਰਿਹਾ ਸਾਂ ਕਿ ਅਚਾਨਕ ਇਕ ਤਸਵੀਰ ਤੇ ਨਜ਼ਰਾਂ ਠਹਿਰ ਗਈਆਂ । ਰਫ਼ਤ 


_ 332 ਸਮਕਾਲੀਨ ਹਿੰਦੀ ਕਹਾਣੀਆਂ 


ਮੀਆਂ ਤਸਵੀਰ ਵਿਚ ਸਿਹਰਾ ਬਨੀ ਖੜੇ ਸਨ । ਉਨ੍ਹਾਂ ਦੇ ਇਕ ਪਾਸੇ ਜਫ਼ਰ ਭਾਈ 
ਸਨ ਅਤੋਂ ਦੂਜੇ ਪਾਸੇ ਅਸਦ ਭਾਈ । ਉਹੀ ਲੰਮਾ ਭਰਿਆ ਹੋਇਆ ਸਰੀਰ _ ਅਤੇ 
ਖੂਬਸੂਰਤ ਬੇਫਿਕਰ ਚਿਹਰਾ । ਪੈਥੇਡ੍ੀਨ । 

“ਕੀ ਢੇਖ ਰਹੇ ਹੋ ?'' ਕਮਰੇ ਵਿਚ ਵਾਪਸ ਆਉ ਦਿਆਂ ਹੋਇਆਂ ਰਫ਼ਤ ਮੀਆਂ 
ਨੇ ਪੁੱਛਿਆ । ਫਿਰ ਐਲਬਮ ਵੇਖ ਕੇ ਬੋਲੋਂ, ''ਅੱਛਾ ਹਾਂ, ਤੂੰ ਤਾਂ ਸ਼ਾਦੀ ਤੇ ਵੀ ਨਹੀ 
ਸੀ । ਬਸ, ਸਰਫ਼ਰਾਜ਼ ਆਏ ਸਨ । 

“ਜੀ ਹਾਂ, ਮੈੱ' ਐਲਬਮ ਬਦ ਕਰਦਿਆਂ ਕਿਹਾ, ''ਤਸਵੀਰਾਂ ਬਹੁਤ ਅੱਛੀਆਂ 

ਖਿੱਚੀਆਂ ਹਨ ।` 

'ਓ ਇਹ ਤਾਂ ਕੁਝ ਵੀ ਨਹੀ ਹਨ, ਤੂ ਮੂਵੀਜ਼ ਨਹੀਂ ਵੇਖੀਆਂ । ਪੂਰੀ ਸ਼ਾਦੀ 
ਕਵਰ ਕੀਤੀ ਸੀ । ਬੜੀਆਂ ਜ਼ੋਰਦਾਰ ਆਈਆਂ _ਸਨ'' , ਰਫ਼ਤ ਮੀਆਂ ਨੇ ਮੁਸਕਰਾ 
ਕੇ ਕਿਹਾ । 

''ਕੀ ਹੈ ਇਥੇ ਹੀ ?'' ਮੈ ਪੁੱਛਿਆ । ਪਤਾ ਨਹੀ” ਕਿਉ' ਮੈ" ਉਨ੍ਹਾਂ ਨੂੰ ਵੇਖਣਾ 
ਚਾਹੁਦਾ ਸਾਂ । 

'ਹਾਂ, ਹਾਂ..,ਸਭ ਹਨ'', ਉਨ੍ਹਾਂ ਨੇ ਜੰਵਾਬ ਦਿਤਾ, ''ਇਸ ਤਰ੍ਹਾਂ ਕਰੋ ਖਾਣੇ ਤੋ” 
ਬਾਅਦ ਪ੍ਰਗਰਾਮ ਰਖਿਆ ਜਾਏ । ਫਿਰ ਅਰਾਮ ਨਾਲ ਵੇਖਣਾ ਠੀਕ ਹੈ ? ' 

“ਜੀ ਹਾਂ, ਇਹ ਠੀਕ ਰਹੇਗਾ ।'' 

“ਪਰ ਤੋਨੂੰ ਜ਼ਰਾ ਮਦਦ ਕਰਨ ਪਏਗੀ'', ਰਫਤ ਮੀਆਂ ਨੇ ਮੁਸਕਰਾਂ ਦਿਆਂ 
ਹੋਇਆਂ ਕਿਹਾ, ''ਬਕਸਾ ਵਗੈਰਾ ਉਠਵਾਣਾ ਪਏਗਾ ।'' 

''ਇਹ ਸਿਹਤ ਕਦੋ` ਕੇਮ ਆਏਗੀ'', ਮੈ' ਵੀ ਮੁਸਕਰਾ ਕੇ ਜਵਾਬ ਦਿਤਾ ਅਤੇ 
ਅਸੀ' ਦੋਵੇ` ਹੱਸ ਪਏ । 

'ਮੈਰਾ ਖ਼ਿਆਲ ਹੈ ਫਿਰ ਕੱਢ ਹੀ ਲਿਆ ਜਾਏ ਸਰੋ-ਸਾਮਾਨ, ਨਹੀ` ਤਾਂ ਫਿਰ 
ਖਾਣੇ ਦੇ ਬਾਅਦ ਤਾਂ ਮੁਸ਼ਕਲ ਹੋਵੇਗੀ ।'' 

'ਜੀ ਹਾਂ, ਇਹ ਠੀਕ ਰਹੇਗਾ ।'' 

ਰਫਤ ਮੀਆਂ ਦੇ ਨਾਲ ਮੈ ਅੰਦਰ ਚਲ ਪਿਆ । ਬੈਂਤਰੂਮ ਦੇ ਨਾਲ ਹੀ 
ਇਕ ਹੋਰ ਕਮਰਾ ਸੀ । ਦਰਵਾਜ਼ਾ ਖੋਲ੍ਹ ਕੇ ਰਫਤ ਮੀਆਂ ਨੇ ਕਈ ਵਾਰ ਦੀਵਾਰ 
ਵਿਚ ਲੱਗੇ ਸਵਿੱਚ ਨੂੰ ਉਪਰ ਹੇਠ ਕੀਤਾ । ਫਿਰ ''ਸ਼ਾਇਦ ਬਲਬ ਫਿਊਜ਼ 
ਹੋਂ ਗਿਆਂ ਹੈ ਕਹਿ ਕੇ ਉਹ ਮੌਮਬੱਤੀ ਲੈਣ ਚਲੇ ਗਏ । ਕੁਝ ਦੇਰ ਬਾਅਦ ਮੋਮਬੱਤੀ 
ਦੀ ਕਮਜ਼ੋਰ ਰੌਸ਼ਨੀ ਵਿਚ ਮੋ ਵੇਖਿਆ ਕਿ ਉਹ ਇਕ ਬਹੁਤ ਹੀ ਛੋਟਾ ਜਿਹਾ ਸਟੋਰ 
ਰੂਮ ਸੀ ਜਿਸ ਵਿਚ ਬਹੁਤ ਸਾਰੇਂ ਬਕਸੇ, ਇਕ ਦੂਜੇ ਦੇ ਉਪਰ ਰੱਖੋ ਹੋਏ ਸਨ। 
ਰਫਤ ਮੀਆਂ ਨੇ ਇਕ ਖਾਸ ਲੱਕੜੀ ਦੇ ਸੰਦੂਕ ਨੁਮਾ ਬਕਸੇ ਵਲ ਇਸ਼ਾਰਾ ਕਰਕੇਂ 
_ਕਿਹਾ, "ਇਹ ਹੈ ਮੀਆਂ, ਜ਼ਰਾ ਹੱਥ ਲਗਾਓ ।` 

ਬਕਸਾ ਬਹੁਤਾ ਭਾਰੀ ਨਹੀ' ਸੀ । ਫਿਰ ਵੀ ਅਸੀ” ਦਵੇ" ਉਸ ਨੂੰ ਡਾਇੰਗ ਰੂਮ 
ਤਕ ਚੁੱਕ ਕੇ ਲਿਆਏਂ । ਧੂੜ ਦੀ ਇਕ'ਮੌਟੀ ਤਹਿ ਬਕਸੇ ਦੇ ਚਾਰੇ ਪਾਸੇ ਅਤੇ ਉਪਰ 
ਜੈਮੀ ਹੋਈ ਸੀ । ਰਫਤ ਮੀਆਂ ਨੇ ਇਕ ਕੱਪੜਾ ਲੈ ਕੇ ਉਸ ਨੂੰ ਸਾਫ.ਕੀਤਾ ਅਤੇ ਫਿਰ 


ਜਹਾਜ ਅਤੀਤ 


ਖੋਲ੍ਹਦਿਆਂ ਹੋਇਆਂ ਬੌਲੇਂ, "ਮੇਰੇ ਖ਼ਿਆਲ ਵਿਚ ਇਸੇ ਵਿਚ ਹੋਣੀਆਂ ਚਾਹੀਦੀਆਂ 
ਹਨ ਸਭ।' 

ਬਕਸੇ ਵਿਚ ਸਭ ਤੋ ਉਪਰ ਇਕ ਪਾਸੇ ਕਾਫੀ ਪੁਰਾਣਾ ਪ੍ਰੰਜੈਕਟਰ ਰੱ ਖਿਆ 
ਹੋਇਆ ਸੀ । ਰਫਤ ਮੀਆਂ ਨੇ ਉਸ ਨੂੰ ਚੁੱਕ ਕੇ ਉੱਸ ਤੇ ਜੰਮੀ ਧੂੜ ਨੂੰ ਝਾੜਦਿਆਂ 
ਹੋਇਆਂ ਕਿਹਾ, ਤੀਹ ਸਾਲ ਹੋ ਗਏ, ਸੋਚੋ ਇਸ ਪ੍ਰੋਜੈਕਟਰ ਨੂੰ । ਅਤੇ ਉਹ ਤਾਂ 
ਯਾਰ-ਦੌਸਤਾਂ ਨੇ ਇਹ ਹਾਲਤ ਕਰ ਦਿਤੀ ਵਰਨਾ ਬੇਹੱਦ ਨਫੀਸ ਚੀਜ਼ ਸੀ । ਕੌਡਕ 
ਹੈ । ਅੱਥਾ ਨੇ ਖ਼ਾਸ ਤੌਰ ਤੇ ਸਾਡੇ ਲੋਕਾਂ ਵਾਸਤੇ ਮੰਗਵਾਇਆ ਸੀ । ਬਾਕਾਇਦਾ 
ਸਕਰੀਨ ਵਗੈਰਾ ਸਭ ਸੀ । ਪਰ ਸਾਡੇ ਇਕ ਯਾਰ ਹਨ, ਉਹ ਲੈ ਗਏ ਸਨ ਅਤੇ ਫਾੜ 
ਕੇ ਵਾਪਸ ਕੀਤਾ । 

ਰਫਤ ਮੀਆਂ ਉਸ ਦਾ ਸਪੂਲ ਆਦਿ ਫਿਟ ਕਰਨ ਦੀ ਕੋਸ਼ਿਸ਼ ਕਰ ਰਹੇ 
ਸਨ । ਆਖ਼ਰਕਾਰ ਉਸ ਨੂੰ ਨੇੜੇ ਵਾਲੀ ਟੇਬਲ ਤੇ ਰੱਖਦਿਆਂ ਹੋਇਆਂ ਉਹ 
ਬੋਲੇ, ''ਚਲੋ ਕੌਮ ਤਾਂ ਚਲੋਗਾ । ਜ਼ਰਾ ਪਕੜਨਾ ਪਏਗਾ ਹੱਥ ਨਾਲ,..। 

ਉਸ ਦੇ ਬਾਅਦ ਮੂਵੀਜ਼ ਦੇ ਡੱਬਿਆਂ ਨੂੰ ਉਲਟ ਪੁਲਟ ਕੇ ਵੇਖਣ ਲੱਗੋ । ਮੈ 
ਵੇਖਿਆ, ਬਕਸਾ ਮੂਵੀਜ਼ ਦੇ ਡੱ ਥਿਆਂ ਨਾਲ ਭੁਰਿਆ ਹੋਇਆ ਸੀ । ਬਹੁਤੀਆਂ 
ਫ਼ਿਲਮਾਂ ਬੱਚਿਆਂ ਦੇ ਮਤਲਬ ਦੀਆਂ ਕਾਰਟੂਨ ਜਾਂ ਫੇਅਰੀ-ਟੇਲਸ ਦੀਆਂ ਫ਼ਿਲਮਾਂ 
ਸਨ, ਜੋ ਸ਼ਾਇਦ ਉਸੇ ਜ਼ਮਾਨੇ ਵਿਚ ਅੱਥਾ ਹਜ਼ੂਰ ਨੇ ਖ਼ਰੀਦੀਆਂ ਹੋਣਗੀਆਂ । 

ਕਾਫੀ ਦੇਰ ਬਾਅਦ ਰਫਤ ਮੀਆਂ ਨੇ ਛੇ ਮ੍ਰਵੀਜ਼ ਛਾਂਟ ਕੇ ਵੱਖ ਕੱਢੀਆਂ ਅਤੇ ਬਕਸੇ 
ਨੂੰ ਇਕ ਪਾਸੇ ਸਰਕਾ ਦਿਤਾ । ਉਸੇ ਸਮੇ ਭਾਬੀ ਜਾਨ ਕਮਰੇ ਵਿਚ ਦਾਖ਼ਲ ਹੋਈ, 
“ਚਲੋ ਖਾਣਾ ਤਿਆਰ ਹੈ, ਉਨ੍ਹਾਂ ਨੇ ਕਿਹਾ । ਫਿਰ ਪ੍ਰੋਜੈਕਟਰ ਨੂੰ ਵੇਖਦਿਆਂ 
ਹੋਇਆਂ ਬੋਲੀ, ਕੀ ਹੁਣ ਫ਼ਿਲਮਾਂ ਵੇਖੀਆਂ ਜਾਣਗੀਆਂ ? 

“ਖਾਣਾ ਖਾਣ ਦੇ ਬਾਅਦ ਪ੍ਰੋਗਰਾਮ ਹੈ' , ਮੈ ਮੁਸਕਰਾ ਕੇ ਜਵਾਬ ਦਿੱਤਾ । 

“ਚਲੋ ਆਓਂ ਫਿਰ... 

ਅਤੇ ਅਸੀ' ਡਾਇਨਿੰਗ ਰੂਮ ਵਿਚ ਆ ਗਏ । 

ਡਾਇਨਿੰਗ ਟੇਬਲ ਬੜੇ ਢੰਗ ਨਾਲ ਸਜੀ ਹੋਈ ਸੀ । ਸਫ਼ੇਦ, ਮਾਂਡੀ ਲਗਿਆ 
ਹੋਇਆ ਮੋਜ਼ਪੋਸ਼, ਚਾਂਦੀ ਦੇ ਗਲਾਸਾਂ ਵਿਚ ਫੁੱਲਾਂ ਦੀ ਸ਼ਕਲ ਵਿਚ ਮੌੜ ਕੇ ਲਗੇ 
ਹੋਏ ਨੈਪਕਿੰਸ । ਕਰਾਕਰੀ ਭਾਵੇ" ਪੁਰਾਣੀ ਸੀ ਪਰ ਬਹੁਤ ਚੰਗੀ ਕਿਸਮ ਦੀ ਸੀ । 
ਸ਼ਾਇਦ ਬਲੂ ਬੈਂਡ--ਮੈ' ਅੰਦਾਜ਼ਾ ਲਾਇਆ । ਚਾਂਦੀ ਦੀ ਕਟਲਰੀ, ਢੋਗ ਨਾਲ 
ਤਿੰਨ ਪਲੇਟਾਂ ਦੇ ਆਸ ਪਾਸ ਰੱਖੀ ਹੋਈ ਸੀ । ਮੇਰੇ ਮੂੰਹ ਵਿਚੋ' ਅਨਜਾਣੇ ਹੀ ਸਵਾਲ 
ਨਿਕਲ ਗਿਆ, "ਬੱਚੇ ਨਜ਼ਰ ਨਹੀ ਆ ਰਹੇ ਹਨ ? 

''ਇਹ ਲੋਕ ਆਪਣੀ ਮੁਮਾਨੀ ਦੇ ਘਰ ਗਏ ਹੋਏ ਹਨ, ਕੱਲ੍ਹ ਆਉਣਗੇ'', ਭਾਬੀ 
ਨੇ ਜਵਾਬ ਦਿਤਾ । ਫਿਰ ਮੁਸਕਰਾ ਕੇ ਬੋਲੀ, ''ਇਸੋਂ ਕਾਰਣ ਤਾਂ ਥੋੜ੍ਹੀ ਸ਼ਾਂਤੀ ਹੈ, 
ਨਹੀ” ਤਾਂ ਕਸਮ ਖੁਦਾ ਦੀ, ਇਨ੍ਹਾਂ ਲੋਕਾਂ ਦੇ ਰਹਿੰਦਿਆਂ ਖਾਣਾ ਪਕਾਣਾ ਤਾਂ ਦੂਰ 
ਠੀਕ ਤਰ੍ਹਾਂ ਖਾਣਾ ਖਾਣਾ ਵੀ ਦੁਸ਼ਵਾਰ ਹੋ ਜਾਂਦਾ ਹੈ । 

ਰਫਤ ਮੀਆਂ ਟੇਬਲ ਦੇ ਇਕ ਸਿਰੇ ਤੇ ਮੇਜ਼ਬਾਨ ਵਾਲੀ ਕੁਰਸੀ ਤੇ ਬੈਠ ਗਏ 


234 ਸਮਕਾਲੀਨ ਹਿੰਦੀ ਕਹਾਣੀਆਂ 


ਸਨ । ਮੈਂ" ਉਨ੍ਹਾਂ ਦੇ ਸੱਜੇ ਪਾਸੇ ਵਾਲੀ ਕੁਰਸੀ ਤੇ ਬੈਠ ਗਿਆ । ਭਾਬੀ ਜਾਨ ਮੇਜ਼ 
ਤੇਂ ਖਾਣਾ ਲਗਾ ਰਹੀ ਸੀ । ਮੇਰੀਆਂ ਨਜ਼ਰਾਂ ਮੇਜ਼ ਤੇ ਰੱਖੀ ਕਟਲਰੀ ਨੂੰ ਵੇਖਣ ਲੱਗੀਆਂ 
ਸਨ । ਚਾਂਦੀ ਦੀਆਂ ਚੀਜ਼ਾਂ ਦੇ ਵਿਚ ਦੋ ਚਮਚ ਸਟੀਲ ਦੇ ਸਨ, ਜੋ ਬਿਲਕੁਲ ਵੱਖਰੇ 
ਚਮਕ ਰਹੇ ਸਨ, ਮੈ ਜਲਦੀ ਨਾਲ ਨਜ਼ਰਾਂ ਹਟਾ ਕੇ ਰਫਤ ਮੀਆਂ ਵੱਲ ਵੇਖਿਆ । 
ਉਨ੍ਹਾਂ ਦੀਆਂ ਨਜ਼ਰਾਂ _ਅਨਜਾਣੇ ਹੀ ਉਨ੍ਹਾਂ ਚਮਚਿਆਂ ਤੇ ਟਿਕੀਆਂ ਹੋਈਆਂ ਸਨ । 
ਮੈ ਬਿਨਾਂ ਕਾਰਣ ਆਪਣੇ ਸਾਹਮਣੇ ਰੱਖੀ ਪਲੋਂਟ ਨੂੰ ਘੁੰਮਾਣ ਲਗਾ । 

'ਲਉ, ਸ਼ੁਰੂ ਕਰੋ, ਕੁਝ ਦੇਰ ਬਾਅਦ ਭਾਬੀ ਜਾਨ ਮੌਰੇ ਸਾਹਮਣੇ ਵਾਲ) 
ਕੁਰਸੀ ਤੇ ਬੈਠਦਿਆਂ ਹੋਇਆਂ ਬੋਲੀ । 

ਮੈ" ਨਜ਼ਰਾਂ ਚੁਕੀਆਂ ਤਾਂ ਵੇਖਦਾ ਰਹਿ ਗਿਆ । ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ 
ਨਾਲ ਟੇਬਲ ਬਿਲਕੁਲ ਭਰੀ ਹੋਈ ਸੀ, ਭਾਬੀ ਜਾਨ ਨੇ ਸੱਚਮੁਚ ਕਾਫ਼ੀ ਮਿਹਨਤ 
ਕੀਤੀ ਹੋਵੇਗੀ । 

'“ਹਣ ਤਾਂ ਲੱਗਦਾ ਹੈ ਰੋਜ਼ ਇਥੇ ਹੀ ਖਾਣਾ ਖਾਣਾ ਪਵੇਗਾ'', ਕੁੱਝ ਦੇਰ ਬਾਅਦ ਮੈ” 
ਮੁਸਕਾਂਦਿਆਂ ਭਾਬੀ ਜਾਨ ਵੱਲ ਵੇਖਿਆ । 

“ਰਹਿਣ ਦਿਓ, ਉਸ ਦੇ ਲਈ ਤਾਰੀਫ਼ ਦੀ ਲੌੜ ਨਹੀ” ਹੈ'', ਉਨ੍ਹਾਂ ਦਾ ਚਿਹਰਾ 
ਖਿੱੜ ਉੱਠਿਆ ਸੀ । 

“ਤਾਰੀਫ਼ ਤਾਂ ਇਸ ਲਈ ਵੀ ਮੁਸ਼ਕਲ ਹੈ ਕਿ ਤੁਸੀ" ਸਾਹਮਣੇ ਮੌਜੂਦ ਹੋ, ਮੈ” 
ਹੱਸ ਪਿਆ । ਰ 

“ਨਹੀ ਭਈ, ਖਾਣਾ, ਅੱਜ ਸੱਚਮੁੱਚ ਕਮਾਲ ਦਾ ਪੱਕਿਆ ਹੈ ਬੇਗਮ” , ਇਸ 
ਵਾਰ ਰਫਤ ਮੀਆਂ ਨੇ ਹੱਡੀ ਨਾਲੋ ਬੋਟੀ ਵੱਖ ਕਰਦਿਆਂ ਹੋਇਆਂ ਕਿਹਾ । 

“ਅੱਛਾ ਬਸ ਰਹਿਣ ਦਿਓ'', ਭਾਬੀ ਜਾਨ ਦੇ ਚਿਹਰੇ ਤੇ ਇਕ ਗੁਲਾਬੀ, ਨਾਜ਼ੁਕ 
ਜਿਹੀ ਮੁਸਕਰਾਹਟ ਛਾ ਗਈ ਸੀ । ਕੁੱਝ ਦੇਰ ਬਾਅਦ ਉਨ੍ਹਾਂ ਨੇ ਹੌਲੋਂ ਜਿਹੇ ਕਿਹਾ, 
'ਅਸਲ ਵਿਚ ਹੁਣ ਆਦਤ ਛੁੱਟ ਗਈ ਹੈ, ਨਹੀ” ਤਾਂ ਪਹਿਲਾਂ ਤਾਂ ਸੱਚਮੁੱਚ ਮਜ਼ਾ ਆ 
ਜਾਂਦਾ ਸੀ ਖਾਣਾ ਪਕਾਣ ਵਿਚ । ਇਨ੍ਹਾਂ ਦੇ ਦੋਸਤ ਵਗੈਰਾ ਅਕਸਰ ਆਂਦੇ ਸਨ...ਅਤੇ 
ਸਾਰੇ ਲੋਕੀ” ਇਨ੍ਹਾਂ ਸਾਰੀਆਂ ਚੀਜ਼ਾਂ ਵਿਚ,., 

ਬੀਤੇ ਦਿਨਾਂ ਦੀ ਗੱਲ ਕਰਦਿਆਂ ਹੋਇਆਂ ਭਾਬੀ ਜਾਨ ਦੀਆਂ ਅੱਖਾਂ ਹੋਰ 
ਜ਼ਿਆਦਾ ਕਾਲੀਆਂ ਹੋ ਗਈਆਂ ਸਨ । 

ਖਾਣੇ ਤੋ ਬਾਅਦ ਅਸੀ” ਲੋਕ ਡਾਇੰਗ ਰੂਮ ਵਿਚ ਵਾਪਸ ਆ ਗਏ । ਭਾਬੀ 
ਜਾਨ ਪਾਨ ਲਗਾਣ ਵਿਚ ਰੁੱਝ ਗਏ ਸੀ । ਰਫਤ ਮੀਆਂ ਪ੍ਰੋਜੋਕਟਰ ਦੇ ਪਿੱਛੇ ਵਾਲੇ 
ਸੋਫ਼ੇ ਤੇ ਬੈਠ ਕੇ ਉਸ ਵਿਚ ਫ਼ਿਲਮ ਵਗ਼ੈਰਾ ਲਗਾਣ ਵਿਚ ਲੱਗ ਗਏ । ਕਾਫੀ ਦੇਰ 
ਤੱਕ ਸਾਹਮਣੇਂ ਵਾਲੀ ਦੀਵਾਰ ਤੇ ਪ੍ਰੋਜੈਕਟਰ ਦੀ ਰੌਸ਼ਨੀ ਦਾ ਇਕ ਚੋਕੌਰ ਟੁਰੱਕੜਾ 
ਕੰਬਦਾ ਰਿਹਾ । ਆਖਰਕਾਰ ਫੌਕਸ ਠੀਕ ਹੋਇਆ ਅਤੇ ਰਫਤ ਸੀਆਂ ਨੇ ' ਪਾਨ ਮੂੰਹ 
ਵਿਚ ਰੱਖਦਿਆਂ ਹੋਇਆਂ ਕਿਹਾ, ''ਹਾਂ ਭਈ, ਹੁਣ ਜੋਮਿਆ ਮਾਮਲਾ । ਮੀਆਂ ਤੁਸੀ' 
ਇੱਧਰ ਆ ਜਾਓ'' ਫਿਰ ਭਾਬੀ ਜਾਨ ਨੂੰ ਬੋਲੇ, 'ਤੂ ਵੀਂ ਉਧਰ ਹੀਆਜਾ।'' 

ਅਸੀ' ਤਿੰਨੋਂ ਹੁਣ ਇਕੋ ਸੋਫ਼ੇ ਤੇ ਬੈਠ ਗਏ । ਪ੍ਰੰਜੈਕਟਰ ਆਨ ਕਰਕੇ _ਰਫਤ 


੭ 


ਜਹਾਜ 245 


ਮੀਆਂ ਨੇ ਬੱਤੀ ਬੁੱਝਾ ਦਿੱਤੀ ਅਤੇ ਸਾਹਮਣੇਂ ਦੀਵਾਰ ਤੇ ਫਿਰ ਉਹੋ ਜਿਹਾ ਹੀ ਰੈਗੀਨ 
ਜਿਹਾ ਧੈਦਲਕਾ ਉਭਰ ਆਇਆ । ਉਸ ਦੇ ਬਾਅਦ ਉਸਦੀ ਜਗ੍ਹਾ ਇਕ ਤਸਵੀਰ 
ਨੇ ਲੈ ਲਈ । ਹਲਕੇ ਪੀਲੇ ਰੈਗ ਦੀ ਦੀਵਾਰ ਤੇ ਤਸਵੀਰਾਂ ਦਾ ਰੂਪ ਬਹੁਤਾ ਚੰਗਾ 
ਨਹੀ” ਸੀ, ਪਰ ਫਿਰ ਵੀ ਚਿਹਰੇ ਵਗ਼ੇਰਾ ਸਾਫ ਨਜ਼ਰ ਆ ਰਹੇ ਸਨ । 

"ਅੱਛਾ ਸ਼ਾਦੀ ਵਾਲੀ ਹੈ'', ਭਾਬੀ ਜਾਨ ਨੇ ਕਿਹਾ । ਢਿਰ ਹੌਲੇ ਜਿਹੇ ਬੋਲੀ, ''ਓ, 
ਇਸ ਨੂੰ ਕੀ ਵਿਖਾ ਰਹੇ ਰੋ ?'' 

'ਭਈ, ਇਹ ਸ਼ਾਦੀ ਵਿਚ ਕਿੱਥੇ ਸਨ $'' ਰਢਤ ਮੀਆਂ ਨੇ ਜਵਾਬ ਦਿੱਤਾ ਅਤੇ 
ਫਿਰ ਮੈਨੂੰ ਕਹਿਣ ਲੱਗੇ, ''ਇਹ ਦੇਖੋ ...ਪਛਾਣਦੇ ਹੋ ਇਨ੍ਹਾਂ ਨੂੰ, ਇਹ ਨਵਾਬ ਰਾਮਪੁਰ 
ਹਨ, ਇਹ ਵੀ ਆਏ ਸਨ ਸ਼ਾਦੀ ਵਿਚ...ਇਹ ਅਸਦ ਭਾਈ ਰੀ ਰਿਸੀਵ ਕਰ ਰਹੇ 
ਹਨ... 

ਮੇਰੀਆਂ ਅੱਖਾਂ ਤਸਵੀਰ ਤੇ ਟਿਕ ਗਈਆਂ । ਅਸਦ ਭਾਈ ਗਾੜ੍ਹ ਨੀਲੇ ਰੋਗ 
ਦੀ ਸ਼ੇਰਵਾਨੀ ਪਾਈ ਹੱਸਦੇ ਰੋਏ ਨਵਾਬ ਸਾਹਿਬ ਦਾ ਸੁਆਗਤ ਕਰ ਰਹੇ ਸਨ । 
ਬਿਲਕੁੱਲ ਕਿਸੇ ਫ਼ਿਲਮੀ ਹੀਰੋ ਵਾਂਗ । 

ਦੀਵਾਰ ਤੇ ਤਸਵੀਰਾਂ ਬਦਲਦੀਆਂ ਜਾ ਰਹੀਆਂ ਸਨ । ਰਫਤ ਮੀਆਂ ਵੇਰਵਾ 
ਦਿੰਦੇ ਜਾ ਰਹੇ ਸਨ, ,.''ਇਹ ਜਫ਼ਰ ਭਾਈ ਨੂੰ ਵੇਖੋ...ਅਤੇ ਉਹ ਉਨ੍ਹਾਂ ਦੇ ਪਿੱਛੇ 
ਅੱਥਾ ਖੜੇ ਹਨ, ਕਿਸੇ ਗੱਲ ਤੇ ਨਾਰਾਜ਼ ਸਨ ਅੱਥਾ ਉਸ ਵਕਤ...ਅਤੇ ਉਹ ਵੇਖੋ... 
ਅੱਥਾ ਦੇ ਨਾਲ ਉਹ ਖੜੇ ਹਨ, ਕੀ ਨਾਂ ਹੈ ਉਨ੍ਹਾਂ ਦਾ...ਇਹ ਬੜੇ ਭਾਰੀ ਤੋਪ ਸਨ 
ਉਸ ਜ਼ਮਾਨੇ ਦੇ, ਅੱਬਾ ਦੇ ਬੜੇ ਜਿਗਰੀ ਸਨ,..ਅਤੇ ਇਹ ਪਾਰਟੀ ਦੀਆਂ ਤਿਆਰੀਆਂ 
ਹੋ ਰਹੀਆਂ ਹਨ, ਇਥੇ ਹੀ ਸਾਹਮਣੇ ਹੋਈ ਸੀ,..ਬਾਗ਼ ਵਿਚ...ਇਹ ਫੁਹਾਰੇ ਵੇਖ ਰਹੇ 
ਹੋ ਨਾਂ ।" ਮੇਰੀਆਂ ਨਜ਼ਰਾਂ ਸੱਚਮੁੱਚ ਫੁਹਾਰੇ ਤੋਂ ਠਹਿਰ ਗਈਆਂ ਸਨ । ਹੇਠਾਂ ਬਣੇ ਹੌਜ਼ 
ਵਿਚ ਬੱਤਖਾਂ ਤੈਰ ਰਹੀਆਂ ਸਨ. ..ਉਸੇ ਹੌਜ਼ ਵਿਚ, ਜਿਸ ਵਿਚ ਖਲੰ ਕੇ ਗਜ਼ਾਲਾ...ਫੁਹਾਰੇ 
ਦੀ ਉੱਚਾਈ ਦੇ ਵਿਚ ਵਿਚ ਇਕ ਛੱਤਰੀ ਜਿਹੀ ਬਣੀ ਰੋਈ ਸੀ, ਜਿਸ ਕਾਰਣ ਪਾਣੀ 
ਇਕ ਖਾਸ ਢੋਗ ਨਾਲ ਹੇਠਾਂ ਡਿੱਗ ਰਿਹਾ ਸੀ 1 ਛੱਤਰੀ ਦੇ ਹੇਠਾਂ, ਜਿਵੇ ਉਸ ਨੂੰ 
ਸੋਭਾਲਦਿਆਂ ਹੋਇਆਂ, ਪੱਥਰ ਵਿਚ ਤਰਾਸ਼ੇ ਗਏ ਫ਼ਰਿਸ਼ਤੇ ਸਨ, ਜਿਨ੍ਹਾਂ ਦੇ ਪਰਾਂ ਤੇ 
ਛੱਤਰੀ ਟਿੱਕੀ ਹੋਈ ਨਜ਼ਰ ਆ ਰਹੀ ਸੀ । 

ਫੁਹਾਰੇ ਦੀ ਛੱਤਰੀ ਹੁਣ ਟੁੱਟ ਚੁੱਕੀ ਸੀ । ਨਾਲ ਹੀ ਫਰਿਸ਼ਤਿਆਂ ਦੇ ਪਰ ਵੀ... 

"ਇਹ ਬੈੱਡਰੂਮ ਦੇਖੋ...ਅਸਦ ਭਾਈ ਨੇ ਸਜਾਇਆ ਸੀ...ਮੀਆਂ ਨੇ ਗੁਲਾਬ 
ਦੀ ਪੂਰੀ ਫ਼ਸਲ ਖਰੀਦੀ ਸੀ, ਕਿਸੇ ਕਾਸ਼ਤਕਾਰ ਤੇ, ਸਿਰਫ਼ ਸਜਾਵਟ ਲਈ...'' । 

ਸਾਹਮਣੇ ਰਫਤ ਮੀਆਂ ਦਾ ਸੁਹਾਗਤਾਤ ਵਾਲਾ ਬੇ ਡਰੂਮ ਨਜ਼ਰ ਆ ਰਿਹਾ ਸੀ। 
ਉਹੀ ਕਮਰਾ ਸੀ ਜਿਸ ਵਿਚ ਮੋ ਕੁੱਝ ਦੇਰ ਪਹਿਲਾਂ ਗਿਆ ਸਾਂ । ਪਰ ਬਹੁਤ ਸਾਰੇ 
ਫੁੱਲਾਂ ਅਤੇ ਗਜਰਿਆਂ ਨਾਲ ਸੱਜਿਆ ਰੋਇਆ । ਸਾਰੇ ਫਰਸ਼ ਤੇ ਗ੍ਰਲਾਬ ਦੀਆਂ 
ਪੰਖੜੀਆਂ ਵਿੱਛੀਆਂ ਹੋਈਆਂ ਸਨ । 

..'"'ਇਹ ਬੇਗਮ ਹਨ...ਨਾਲ ਹੀ ਲੁਬਨਾ ਅਤੇ ਉਹ ਅਰਸ਼ੀ...ਰੁਣ ਤਾਂ ਦੋਵੇ' 

ਵਿਚਾਰੀਆਂ ਪਾਕਿਸਤਾਨ ਵਿਚ ਹਨ,..ਅੱਛਾ, ਇਰ ਸ਼ਾਇਦ ਵਲੀਮੈ ਵਾਲੋਂ ਦਿਨ 


236 ਸਮਕਾਲੀਨ ਹਿੰਦੀ ਕਹਾਣੀਆਂ 


ਦੀ ਹੈ, ਇਸੇ ਕਮਰੇ ਵਿਚ ਲਈ ਸੀ...ਦੇਖੋ ਇੱਥੇ ਹੀ ਬੈਠੀਆਂ ਹੋਈਆਂ ਹਨ ਜਿੱਥੇ 
ਤੂ ਬੈਠਾ ਹੈ..." 

ਸਾਹਮਣੇ ਭਾਬੀ ਜਾਨ ਦੀ ਤਸਵੀਰ ਸੀ । ਠੀਕ ਇਸੇ ਜਗ੍ਹਾ ਤੇ ਬੈਠੀ ਹੋਈ । 
ਲਾਲ ਜਰੀ ਦੀ ਸਾੜ੍ਹੀ ਪਾਈ, ਬਹੁਤ ਖੂਬਸੂਰਤ, ਪਤਲੀ ਦੁੱਬਲੀ, ਨਾਜ਼ੁਕ ਜਿਹੀ 
ਭਾਬੀ ਜਾਨ । ਉਨ੍ਹਾਂ ਦੇ ਸਾਹਮਣੇ ਉਹੀ ਗਲਾਸਟਾਪ ਟੇਬਲ ਰੱਖੀ ਹੋਈ ਸੀ ਅਤੇ ਉਸ 
ਤੇ ਉਹੀ ਬੇਲਜੀਅਨ ਗਲਾਸ ਦਾ ਖੂਬਸੂਰਤ ਗੁਲਦਾਨ, ਜਿਸ ਵਿਚ ਵੱਡੇ ਵੱਡੇ 
ਲੰਮੀਆਂ ਟਹਿਣੀਆਂ ਵਾਲੇ ਲਾਲ ਸੁਰਖ ਅਤੇ ਪੀਲੇ ਗੁਲਾਬ ਰੱਖੇ ਹੋਏ ਸਨ । ਤਾਜ਼ੇ 
ਖੂਬਸੂਰਤ ਫੁਲ । 

ਬਿਨਾਂ ਕਿਸੇ ਵਿਚਾਰ ਦੇ ਮੇਰੀਆਂ ਨਜ਼ਰਾਂ ਆਪਣੇਂ ਸਾਮ੍ਹਣੇ ਕੁੱਝ ਦੂਰੀ ਤੇ ਰੱਖੀਆਂ 
ਹੋਈਆਂ, ਗਲਾਸ ਟਾਪ ਟੇਬਲ ਤੇ ਚਲੀਆਂ ਗਈਆਂ । ਉਹੀ ਟੇਬਲ ਸੀ । ਉਪਰ ਲੱਗੇ 
ਹੋਏ ਸ਼ੀਸ਼ੇ ਵਿਚ ਦੀਵਾਰ ਤੇ ਪੰ'ਦੀਆਂ ਤਸਵੀਰਾਂ ਦਾ ਇਕ ਧੁੰਦਲਾ, ਟੇਢਾ ਮੋਢਾ 
ਜਿਹਾ ਪਰਛਾਵਾਂ ਪੈ ਰਿਹਾ ਸੀ । ਤਸਵੀਰਾਂ ਬਦਲੀਆਂ ਜਾ ਰਹੀਆਂ ਸਨ, ਨਾਲ ਹੀ ਉਨ੍ਹਾਂ 
ਦੀਆਂ ਪਰਛਾਈਆਂ ਵੀ । ਅਤੇ ਧੁੰਦਲੇ, ਦੌੜਦੇ, ਇਕ ਦੂਜੇ ਵਿਚ ਘੁਲਦੇ ਹੋਏ ਰੰਗਾਂ 
ਦੇ ਫੈਲਾਉ ਦੇ ਵਿਚ ਘਿਰਿਆ ਹੋਇਆ, ਉਹੀ ਗੁਲਦਾਨ ਰੱਖਿਆ ਹੋਇਆ ਸੀ... 
ਬੇਲਜੀਅਨ ਗਲਾਸ ਦਾ ਬਿਲਕੱਲ ਖਾਲੀ ਗੁਲਦਾਨ । ਇਕ ਪਲ ਦੇ ਲਈ ਮੰਨੂੰ 
ਲੱਗਾ ਜਿਵੇ“ ਇਤਨੇ ਸਾਲਾਂ ਵਿਚ ਭਾਬੀ ਜਾਨ ਦਾ ਚਿਹਰਾ ਵੀ, ਉਸੇ ਗੁਲਦਾਨ 
ਦੀ ਤਰ੍ਹਾਂ ਖਾਲੀ ਹੋਂ ਗਿਆ ਸੀ । ਖੂਬਸੂਰਤ ਉਹ ਹੁਣ ਵੀ ਸੀ, ਉਹੀ ਨੱਕ-ਨਕਸ਼ਾ 
ਸੀ, ਉਹੀ ਗੋਰਾ ਰੰਗ ਪਰ ਕੋਈ ਚੀਜ਼ ਸੀ, ਜੋ ਨਹੀ` ਰਹੀ ਸੀ । ਲੰਮੀਆਂ ਟਹਿਣੀਆਂ 
ਵਾਲੇ ਸੁਰਖ ਅਤੇ ਪੀਲੇ ਗੁਲਾਬਾਂ ਜਿਹੀ ਕੌਈ ਚੀਜ਼...''...ਅਤੇ ਇਹ ਵਲੀਮ 
ਦੀਆਂ ਹਨ...'', ਰਫਤ ਮੀਆਂ ਕਹਿ ਰਹੇ ਸਨ, 'ਇਹ ਦੇਖੋ ਉਹ ਨਿਜ਼ਾਮ ਹੈਦਰਾਬਾਦ 
ਖੜ ਹਨ, ਅਸਦ ਹਨ ਉਨ੍ਹਾਂ ਨਾਲ...ਅਤੇ ਉਹ ਉਧਰ ਸਰ ਰੋਬਰਟ ਹਨ...ਅਤੇ 
ਉਹ... 

ਬਹੁਤ ਸਾਰੇ ਮਸ਼ਹੂਰ ਨਾਂ ਰਫਤ ਮੀਆਂ ਦੱਸਦੇ ਜਾ ਰਹੇ ਸਨ । ਕੁੱਝ ਦੇ ਚਿਹਰੇ 
ਮੌਰੀ ਪਛਾਣ ਵਿਚ ਵੀ ਆ ਰਹੇਂ ਸਨ, ਕਿਉਕਿ ਉਨ੍ਹਾਂ ਦੀਆਂ ਤਸਵੀਰਾਂ ਪਹਿਲਾਂ 
ਕਦੀ ਅਖਬਾਰਾਂ ਵਗੈਰਾ ਵਿਚ ਦੇਖੀਆਂ ਹੋਈਆਂ ਸਨ । ਅਸਦ ਭਾਈ ਦਾ ਚਿਹਰਾ 
ਬਾਰ ਬਾਰ ਭੀੜ ਦੇ ਵਿਚ ਵੱਖ ਨਜ਼ਰ ਆ ਜਾਂਦਾ ਸੀ । ਤਿੰਨਾਂ ਭਰਾਵਾਂ ਵਿਚ, ਅੱਬਾ 
ਦੀ ਸ਼ਖ਼ਸੀਅਤ ਆਪਣੀ ਪੂਰੀ ਤੇਜ਼ੀ ਅਤੇ ਮਿਜਾਜ਼ ਦੇ ਨਾਲ ਅਸਦ ਭਾਈ ਵਿਚ 
ਮੰਜੂਦ ਸੀ । 

'ਅਤੇ ਇਹ ਦਰੱਖਤ ਲਗਵਾ ਰਹੇ ਹਨ, ਅੱਥਾ, ਬੇਗਮ ਤੋ'...ਇਥੇ ਹੀ ਬਾਗ਼ 
ਵਿਚ...ਬਹੁਤ ਸਾਰੇ ਦਰੱਖਤ ਲਗਵਾਏ ਸਨ ਅੱਬਾ ਨੇ...ਅਸਾਂ ਸਾਰਿਆਂ ਨੇ ਲਗਵਾਏ 
ਸਨ...ਬਸ ਇਕ ਹੀ ਠੀਕ ਤਰ੍ਹਾਂ ਲੱਗ ਸਕਿਆ, ਉਹ ਉਧਰ ਵੇਖਿਆ ਹੋਵੇਗਾ ਤੂੰ ... 
ਤੇਰੇ ਪਿੱਛੇ ਇਕ ਅੰਬਾਂ ਦਾ ਦਰੱਖਤ ਹੈ ਨਾ...ਬਸ ਉਹ...ਅਸਦ ਮੀਆਂ ਨੇ 
ਲਾਇਆ ਸੀ...।'' 

ਕੁੱਝ ਦੇਰ ਤਕ ਸਿਰਫ਼ ਪ੍ਰੋਜੈਕਟਰ ਚਲਣ ਦੀ ਇਕ ਅਜੀਬ ਜਿਹੀ ਆਵਾਜ਼ 


ਜਹਾਜ 237 


ਹੁੰਦੀ ਰਹੀ, ਫਿਰ ਰਫਤ ਮੀਆਂ ਦੀ ਆਵਾਜ਼ ਆਈ, ''ਇਹ ਵੀ ਬਾਗ਼ ਦੀ ਹੈ...'' 

ਤਸਵੀਰ ਵਿਚ ਰਫਤ ਮੀਆਂ ਅਤੇ ਬੇਗਮ ਬਾਗ਼ ਵਿਚ ਟਹਿਲ ਰਹੇਂ ਸਨ । 

“ਭਈ ਕਸਮ ਨਾਲ, ਕਿਤਨਾ ਸੁੰਦਰ ਬਾਗ਼ ਸੀ ਇਹ ਉਨ੍ਹਾਂ ਦਿਨਾਂ ਵਿਚ । 
ਵਿਲਾਇਤੀ ਘਾਹ ਸੀ...ਬਿਲਕ੍ਰੱਲ ਜਿਵੇ ਗਲੀਚਾ,..ਹੁਣ ਤਾਂ ਜਦ ਤੋ ਇਨ੍ਹਾਂ 
ਸਾਰੇ ਮਿਉਨਸਿਪਾਲਿਟੀ ਵਾਲਿਆਂ ਨੇ ਪਾਣੀ ਦੇ ਮੀਟਰ ਲਾਏ ਹਨ...ਤਬਾਹ ਕਰ 
ਦਿੱਤਾ ਹੈ ।'' 

ਮੈ ਚੁੱਪਰਾਪ ਸੁਣ ਰਿਹਾ ਸਾਂ । 

ਉਸਦੇ ਬਾਅਦ ਹੌਰ ਕਈ ਮੂਵੀਜ਼ ਸਨ । ਪਿਕਨਿਕਾਂ ਦੀਆਂ, ਮਹਿਮਾਨਾਂ ਦੀਆਂ, 
ਸ਼ਿਕਾਰ ਦੀਆਂ । ਇਕ ਸ਼ਾਟ ਸੀ, ਜਿਸ ਵਿਚ ਰਫਤ ਮੀਆਂ ਮੁਰਦਾ ਸ਼ੇਰ ਦੇ ਉਪਰ 
ਇਕ ਪੈਰ ਰਖੀ ਖੜੇ ਸਨ, ਰਾਇਫਲ ਟਿਕਾਈ । 

''ਇਹ ਮੀਆਂ, ਆਖਰੀ ਸ਼ੇਰ ਮਾਰਿਆ ਸੀ'', ਰਫਤ ਮੀਆਂ ਨੇ ਦੱਸਿਆ । 

''ਜੀ'', ਮੰ" ਕਿਹਾ । 

ਅਤੇ ਨਾਲ ਹੀ ਭਾਬੀ ਜਾਨ ਦੀ ਇਕ ਵਿਅੰਗ ਭਰੀ ''ਉਹ ਹੂ ਦੀ ਆਵਾਜ਼ 
ਉਭਰ ਆਈ । ਉਸ ਦੇ ਨਾਲ ਹੀ ਬੱਤੀ ਜਗ ਗਈ । 

'ਲਉਂ ਮੀਆਂ--'' ਰਫਤ ਮੀਆਂ ਮੁਸਕਰਾ ਰਹੇ ਸਨ । 

"ਬਹੁਤ ਜ਼ੋਰਦਾਰ ਮੂਵੀਜ਼ ਹਨ'', ਮੈਨੂੰ ਕਹਿਣ ਦੇ ਲਈ ਹੋਰ ਕੁੱਝ ਨਹੀ” 
ਸੱਝਿਆ। 

ਰਫਤ ਮੀਆਂ ਪ੍ਰੋਜੈਕਟਰ ਅਤੇ ਫਿਲਮਾਂ ਨੂੰ ਸੋਭਾਲਣ ਲੱਗੇ । ਮੈਂ` ਭਾਬੀ ਜਾਨ ਵੱਲ 
ਵੇਖਿਆ । ਉਹ ਮੇਰੇ ਵੱਲ ਹੀ ਵੇਖ ਰਹੀ ਸੀ । ਇਕ ਪਲ ਦੇ ਲਈ ਉਹ ਚੰਕ ਜਿਹੀ 
ਗਈ ਅਤੇ ਫਿਰ ਇਕ ਸ਼ਰਮੀਲੀ ਜਿਹੀ ਅਫਸੋਸ ਭਰੀ ਮੁਸਕਰਾਹਟ ਉਨ੍ਹਾਂ ਦੇ ਚਿਹਰੇ 
ਤੇ ਫੈਲ ਗਈ । 

ਕੱਝ ਦੇਰ ਤਕ ਰਫਤ ਮੀਆਂ ਉਸ ਜ਼ਮਾਨੇ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ 
ਕਰਦੇ ਰਹੇ । ਭਾਬੀ ਜਾਨ ਬਹੁਤਾ ਕਰਕੇ ਚੁੱਪਚਾਪ ਹੀ ਬੈਠੀ ਰਹੀ । ਮੈ ਵੀ ਚੁੰਪ- 
ਚਾਪ ਰਫਤ ਮੀਆਂ ਦੀਆਂ ਗੱਲਾਂ ਸੁਣਦਾ ਰਿਹਾ । ਹੌਲੇ ਹੌਲੇ ਉਨ੍ਹਾਂ ਨੂੰ ਵੀ ਉਬਾਸੀਆਂ 
ਆਉਣ ਲੱਗੀਆਂ । ਮੈ ਘੜੀ ਵੱਲ ਵੇਖਿਆ ਬਾਰਾਂ ਵਜ ਚੁੱਕੇ ਸਨ । 

''ਅੱਛਾ ਫਿਰ'', ਮੈ` ਹੌਲੇ ਜਿਹੇ ਕਿਹਾ, ਹੁਣ ਚਲਾਂ, ਕਾਫੀ ਦੇਰ ਹੋ ਗਈ ।'' 

'ਹਾਂ, ਉੱਜ ਵੀ ਬਹੁਤ ਦਿਨਾਂ ਬਾਅਦ ਇਤਨੀ ਵਿਹਲ ਨਾਲ ਬੈਠਣਾ ਹੋਇਆ 
ਅੱਜ'', ਰਫਤ ਮੀਆਂ ਨੇ ਖੜੇ ਹੁੰਦਿਆਂ ਕਿਹਾ, ''ਅੱਛਾ ਫਿਰ,.._ 

ਮੈ ਉਨ੍ਹਾਂ ਦੋਹਾਂ ਨੂੰ ''ਸ਼ਬ-ਬ-ਖੌਰ'' ਕਹਿ ਕੇ ਕਮਰੇਂ ਤੋਂ ਬਾਹਰ ਆਇਆ । 


ਬਾਹਰ ਚਾਨਣੀ ਫੈਲੀ ਹੋਈ ਸੀ । 

ਮੈ ਇਕ ਵਾਰ ਸੋਚਿਆ ਕਿ ਕਮਰੇ ਵੱਲ ਚਲਾਂ ਪਰ ਫਿਰ ਲੱਗਿਆ ਕਿ ਅਜੇ 
ਨੀਦ ਨਹੀ ਆਏਗੀ । ਮੈ ਹੱਲੇ ਹੌਲੇ ਪੋਰਚ ਦੇ ਸਾਹਮਣੇ, ਕੁੱਝ ਹਟ ਕੇ, ਫੁਹਾਰੇ 
ਦੇ ਕੋਲ ਆ ਕੇ ਖਲੋਂ ਗਿਆ । ਸਾਹਮਣੇ ਜ਼ਮੀਨ ਵਿਚ ਧਸੀ ਹੋਈ ਬਿਊਕ 
ਖਲੌਤੀ ਸੀ, ਪੋਰਚ ਦੇ ਹਨੇਰੇ ਵਿਚ । ਖੱਬੇ ਪਾਸੇ ਹੇਠਾਂ ਸੜਕ ਦੇ ਉਸ ਪਾਰ, ਝੀਲ 


ਲਾ 


238 ਸਮਕਾਲੀਨ ਹਿੰਦੀ ਕਹਾਣੀਆਂ 


ਨਜ਼ਰ ਆ ਰਹੀ ਸੀ । ਦੂਰ ਤਕ ਫੈਲੀ ਹੋਈ, ਚਾਂਦੀ ਦੀ ਚਮਕਦੀ ਹੋਈ ਚਾਦਰ 
ਵਾਂਗ । ਖੱ ਬੇ ਪਾਸੇ ਵਾਲੇ ਲੰਮੇ ਬਰਾਮਦੇ ਦੇ ਵਿਚ ਥੋੜ੍ਹੀ ਥੋੜ੍ਹੀ ਦੂਰੀ ਤੋਂ ਚੰਨ ਦੀ 
ਚਾਨਣੀ ਦੇ ਟੁੱਕੜੇ ਵਿਛੇਂ ਹੋਏ ਸਨ । ਮੁਰਦਾ ਜਾਨਵਰਾਂ ਦੀ ਨਰਮ, ਮੁਲਾਇਮ 
ਖੱਲ ਦੀ ਤਰ੍ਹਾਂ । ਬਰਾਮਦੇ ਵਿਚ ਹੀ ਇਕ ਖੰਭੇ ਦੇ ਕੌਲ ਇਕ ਡੈਕਚੇਅਰ ਪਈ ਸੀ । 
ਬਿਲਕੁੱਲ ਖਾਲੀ.. ਜਹਾਜ ਤੇ ਉਪਰ ਵਾਲੀ ਡੈਕ ਤੇ ਇਕ ਬੁੱਢਾ ਜਰਮਨ ਹਮੇਸ਼ਾ 
ਅਜਿਹੀ ਹੀ ਡੈਕਚੇਅਰ ਤੇ ਬੈਠਾ ਰਹਿੰਦਾ ਸੀ । ਦੂਰ ਦੂਰ ਤਕ ਫੈਲੇ ਹੋਏ ਸਮੁਦਰ ਵੱਲ 
ਵੇਖਦਾ ਹੋਇਆ । ਕ੍ਰੰਝ ਦਿਨਾਂ ਬਾਅਦ ਸਾਡੇ ਦੋਹਾਂ ਵਿਚ ਪਛਾਣ ਹੋ ਗਈ ਸੀ । ਆਪਣੀ 
ਟੁੱਟੀ ਫੁੱਟੀ ਅੰਗਰੇਜ਼ੀ ਵਿਚ ਉਹ ਅਕਸਰ ਬਹੁਤ ਖੂਬਸੂਰਤ ਗੱਲਾਂ ਕੀਤਾ ਕਰਦਾ 
ਸੀ । ਇਕ ਵਾਰ ਸਮੁੰਦਰ ਦੇ ਬਦਲਦੇ ਹੋਏ ਰੌਗਾਂ ਨੂੰ ਲੌ ਕੇ ਮੈ` ਕੁੱਝ ਕਿਹਾ ਸੀ, 
ਕਿਉਕਿ ਪੂਰੇ ਦਿਨ ਭਰ ਵਿਚ ਸਮੁੰਦਰ ਢੇ ਕਈ ਰੰਗ ਬਦਲਦੇ ਸਨ । ਕਦੀ ਹਰਾ, 
ਕਦੀ ਨੀਲਾ, ਕਦੀ ਸਲੇਟੀ, ਕਦੀ ਅਸਮਾਨੀ ਅਤੇ ਕਦੀ ਬਿਲਕੁਲ ਕਾਲਾ । ਜਵਾਬ 
ਵਿਚ ਬੁੱਢੇ ਜਰਮਨ ਨੇ ਮੁਸਕ੍ਹਾਂ ਦਿਆਂ ਹੋਇਆਂ, ਮੇਰੇ ਵੱਲ ਵੇਖ ਕੇ ਆਪਣੀ ਉਸੇ ਅੰਗਰੇਜ਼ੀ 
ਵਿਚ ਕਿਹਾ ਸੀ, ਇਟ ਨ ਡਾ ਕਲਰ ਆਫ ਡਾ ਸਕਾਈ ਡੈਟ ਚੇ'ਜਸ, ਯੋਗ ਮੈਨ, 
ਨਾਟ ਆਫ ਡਾਸੀ,,. 

ਛੁੱਟੀ ਦਾ ਦਿਨ ਨ ।_ਜਫ਼ਰ ਭਾਈ ਅਤੇ ਰਫਤ ਮੀਆਂ ਸਵੇਰ ਤੋਂ` ਹੀ ਕਿਸੇ ਦੇ 
ਅੰਤਮ ਸਸਕਾਰ ਵਿਚ ਸ਼ਾਮਲ ਹੋਣ ਦੇ ਲਈ ਚਲੇ ਗਏ ਸਨ । ਹੁਣ ਦੁਪਹਿਰ ਹੋ 
ਚਲੀ ਸੀ । ਸਰਦੀ ਕੁੱਝ ਜ਼ਿਆਦਾ ਹੀ ਸੀ ਜਾਂ ਸ਼ਾਇਦ ਕਮਰੇ ਵਿਚ ਰਹਿਣ ਦੇ 
ਕਾਰਣ ਮਹਿਸੂਸ ਹੋ ਰਹੀ ਸੀ । ਨਾਵਲ ਲੈ ਕੇ ਬਾਹਰ ਧੁੱਪ ਵਿਚ ਬੈਠਣ ਦੇ ਵਿਚਾਰ 
ਨਾਲ ਮੈ ਕੋਠੀ ਦੇ ਪਿਛਵਾੜੇ ਵੱਲ ਨਿਕਲ ਆਇਆ ਸਾਂ । ਕੁੱਝ ਦਿਨ ਪਹਿਲਾਂ ਉੱਜ 
ਹੀ ਬਿਨਾਂ ਕਾਰਣ ਘੁੰਮਦਿਆਂ ਹੋਇਆਂ ਸੌ" ਇਹ ਹਿੱਸਾ ਵੇਖਿਆ ਸੀ । ਆਪਾ 
ਬੋਗਮ ਅਤੇ ਗਜ਼ਾਲਾ ਵਾਲੇ ਹਿੱਸੇ ਦੇ ਠੀਕ ਪਿਛਵਾੜੇ ਇਹ ਇਕ ਉਂਜਾੜ ਜਿਹਾਂ 
ਹਿੱਸਾ ਸੀ, ਜਿਸ ਵਿਚ ਇਕ ਪਾਸੇ ਕੌਨੇ ਵਿਚ, ਕਿਸੇ ਜ਼ਮਾਨੇ ਵਿਚ ਅਸਤਬਲ ਦੀਆਂ 
ਟੱਡੀਆਂ ਹੋਈਆਂ ਦੀਵਾਰਾਂ ਅਤੇ ਸ਼ਹਿਤੀਰਾਂ ਆਦਿ ਦਾ ਇਕ ਢੇਰ ਸੀ। ਉਸ ਤੌ” 
ਕੁੱਝ ਦੂਰੀ ਤੇ ਘੋੜਿਆਂ ਨੂੰ ਨਹਾਉਣ ਦੇ ਲਈ ਇਕ ਛੋਟਾ ਜਿਹਾ ਤਲਾਬ ਸੀ, ਜਿਸ 
ਵਿਚ ਹੁਣ ਕੜੇ ਕਰਕਟ ਦਾ ਇਕ ਵੱਡਾ ਸਾਰਾ ਢੇਰ ਸੀ । ਅਤੇ ਉਸ ਤੋ ਕੁਝ ਦੂਰੀ 
ਤੇ ਇਕ ਪੁਰਾਣਾ, ਬਹੁਤ ਵੱਡਾ ਇਮਲੀ ਦਾ ਦਰੱਖਤ ਸੀ ਜਿਸ ਦੇ ਚਾਰੇ ਪਾਸੇ ਇਕ 
ਪੱਕਾ ਗੋਲ ਚਬੂਤਰਾ ਬਣਿਆ ਹੋਇਆ ਜੀ। ਕੌਲ ਹੀ ਇਕ ਕਟੇ ਹੋਏ ਦਰੱਖਤ ਦਾ 
ਭਾਰੀ ਤਣਾ ਪਿਆ ਹੋਇਆ ਸੀ । ਮੈ ਉਸੇ ਤੇ ਬੈਠਾ ਨਾਵਲ ਪੜ੍ਹ ਰਿਹਾ ਸਾਂ । 
ਕੱਝ ਦੇਰ ਇਕ ਮੁਨਾਸਿਬ ਜਿਹਾ ਹਿੱਸਾ ਲੱਭ ਕੇ ਮੈ ਉਸ ਤਣੇ ਤੇ ਅੱਧ ਲੋਟਿਆ 
ਜਿਹਾ ਹੋ ਗਿਆ । ਧੁੱਪ ਬਹੁਤ ਅੱਛੀ ਲੱਗ ਰਹੀ ਸੀ । ਕੁੱਝ ਦੇਰ ਦੇ ਲਈ ਮੇਰੀਆਂ 
ਨਜ਼ਰਾਂ ਆਕਾਸ਼ ਤੇ ਟਿਕ ਗਈਆਂ । ਬਿਲਕੁਲ ਸਾਫ਼, ਨੀਲੇ ਰੋਗ ਦਾ ਫੈਲਾਅ । 

ਨਾਵਲ ਪੜ੍ਹਦਿਆਂ ਪੜ੍ਹਦਿਆਂ ਹੀ ਕੁੱਝ ਨਾ ਬਾਅਦ ਮਹਿਸ੍ਹਸ ਹੋਇਆ ਜਿਵੇ' 
ਆਸ ਪਾਸ ਕੁੱਝ ਹਰਕਤ ਜਿਹੀ ਹੋ ਰਹੀ ਹੈ। ਮੈ' ਗਰਦਨ ਘੁਮਾਈ ਤਾਂ ਵੇਖਿਆ, 
ਸਾਹਮਣੇ ਕਾਫੀ ਦੂਰ ਆਪਾ ਬੇਗਮ ਵਾਲੇ ਰੱਸੇ ਦੇ ਪਿਛਲੇ ਦਰਵਾਜ਼ੇ ਨੂੰ ਖੋਲ੍ਹ ਕੇ 


ਜਹਾਜ 239 


ਗਜ਼ਾਲਾ ਬਾਹਰ ਨਿਕਲੀ ਸੀ । ਸ਼ਾਇਦ ਉਹ ਨਹਾ ਕੇ ਆਈ ਸੀ । ਕਿਉਕਿ ਫਿਰ 
ਉਹ ਨੇੜੇ ਹੀ ਇਕ ਵੱਡੇ ਪੱਥਰ ਤੇ ਇਸ ਪਾਸੇ ਪਿੱਠ ਕਰਕੇ ਆਪਣੇ ਵਾਲਾਂ ਨੂੰ ਫੈਲਾ 
ਕੇ ਬੈਠ ਗਈ । ਗਜ਼ਾਲਾ ਦੇ ਵਾਲ ਬਹੁਤ ਲੰਮੇ ਸਨ । ਰ 

ਗਜ਼ਾਲਾ ਨਾਲ ਇਸ ਦੌਰਾਨ ਬਸ ਇਕ ਵਾਰ ਹੋਰ ਮਿਲਣਾ ਹੋਇਆ ਸੀ । ਆਪਾ 
ਬੇਗਮ ਨੇ ਉਸ ਦਿਨ ਖਾਣੇ ਤੇ ਬੁਲਾਇਆ ਸੀ ਤਾਂ ਗਜ਼ਾਲਾ ਵੀ ਮੌਜੂਦ ਸੀ । ਉਸੇ 
ਤਰ੍ਹਾਂ ਦੀ ਮਾਮੂਲੀ ਰਸਮੀ ਗੱਲਬਾਤ ਉਸ ਦਿਨ ਵੀ ਹੋਈ ਸੀ । ਗਜ਼ਾਲਾ ਦਾ ਅੰਦਾਜ਼ 
ਬਿਲਕੁੱਲ ਉਹੀ ਸੀ । ਅਤੇ ਉਸ ਦਾ ਨਤੀਜਾ ਇਹ ਹੋਇਆ ਕਿ ਕਾਫੀ ਵਕਤ ਮੈ 
ਆਪਾ ਬੇਗਮ ਅਤੇ ਫਰਿਆਲ ਨਾਲ ਹੀ ਗੱਲਬਾਤ ਕਰਦਾ ਰਿਹਾ ਸਾਂ । 

ਹਾਂ, ਇਸ ਵਿਚ ਗਜ਼ਾਲਾ ਨੂੰ ਵੇਖਿਆ ਕਈ ਵਾਰ ਸੀ । ਦੋ ਤਿੰਨ ਵਾਰ ਉਸ 
ਦੀ ਆਵਾਜ਼ ਵੀ ਸੁਣਾਈ ਦਿੱਤੀ ਸੀ । ਸਗੋ` ਪਿਛਲੀ ਰਾਤ, ਜਦੋ“ ਗਜ਼ਾਲਾ ਦੀ 
ਆਵਾਜ਼ ਮੇਰੇ ਕੰਨਾਂ ਵਿਚ ਪਈ ਸੀ ਤਾਂ ਕਾਫੀ ਦੇਰ ਤਕ ਭਾਰੀ ਖਾਮੌਸ਼ੀ ਜਿਵੇ 
ਮੋਰੀਆਂ ਨਸਾਂ ਵਿਚ ਘੁਲ ਗਈ ਸੀ ਅਤੇ ਦੇਰ ਤਕ ਖੂਨ ਦੇ ਨਾਲ ਨਾਲ ਵਹਿੰਦੀ 
ਰਹੀ ਸੀ । ਗਜ਼ਾਲਾ ਨੇ ਸ਼ਾਇਦ ਆਪਾ ਬੇਗਮ ਨੂੰ ਕਿਹਾ ਸੀ, ਉੱਚੀ ਆਵਾਜ਼ ਵਿਚ 
ਲੱਗਭਗ ਚੀਖਦਿਆਂ ਹੋਇਆਂ, ''ਤਾਂ ਤੂ ਕੀ ਸਮਝਦੀ ਹੈ ਤੇਰੀ ਸਿਲਾਈ ਮਸ਼ੀਨ 
ਰਾਹੀ ਘਰ ਚਲਦਾ ਹੈ ? ਅਤੇ ਫਿਰ ਤੂੰ ਤਾਂ ਜਿਵੇ" ਸੱਚਮੁੱਚ ਮੋਰਾ ਨਿਕਾਹ ਪੜ੍ਹਵਾ 
ਦੇਵੇਗੀ, ਜੋ ਤੈਨੂੰ ਮੇਰੇ ਚਲਣ ਨਾਲ ਹੁਣ ਇਤਨੀ ਫਿਕਰ ਹੋ ਗਈ ਹੈ ।,..'' 

ਗਜ਼ਾਲਾ ਦਾ ਉਹ ਵਾਕ ਜਿਵੇ` ਮੇਰੇ ਦਿਮਾਗ਼ ਵਿਚ ਬਹੁਤ ਸਾਰੀਆਂ ਤਸਵੀਰਾਂ 
ਦੇ ਹੇਠਾਂ ਇਕ ਇਬਾਰਤ ਵਾਂਗ ਚਿਪਕ ਕੇ ਰਹਿ ਗਿਆ ਸੀ। ਪਿਛਲੇ ਦਿਨਾਂ 
ਵਿਚ ਕਈ ਵਾਰ ਅਜਿਹਾ ਹੋਇਆ ਸੀ ਕਿ ਕਾਫੀ ਰਾਤ ਗਏ ਕੋਈ ਗੱਡੀ ਮੁਰਾਦ 
ਮੰਜਲ ਦੇ ਬਾਹਰ ਆ ਕੇ ਰੁਕਦੀ ਸੀ ਅਤੇ ਉਸ ਵਿਚੋਂ ਗੁਜ਼ਾਲਾ ਉਤਰ ਕੇ ਚੁੱਪਚਾਪ 
ਘੁਰ ਵਿਚ ਦਾਖਲ ਹੋ ਜਾਂਦੀ ਸੀ । ਹਰ ਵਾਰ ਕੌਈ ਨਵੀ” ਗੱਡੀ... 

ਫਿਰ ਵੀ ਰਾਤ ਨੂੰ ਜਿਵੇਂ ਉਸ ਵਾਕ ਵਿਚ ਮੌਨੂੰ ਗਜ਼ਾਲਾ ਦੇ ਸੈਬੋਧ ਵਿਚ 
ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਸਨ । ਉਸ ਦੇ ਬਾਅਦ ਵੀ ਕਾਫੀ 
ਦੇਰ ਤਕ ਆਵਾਜ਼ਾਂ ਆਉ'ਦੀਆਂ ਰਹੀਆਂ ਸਨ । ਚੀਖਦੀਆਂ ਹੋਈਆਂ ਆਵਾਜ਼ਾਂ ,.. 

ਇਹ ਇਕ ਅਜੀਬ ਗੱਲ ਸੀ ਪਰ ਇਤਨੇ ਦਿਨਾਂ ਦੇ ਦੌਰਾਨ ਮੈ ਇਹ ਕਈ 
ਵਾਰ ਮਹਿਸੂਸ ਕੀਤਾ ਸੀ ਕਿ ਮੁਰਾਦ ਮੰਜਲ ਦੇ ਜ਼ਿਆਦਾਤਰ ਲੌਕ ਅਕਸਰ ਗੱਲ 
ਕਰਦਿਆਂ ਹੋਇਆਂ ਚੀਖਣ ਲੱਗਦੇ ਸਨ । ਜਫ਼ਰ ਭਾਈ ਅਤੇ ਰਫਤ ਮੀਆਂ ਤੋ ਲੈ ਕੇ 
ਭਾਬੀ ਜਾਨ, ਗਜ਼ਾਲਾ, ਇਥੋ ਤਕ ਕਿ ਹਲੀਮਾ ਭੂਆ ਨੂੰ ਵੀ ਅਕਸਰ ਮੈ" ਜ਼ਰਾ 
ਜ਼ਰਾ ਜਿਹੀਆਂ ਗੱਲਾਂ ਤੇ ਚੀਖਦਿਆਂ ਹੋਇਆਂ ਸੁਣਿਆ ਸੀ। ਕੋਈ ਵੀ ਆਪਸੀ 
ਗੱਲਬਾਤ ਬਸ ਕੁਝ ਹੀ ਦੇਰ ਤਕ ਲੋਕ ਆਰਾਮ ਨਾਲ ਕਰ ਪਾਂਦੇ ਸਨ । ਫਿਰ ਅਚਾਨਕ 
ਆਵਾਜ਼ਾਂ ਤੇਜ਼ ਹੋ ਜਾਂਦੀਆਂ ਸਨ ਅਤੇ ਅਚਾਨਕ ਮੈਨੂੰ ਜਹਾਜ ਦੀ ਜ਼ਿੰਦਗੀ ਦੀ ਯਾਦ 
ਆ ਜਾਂਦੀ । ਸਮੁੰਦਰ ਵਿਚ ਜਦੋ" ਕਦੀ ਤ੍ਰਫ਼ਾਨ ਆ ਜਾਂਦਾ ਜਾਂ ਲਹਿਰਾਂ ਤੇਜ਼ ਹੋ 
ਜਾਂਦੀਆਂ ਤਾਂ ਅਕਸਰ ਜਹਾਜ ਦੇ ਕਰੂਮੰਨ ਨੂੰ, ਇਕ ਦੂਜੇ ਨਾਲ ਜ਼ੋਰ ਜ਼ੌਰ ਨਾਲ, 
ਚੀਖਦਿਆਂ ਹੋਇਆਂ ਗੱਲਾਂ ਕਰਨੀਆਂ ਪੈੱਦੀਆਂ ਸਨ । ਤੇਜ਼, ਤੂਫ਼ਾਨੀ ਹਵਾ ਅਤੇ 


240 ਸਮਕਾਲੀਨ ਹਿੰਦੀ ਕਹਾਣੀਆਂ 


ਜਹਾਜ ਨਾਲ ਟਕਰਾਂਦੀਆਂ ਹੋਈਆਂ ਲਹਿਰਾਂ ਦੇ ਜ਼ਬਰਦਸਤ ਸ਼ੋਰ ਦੇ ਵਿਚ ਉਹ 
ਲੌਕ ਬੁਰੀ ਤਰ੍ਹਾਂ ਚੀਖਦੇ ਸਨ, ਪਰ ਸ਼ਬਦਾਂ ਦੇ ਵਿਚ ਹੀ ਟੁੱਟ ਕੇ ਬਿਖਰ ਜਾਂਦੇ ਸਨ... 

ਮੈ' ਨਾਵਲ ਫਿਰ ਖੋਲ੍ਹ ਲਿਆ, ਪਰ ਪੜ੍ਹਨ ਵਿਚ ਦਿਲ ਨਹੀ` ਲੱਗਾ । ਨਜ਼ਰਾਂ 
ਅਣਚਾਹੇ ਹੀ ਗਜ਼ਾਲਾ ਵੱਲ ਉੱਠ ਕੇ ਉਸਦੇ ਲੰਮੇ ਲੰਮੇ ਵਾਲਾਂ ਤੇ ਠਹਿਰ ਗਈਆਂ 
ਸਨ। 

__ ਕੁੱਝ ਦੇਰ ਬਾਅਦ ਗਜ਼ਾਲਾ ਅਚਾਨਕ ਹੀ ਉੱਠ ਬੈਠੀ ਅਤੇ ਉਸੇ ਦੌਰਾਨ 
ਉਸਦੀਆਂ ਨਜ਼ਰਾਂ ਇਸ ਪਾਸੇ ਉੱਠ ਗਈਆਂ । ਕ੍ਰੱਝ ਪਲਾਂ ਤਕ ਉਹ ਉੱਜ ਹੀ 
_ਖਲੌਤੀ ਮੇਰੇ ਵੱਲ ਵੇਖਦੀ ਰਹੀ । ਫਿਰ ਹੌਲੋਂ ਹੌਲੇ ਇਸੇ ਪਾਸੇ ਵੱਧਣ ਲੱਗੀ । 

''ਇਥੇ ਕਿਵੇ' ਬੈਠੇ ਹੋ ?'' ਉਸ ਨੇ ਨੇੜੇ ਆ ਕੇ ਆਪਣੀ ਉਸੇ ਖਾਸ ਸੈਤੁਸ਼ਟਤਾ 
ਨਾਲ ਪੁੱਛਿਆ । 

“ਉੱਜ ਹੀ ! ਕਮਰੇ ਵਿਚ ਜ਼ਰਾ ਸਰਦੀ ਲੱਗ ਰਹੀ ਸੀ...।'' 

'ਹੂੋਅਅ।' 

ਇਹ ਪਹਿਲਾ ਮੌਕਾ ਸੀ ਜਦੋ ਮੈ" ਗਜ਼ਾਲਾ ਨੂੰ ਸਾਦੇ, ਘਰੇਲੂ ਜਿਹੇ ਲਿਬਾਸ 
ਵਿਚ ਵੇਖ ਰਿਹਾ ਸਾਂ । ਉਹ ਨਹਾ ਕੇ ਨਿਕਲੀ ਸੀ, ਜਿਸ ਕਾਰਣ ਉਸਦੇ ਚਿਹਰੇ 
ਤੇ ਇਕ ਧੁਲਿਆ ਹੋਇਆ, ਹਲਕਾਪਨ ਨਿਖਰ ਆਇਆ ਸੀ । ਮੈਨੂੰ ਪਹਿਲੀ ਵਾਰ 
ਬਚਪਨ ਦੀ ਉਸ ਲਾਲ ਗਲ੍ਹਾਂ ਵਾਲੀ ਗੋਲ ਮਟੋਲ ਜਿਹੀ ਲੜਕੀ ਅਤੇ ਇਸ ਗਜ਼ਾਲਾ 
ਵਿਚ ਇਕ ਖਾਸ ਸਮਾਨਤਾ ਨਜਰ ਆਈ । 

“ਤੇਰੀ ਨੌਕਰੀ ਕਿਵੇ" ਚਲ ਰਹੀ ਹੈ ?'' ਗਜ਼ਾਲਾ ਪੁੱਛ ਰਹੀ ਸੀ । 

“ਠੀਕ ਹੈ। 

ਅਤੇਂ ਅਚਾਨਕ ਮੋਰਾਂ ਦਿਲ ਕੀਤਾ ਕਿ ਮੈਂ ਉਸ ਤੋ“ ਵੀ ਇਹੀ ਸੁਆਲ ਪੁੱਛਾਂ । 
ਪਤਾ ਨਹੀ“ ਕਿਉ ਅਚਾਨਕ ਮੈ' ਗਜ਼ਾਲਾ ਨੂੰ ਇਹ ਪੁੱਛ ਕੇ ਤਕਲੀਫ਼ ਪਹੁੰਚਾਣਾ 
ਚਾਹੁੰਦਾ ਸਾਂ । ਬਾਵਜੂਦ ਇਸ ਦੇ ਕਿ ਅੱਜ ਪਹਿਲ) ਵਾਰ ਉਹ ਮੈਨੂੰ ਇਤਨੀ ਚੌਗੀ 
ਲੱਗ ਰਹੀ ਸੀ । 

“ਕਿਧਰੇ ਗਏ ਨਹੀ ਅੱਜ,,.?'' ਕੁੱਝ ਦੇਰ ਬਾਅਦ ਇਕ ਹੋਰ ਸਵਾਲ । 

"ਹਾਂ ! ਦਿਲ ਨਹੀ” ਕੀਤਾ । 

'ਹੂਅਅ!' 

ਉਹ ਕੁੱਝ ਦੇਰ ਖਾਮੋਸ਼ ਖਲੌਤੀ ਜ਼ਮੀਨ ਵੱਲ ਵੇਖਦੀ ਰਹੀ । 

'ਇਕ ਗੱਲ ਆਖਾਂ ?'' ਕੁੱਝ ਦੇਰ ਬਾਅਦ ਆਪਣੇ ਆਪ ਹੀ ਮੇਰੇ ਮੂੰਹੇ' 
ਨਿਕਲ ਗਿਆ । 

“ਕੀ 

''ਬੁਰਾ ਤਾਂ ਨਹੀ” ਮੰ ਨੌਗੀ ?'' 

'ਨਹੀ” !' ਉਸ ਦੇ ਚਿਹਰੇ ਤੇ ਉਹ ਚੇਤਨਤਾ ਅਨਜਾਣੇਂ ਹੀ ਮੁੜ ਆਈ ਸੀ । 

“ਇਥੇ ਆਉਣ ਤੋਂ' ਪਹਿਲਾਂ ਸੋਚਿਆ ਸੀ ਕਿ...ਪਤਾ ਨਹੀ` ਕਿਉ ਤੇਰੇ ਨਾਲ 
ਮਿਲ ਕੇ ਇਕ ਖੁਸ਼ੀ ਜਿਹੀ ਹੋਵੇਗੀ,..'' ਰ੍ 


ਜਹਾਜ 244 


ਉਹ ਚੁੰਪਚਾਪ ਉਸੇ ਤਰ੍ਹਾਂ ਖੁਲੌਤੀ ਰਹੀ । ਫਿਰ ਉਸੇ ਸ਼ਧੀ ਹੋਈ ਆਵਾਜ਼ 
ਵਿਚ ਉਸ ਨੇ ਜਵਾਬ ਦਿਤਾ, ''ਮੈਂ` ਇਹ ਨਹੀ" ਸੋਚਿਆ ਸੀ । 

ਹਵਾ ਦੇ ਇਕ ਤੇਜ਼ ਬੁੱਲੇ ਨੇ ਵਾਤਾਵਰਣ ਵਿਚ ਇਕ ਹਲਕੀ ਜਿਹੀ ਸਫਸਰਾਹਟ 
ਪੈਦਾ ਕਰ ਦਿੱਤੀ ਸੀ । ਇਮਲੀ ਦੀ ਸਕੀਆਂ, ਨਾਲ਼ੂਕ ਖੱਤੀਆਂ ਆਹਿਸਤਾ-ਆਹਿਸਤਾ 
ਹੋਠਾਂ `ਡਿੱਗ ਰਹੀਆਂ _ਸਨ । ਮੇਰੀਆਂ ਨਜ਼ਰਾਂ ਉਪਰ ਵਲ ਉਠ ਗਈਆਂ ਅਤੇ 
ਮੈ ਵੇਖਦਾ ਰਹਿ ਗਿਆ । ਇਮਲੀ ਦਾ ਇਹ ਉਹੀ ਪੁਰਾਣਾ ਦਰੱਖ਼ਤ ਸੀ ਜਿਸ 
ਦੇ ਹੇਠਾਂ ਬਚਪਨ ਵਿਚ ਅਸੀ' ਦੋਵੇ ਤਪਦੀ ਦੁਪਹਿਰੇ ਖੇਡਿਆ ਕਰਦੇ ਸਾਂ । 
ਬਹੁਤ ਸੋਘਣਾ ਦਰੱਖ਼ਤ ਸੀ ਜਿਸ ਦੇ ਹੇਠਾਂ ਦੁਪਹਿਰ ਵਿਚ ਵੀ ਇਕ ਠੰਡਾ ਹਨੇਰਾ 
ਛਾਇਆ ਰਹਿੱਦਾ ਸੀ । ਪਰ ਹੁਣ ? ਬਹੁਤ ਥੋੜ੍ਹੀਆਂ ਪੱਤੀਆਂ ਬਚੀਆਂ ਸਨ ਅਤੇ 
ਉਧੜੀਆਂ ਹੋਈਆਂ ਟਹਿਣੀਆਂ ਦੇ ਵਿਚ ਧੁੱਪ ਅਤੇ ਰੌਸ਼ਨੀ ਦੀਆਂ ਮੋਟੀਆਂ ਮੋਟੀਆਂ 
ਕਿਰਨਾਂ ਹੇਠਾਂ ਬਣੇ ਚਬੂਤਰੇ ਅਤੇ ਆਸ ਪਾਸ ਦੀ ਜ਼ਮੀਨ ਤੇ ਪੈ ਰਹੀਆਂ ਸਨ... 

ਫੈਕਟਰੀ ਦੀ ਕਾਲੌਨੀ ਵਿਚ ਫ਼ਲੈਟ ਮਿਲਣ ਦੀ ਗੱਲ ਹਾਲਾਂ ਕਿ ਜਾਇਨ 
ਕਰਨ ਸਮੇ” ਹੀ ਹੋਈ ਸੀ, ਪਰ ਇਤਨੀ ਜਲਦੀ ਫ਼ਲੈਟ ਮੇਰੇ ਹੱਕ ਵਿਚ ਆ ਜਾਏਗਾ, 
ਇਹ ਮੈ ਨਹੀ ਸੋਚਿਆ ਸੀ । ਮੋਰਾ ਖ਼ਿਆਲ ਸੀ ਕਿ ਘੱਟ ਤੋਂ ਘੱਟ ਢੋ ਤਿੰਨ ਮਹੀਨੇ 
ਤਾਂ ਲੱਗ ਹੀ ਜਾਣਗੇ । ਪਰ ਅੱਜ ਪੂਰਾ ਹਫ਼ਤਾ ਹੋ ਚੁੱਕਾ ਸੀ । ਪੰਦ੍ਰਾਂ ਦਿਨਾਂ ਢੇ 
ਅੰਦਰ ਅੰਦਰ ਉਥੇ ਜਾ ਕੇ ਰਹਿਣਾ ਸ਼ੁਰੂ ਕਰਨਾ ਜ਼ਰੂਰੀ ਸੀ । ਪਿਛਲੇ ਦਿਨ ਮੈ 
ਕਰੀਬ ਕਰੀਬ ਰੋਜ਼ ਹੀ ਸੋਚਦਾ ਕਿ ਅੱਜ ਜਫ਼ਰ ' ਭਾਈ ਜਾਂ ਰਫਤ ਮੀਆਂ ਨਾਲ ਇਸ 
ਬਾਰੇ ਵਿਚ ਗੱਲ ਕਰਾਂਗਾ, ਪਰ ਹਰ ਰੋਜ਼ ਮੈਂ ਆਪਣੇ ਆਪ ਹੀ ਇਹ ਗੱਲ ਅਗਲੇ 
ਦਿਨ ਦੇ ਲਈ ਟਾਲ ਦਿੰਦਾ । ਹੁਣ ਹੌਲ ਹੌਲੇ ਮੈਨੂੰ ਆਪਣੇ ਆਪ ਤੋ ਹੀ ਗੱਸਾ 
ਆਉਣ ਲੱਗਾ ਸੀ । ਆਖ਼ਰ ਕਹਿਣਾ ਤਾਂ ਹੋਵੇਗਾ ਹੀ ਮੈਨੂੰ, ਅਤੇ ਫਿਰ ਉਸ ਵਿਚ 
ਸ਼ਰਮ ਕਿਸ ਗੱਲ ਦੀ ਸੀ ? 

ਦਰਵਾਜ਼ੇ ਤੇ ਖੜਖੜਾਹਟ ਹੋਈ । ਮੈ" ਆਰਾਮ ਕੁਰਸੀ ਤੇ ਬੈਠਿਆਂ ਬੈਠਿਆਂ 
ਹੀ ਕਿਹਾ, “ਕੌਣ ? ਖੁਲ੍ਹਾ ਹੈ ਦਰਵਾਜ਼ਾ ।' 

“ਹਜ਼ੂਰ ਮੈ ਹਾਂ,..'', ਜਫ਼ਰ ਭਾਈ ਦਾ ਨੌਕਰ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖ਼ਲ 
ਹੋਇਆ, ''ਤੁਹਾਨੂੰ ਯਾਦ ਕੀਤਾ ਹੈ ।' 

'ਅੰਛਾ, ਕਹਿਣਾ ਆਉਂਦਾ ਹਾਂ ਹੁਣੇ ।'' 

“ਜੀ ਹਜ਼ੂਰ ।' 

ਇਕ ਵਾਰ ਮੇਰੀਆਂ ਅੱਖਾਂ ਦੇ ਸਾਹਮਣੇ ਜਫ਼ਰ ਭਾਈ ਦਾ ਡਰਾਇੰਗ ਰੂਮ ਘੁੰਮ 
ਗਿਆ । ਉਨ੍ਹਾਂ ਦੇ ਦੋਸਤਾਂ ਢੇ ਆਉਣ ਦਾ ਵਕਤ ਹੋ ਗਿਆ ਸੀ । ਪਤਾ ਨਹੀ” ਕਿਉ” 
ਇਧਰ ਕੁਝ ਦਿਨਾਂ ਤੋ” ਮੈਨੂੰ ਇਨ੍ਹਾਂ ਮਜਲਿਸਾਂ ਤੋ ਇਕ ਨਫ਼ਰਤ ਜਿਹੀ ਹੋਣ ਲਗੀ 
ਸੀ । ਅੱਧਖੜ ਅਤੇ ਬੁੱਢੇ ਲੋਕਾਂ ਦੀ ਇਕ ਖ਼ਾਸ ਤਰ੍ਹਾਂ ਦੀ ਬਰਾਦਰੀ ਜਿਸ ਵਿਚ 
ਗੱਲਬਾਤ ਹਮੇਸ਼ਾਂ ਕੁਝ ਖ਼ਾਸ ਚੀਜ਼ਾਂ ਦੇ ਆਸ ਪਾਸ ਹੀ ਘੁੰਮਦੀ ਰਹਿੰਦੀ ਸੀ । 
ਸ਼ਟਾਬ, ਰਾਜਨੀਤੀ, ਬੁਰੇ ਚੁੱਟਕਲੇਂ ਅਤੇ ਇਕ ਬਹੁਤ ਵੱਡਾ ਬੀਤਿਆ ਹੋਇਆ 
ਜ਼ਮਾਨਾ । ਜਾਂ ਫਿਰ ਗ਼ੈਰਹਾਜ਼ਰ ਲੌਕਾਂ ਦੇ ਬਾਰੇ ਵਿਚ ਅਜੀਬ ਤਰ੍ਹਾਂ ਦੀਆਂ ਗੱਲਾਂ । 


242 ਸਮਕਾਲੀਨ ਹਿੰਦੀ ਕਹਾਣੀਆਂ 


ਅਸਲ ਵਿਚ ਜੋਫ਼ਰ ਭਾਈ ਦੇ ਦੌਂਸਤਾਂ ਵਿਚ ਸਿਰਫ਼ ਸਲੀਮ ਮੀਆਂ ਹੀ ਅਜਿਹੇ ਸਨ 
ਜੋ ਉਥੇ ਹਮੇਸ਼ਾਂ ਆਉਦੇ ਸਨ । ਨਹੀ ਤਾਂ ਹਰ ਵਾਰ ਦੋ ਤਿੰਨ ਚਿਹਰੇ ਨਵੇ` ਹੰਦੇ 
ਸਨ, ਜੋਂ ਕੁਝ ਦਿਨਾਂ ਤਕ ਤਾਂ ਲਗਾਤਾਰ ਨਜ਼ਰ ਆਉਂਦੇ ਫਿਰ ਅਚਾਨਕ 
ਗਾਇਬ ਹੋ ਜਾਂਦੇ ਸਨ । ਜਹਾਜ ਦੇ ਪੰਛੀਆਂ ਵਾਂਗ । ਮੈਨੂੰ ਕਈ ਵਾਰ ਯਾਦ ਆਇਆ 
ਕਿ ਜਹਾਜ ਜਦੋ“ ਬਰਤਾਨੀਆ ਤੋ ਚਲਿਆ ਸੀ ਤਾਂ ਉਸ ਤੇ ਬਿਅੰਤ ਪੰਛੀ ਬੈਠੇ ਹਏ 
ਸਨ । ਸਫ਼ਰ ਦੇ ਦੌਰਾਨ ਮੈ" ਅਕਸਰ ਵੇਖਿਆ ਸੀ ਕਿ ਸਵੇਰੇ ਹੀ ਵਧੇਰੇ ਕਰਕੇ 
ਪੰਛੀ ਦੂਰ ਸਮੁੰਦਰ ਵਲ ਉਂਡ ਜਾਂਦੇ ਸਨ ਅਤੇ ਸਾਰਾ ਦਿਨ ਪਤਾ ਨਹੀ” ਕਿਥੇ 
ਗ਼ਾਇਬ ਰਹਿੰਦੇ ਸਨ । ਪਰ ਸ਼ਾਮ ਹੁੰਦਿਆਂ ਹੀ ਉਹ ਫਿਰ ਵਾਪਸ ਮੁੜ ਆਉਦੇ ਸਨ । 
ਰਾਤ ਬਿਤਾਣ ਦੇ ਲਈ । ਬਾਅਦ ਵਿਚ ਉਸੇ ਬੁੱਢੇ ਜਰਮਨ ਨੇ ਮੈਨੂੰ ਦੱਸਿਆ ਸੀ ਕਿ 
ਬਹੁਤ ਸਾਰੇ ਪੰਛੀ ਮੌਸਮ ਬਦਲਣ ਤੋ ਜਗ੍ਹਾ ਬਦਲ ਲੌ'ਦੇ ਹਨ ਅਤੇ ਜਹਾਜ਼ ਵੀ 
ਉਸ ਦਾ ਇਕ ਸਾਧਨ ਹੈ, .. 

ਮੰ` ਉਠ ਕੇ ਕੱਪੜੇ ਬਦਲੇ ਅਤੇ ਬਾਹਰ ਨਿਕਲ ਆਇਆ । ਪੌਰਚ ਵਿਚ 
ਗੱਡੀਆਂ ਖੜੀਆਂ ਸਨ । ਮੈ” ਹੌਲੋਂ ਹੌਲੇ ਡਰਾਇੰਗ ਰੂਮ ਵਲ ਵਧਿਆ । ਜਦੋ" ਮੈ 
ਅੰਦਰ ਦਾਖ਼ਲ ਹੋਇਆ ਤਾਂ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਹੋਈ ਕਿਉਕਿ ਅੰਦਰ ਚਾਰ ਪੰਜ 
ਸਾਹਿਬ ਬੈਠੇ ਹੋਏ ਸਨ । ਬਿਲਕੁਲ ਖ਼ਾਮੌਸ਼ । ਸਲੀਮ ਮੀਆਂ ਨਹੀ ਸਨ । ਮੈ` ਸਲਾਮ 
ਕਰਦਾ ਹੋਇਆ ਇਕ ਪਾਸੇ ਸੋਫੇ ਤੇ ਜਾ ਕੇ ਬੈਠ ਗਿਆ । 

ਸ਼ਾਇਦ ਜ਼ਫਰ ਭਾਈ ਅੰਦਰ ਚਲੇਂ ਗਏ ਸਨ । ਮੈਨੂੰ ਇਕ ਅਜੀਬ ਜਿਹਾ ਅਹਿਸਾਸ 
ਹੋ ਰਿਹਾ ਸੀ । ਜਿਸ ਤਰ੍ਹਾਂ ਸਾਰੇ ਲੋਕ ਚੁੱਪਚਾਪ ਬੈਠੇ ਸਨ । ਮੈਨੂੰ ਲਗਿਆ 
ਜਿਵੇ” ਕਿਸੇ ਮਜ਼ਾਰ ਤੇ ਲੋਕ ਬੈਠੇ ਹਨ, ਫਾਤਿਹਾ ਪੜ੍ਹਦੇ ਹੋਏ, ਖ਼ਾਮੋਸ਼ । ਕਮਰੇ ਵਿਚ 
ਹਲਕੀ ਜ਼ਰਦ ਰੌਸ਼ਨੀ ਸੀ । ਮੋ ਉਪਰ ਵਲ ਵੇਖਿਆ, ਫਾਨ੍ਹਸ ਜਗ ਰਿਹਾ ਸੀ । 
ਸ਼ਾਇਦ ਉਸ ਦੇ ਸ਼ੀਸ਼ੇ ਪੀਲੇ ਪੇ ਗਏ ਸਨ, ਮੋ ਅੰਦਾਜ਼ਾ ਲਾਇਆ । ਜਹਾਜ਼ ਦਾ 
ਡਾਇਨਿੰਗ ਰੂਮ ਅਣਚਾਹਿਆਂ ਹੀ ਫਿਰ ਦਿਮਾਗ਼ ਵਿਚ ਘੁਮ ਗਿਆ । ਕਿਤਨੀ ਤੇਜ਼ 
ਰੌਸ਼ਨੀ ਹੁੰਦੀ ਸੀ ਉਸਦੀ, ਬਿਲਕੁਲ ਸਫੈਦ, ਜ਼ਿੰਦਗੀ ਵਰਗੀ ਚਮਕ ਲਏ ਹੋਏ । 

ਮੌਰੇ ਸਾਹਮਣੇ ਵਾਲੇ ਪਾਸੇ ਕੌਲ ਬੈਠੇ ਦੋ ਆਦਮੀਆਂ ਨੇ ਹਲਕੀ ਆਵਾਜ਼ ਵਿਚ 
ਗੱਲਬਾਤ ਸ਼ੁਰੂ ਕਰ ਦਿਤੀ ਸੀ । 

ਕੁਝ ਦੇਰ ਬਾਅਦ ਜਫ਼ਰ ਭਾਈ ਮੁਸਕ੍ਰਾਂ ਦਿਆਂ ਹੋਇਆਂ ਕਮਰੇ ਵਿਚ ਦਾਖ਼ਲ ਹੋਏ । 
ਮੋਰੇਂ ਸਾਹਮਣੇ ਬੈਠੇ ਹੋਏ ਦੋਵੇ" ਆਦਮੀ ਉਠ ਕੇ ਖਲੋਂ ਗਏ ਅਤੇ ਆਪਣੀ ਜਾਣ-ਪਛਾਣ 
ਕਰਵਾਣ ਲਗੇ । ਮੈ ਸੁਣਿਆ ਕਿ ਉਹ ਲੋਕ ਨੈਸ਼ਨਲ ਆਰਕਾਈਵਜ ਤੋ" ਆਏਸਨ । 


ਅਤ । 


“ਅੱਛਾ ਅੱਛਾ, ..ਬੈਠੋ''. ਜਫ਼ਰ ਭਾਈਂ ਕਹਿ ਰਹੇ ਸਨ । 

ਉਸ ਦੇ ਬਾਅਦ ਜਫਰ ਭਾਈ ਨੇ ਸਾਰੇ ਆਦਮੀਆਂ ਨਾਲ ਮੇਰੀ ਜਾਣ-ਪਛਾਣ 
ਕਰਵਾਈ ਅਤੇ ਫਿਰ ਆਪਣੇ ਦੋਸਤਾਂ ਤੋਂ ਇਜਾਜ਼ਤ ਲੈ ਕੇ ਉਨ੍ਹਾਂ ਦੋਹਾਂ ਨਾਲ ਗਲ 
ਕਰਨ ਲੱਗੇ । ਪਤਾ ਲੱਗਾ ਕਿ ਉਨ੍ਹਾਂ ਲੋਕਾਂ ਨੂੰ ਪਤਾ ਸੀ ਕਿ ਜਫਰ ਭਾਈ ਅਤੇ 
ਰਫਤ ਮੀਆਂ ਆਦਿ ਛੇ ਕੋਲ ਕੁਝ ਬਹੁਤ ਪੁਰਾਣੀਆਂ, ਰਾਜਨੀਤਕ ਮਹੱਤਤਾ ਰੱਖਣ 


2 


ਜਹਾਜ &43 


ਵਾਲੀਆਂ ਚਿੱਠੀਆਂ ਅਤੇ ਦੂਸਫੇ ਕਾਗਜ਼ਾਤ ਹਨ, ਜਿਨ੍ਹਾਂ ਨੂੰ ਆਰਕਾਈਵੜ ਵਾਲੋਂ 
ਵੇਖਣਾ ਜਾਂ ਖ੍ਰੀਦਣਾ ਚਾਹੁੰਦੇ ਸਨ 1 ਰ 

"ਹਾਂ ਜਨਾਬ, ਹੈ ਤਾਂ ਸਹੀ, ਬਰੂਤ ਸਾਰੀਆਂ ਚੀਜ਼ਾਂ, ਜਫਰ ਭਾਈ ਕਹਿ ਰਹੇ 
ਸਨ, “ਤੁਸੀ ਲੌਕ ਕਿਸੇ ਵੀ ਦਿਨ ਫੁਰਸਤ ਨਾਲ ਆਓ ਤਾਂ ਦੇਖ ਲੈਣਾ । ਅਸਲ 
ਵਿਚ ਸਾਡੇ ਕੌਲ ਤਾਂ ਬੇਅੰਤ ਚੀਜ਼ਾਂ ਹਨ । ਚਿੱਠੀਆਂ ਵਗੈਰਾ ਤਾਂ ਹਜ਼ਾਰਾਂ ਦੀ ਗਿਣਤੀ 
ਵਿਚ ਸਮਝੋ । ਮੇਰਾ ਮਤਲਬ ਹੈ ਕਿ ਸਾਰੀਆਂ ਇਤਨੀਆਂ ਮਹੱਤਵਪੂਰਣ ਤਾਂ ਨਹੀ` 
ਹੋਣਗੀਆਂ ਪਰ ਹੋਣਗੀਆਂ ਬਹੁਤ ਸਾਰੀਆਂ । ਕੁਝ ਤਾਂ ਅੱਥਾ ਜਾਨ ਨੂੰ ਹੀ ਲਿਖੀਆਂ 
ਸਨ ਜਿਨਾਰ ਸਾਹਿਬ ਨੇ,..ਮਲਿਕ ਏਲਿਜ਼ਾਬੈਥ ਦੀ ਵੀ ਇਕ ਚਿੱਠੀ ਹੈ,.., ਫਿਰ 
ਗਾਂਧੀ ਜੀ ਅਤੇ ਨਹਿਰੂ ਜ਼ੀ ਦੀਆਂ ਵੀ ਹਨ । ਮੇਰੇ ਛੋਟੇ ਭਰਾ ਹਨ, ਰਫਤੁਲਾਹ ਖ਼ਾਨ, 
ਉਨ੍ਹਾਂ ਕੋਲ ਵੀ ਬਹੁਤ ਸਾਰੀਆਂ ਚੀਜ਼ਾਂ ਹਨ, ਤੁਸੀ" ਵੇਖ ਲੈਣਾ ।'' 

'ਜੀ ਬਹੁਤ ਅੱਛਾ ।` 

"ਕੁਝ ਦੇਰ ਦੇ ਲਈ ਚੁੱਪ ਛਾ ਗਈ । ਫਿਰ ਜਫਰ ਭਾਈ ਨੇ ਹੌਲੇ ਜਿਹੇ ਪੁੱਛਿਆ, 
"ਅੱਛਾ ਤੁਸੀ` ਲੋਕ ਮੇਰਾ ਮਤਲਬ ਹੈ ਆਰਕਾਈਵਜ਼ ਵਾਲੋਂ, ਕੀ ਬਾਕਾਇਦਾ ਇਹਨਾਂ 
ਚੀਜ਼ਾਂ ਨੂੰ ਖਰੀਦਦੇ ਹੋ 1” 

“ਜੀ ਹਾਂ, ਜੋ ਇਮਪੰਰਟੋ” ਟ ਚੀਜ਼ਾਂ ਜਾਂ ਡਾਕਿਊਮੈ'ਟਸ ਹੁੰਦੇ ਹਨ, ਉਨ੍ਹਾਂ ਨੂੰ 
ਸਾਡੇ ਲੰਕੀ' ਖ਼ਰੀਦਦੇ ਹਨ ।'' 

“ਹੂ ਅ ਅ...ਮੋਰੇ ਖ਼ਿਆਲ ਨਾਲ ਜਿਸ ਤਰ੍ਹਾਂ ਮਿਉਜ਼ੀਅਮ ਵਾਲੇ ਲੋਕ 
ਖ਼ਰੀਦਦੇ ਹਨ /'' 

''ਜੀ ਹਾਂ, ਉਸੇ ਤਰ੍ਹਾਂ ਹੋ ਸਮਝੋ, ਪਰ ਮਿਊਜ਼ੀਅਮ ਵਾਲੋਂ ਲੋਕ ਪੈਸਾ ਬਹੁਤ 
ਜ਼ਿਆਦਾ ਦਿੰਦੇ ਹਨ, ਕਿਉਕਿ ਚੀਜ਼ਾਂ ਉਸੇ ਲਾਇਕ ਹੁੰਦੀਆਂ ਹਨ, ਜਿਵੇਂ ਪੇ ਟਿੰਗਜ਼ 
ਵਗੈਰਾ । ਸਪੱਸ਼ਟ ਹੈ ਉਨ੍ਹਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ ।'' 

'ਹਾਂ ਹਾਂ,..ਸਪੱਸ਼ਟ ਹੈ'', ਜਫਰ ਭਾਈ ਨੇ ਜਲਦੀ ਨਾਲ ਕਿਹਾ। ਫਿਰ 
ਕੁਝ ਰੁਕ ਕੇ ਮੌਰੇ ਵਲ ਅਤੇ ਆਪਣੇ ਦੋਸਤਾਂ ਵਲ ਵੇਖਦਿਆਂ ਹੋਇਆਂ ਮੁਸਕਰਾ ਕੇ 
ਬੋਲੇ, “ਭਈ) ਸਾਡੇ ਲੌਕਾਂ ਦੇ ਕੌਲ ਤਾਂ ਪਤਾ ਨਹੀ ਕਿਤਨੀਆਂ ਚੀਜ਼ਾਂ ਪਈਆਂ ਹਨ । 
ਅਤੇ ਪੈਸੇ ਕਰਕੇ ਤਾਂ ਅਸੀ' ਲੌਕ ਇਨਟ੍ਰੋਸਟਿਡ ਹਾਂ ਨਹੀ' । ਉਹ ਤਾਂ ਬਸ ਇਰ 
ਲਗਿਆ ਕਿ ਇਤਨੀਆਂ ਖ਼ਾਸ ਚੀਜ਼ਾਂ ਹਨ ਤਾਂ ਆਮ ਲੌਕਾਂ ਦੇ ਸਾਹਮਣੇ ਆਉਣੀਆਂ 
ਚਾਹੀਦੀਆਂ ਹਨ ਨਹੀ' ਤਾਂ ਸਾਡੇ ਲਈ ਤਾਂ. ..।'' 

“ਜੀ ਸਪੱਸ਼ਟ ਚੈ ।'' 

''ਤੁਸੀ' ਵੇਖੌਗੇ ਤਾਂ ਤੁਹਾਨੂੰ ਪਤਾ ਚਲੋਗਾ । ਜਨਾਬ, ਕੁਝ ਖ਼ਤ ਤਾਂ ਅਜਿਰੇ ਹਨ, 
ਜਿਨ੍ਹਾਂ ਦੇ ਕਾਰਨ ਅੱਧਾ ਇਤਿਹਾਸ ਗਲਤ ਸਾਬਤ ਹੋ ਸਕਦਾ ਹੈ. ..।'' 

ਰਾ 

ਥੋੜ੍ਹੀ ਦੇਰ ਤਕ ਜਫਰ ਭਾਈ ਉਸੇ ਦੇ ਬਾਰੇ ਵਿਚ ਹੌਰ ਗੱਲਬਾਤ ਕਰਦੇ ਰਹੇ । 
ਫਿਰ ਉਹ ਦੋਵੇ ਆਦਮੀ ਬਾਅਦ ਵਿਚ ਕਿਸੇ ਹੋਰ ਦਿਨ ਆਉਣ ਦਾ ਵਾਅਦਾ ਕਰਕੇ 
ਦਲੋਂ ਗਏ । 


244 ਸਮਕਾਲੀਨ ਹਿੰਦੀ ਕਹਾਂਣੀਆਂ 


“ਭਈ ਮਾਂਫੇ ਕਰਨਾਂ ।` ਇਹ ਲੈਂਕੇ ਆਂ ਗੌਏ ਤਾਂ...", ਜਫਰ ਭਾਈ ਉਨ੍ਹਾਂਨੂੰ 
ਬਾਹਰ ਛੱਡ ਕੇ ਕਮਰੇ ਵਿਚ ਵਾਪਸ ਆਉਂਦੇ ਹੋਏ ਬੋਲੋ । 

“ਨੌਹੀ', ਠੀਕ ਹੈਂ ਮੀਆਂ,.."', ਉਨ੍ਹਾਂ ਦੇ ਇਕ ਦਸਤ ਨੇ ਜੰਵਾਂਥ ਦਿਤਾ । ਜਫਰ 
ਭਾਈ ਨੰ ਨੌਕਰ ਨੂੰ ਆਵਾਜ਼ ਚਿੱਤੀ ਅਤੋ ਉੱਸ ਨੈ ਗਲਾਸ ਵਗੈਰਾ ਲਿਆਉਣ ਨੰ 
ਕਿਹਾ । 

ਜਾਮ ਤਿਆਰ ਹੋਂ ਚੁੱਕੇ ਸਨ । ਜਫਰ ਭਾਈ ਨੇ ਕਿਹਾ, "ਲਊ ਭਈ, ਚੁੱਕੌ । 
ਬਹੁਤ ਸਾਰੀਆਂ ਮਿਲੀਆਂ ਜੁਲੀਆਂ ਆਵਾਜ਼ਾਂ ਦੇ ਵਿੱਚ ਮੈ ਵੀ ਜਾਮ ਚੁੱਕ ਕੇ ਇਕ 
ਘੁੱਟ ਭਰ ਲਿਆ । 

ਸਾਹਮਣੇ ਬੈਠੇਂ ਹੋਏ ਇਕੋ ਸਾਹਿਬ ਜਫਰ ਭਾਈ ਨੂੰ ਕਹਿ ਚਹੇ ਸਨ, ''ਓ ਮੀਆਂ, 
ਹਾਂ, ਮੈ ਤਾਂ ਭੁੱਲ ਹੀ ਗਿਆਂ । ਉਹ ਅੱਥਾਸ ਮੀਆਂ ਹਨ ਨਾ, ਅਰੇਂ ਓ, ਉਹ ਮੌਲਾਨਾ 
ਦੇ ਛੋਟੇ ਭਰਾ, ਉਹ ਰਾਇਫਲ ਦੀ ਭਾਲ ਵਿਚ ਹਨ ਅੱਜ ਕੱਲ੍ਹ । ਤੂੰ ਤਾਂ ਆਪਣੀ 
ਬਰਣੀ ਸੰਖ੍ਰਿੰਗਫੀਲਡ ਕੱਢਣਾ ਚਾਹ ਰਿਹਾ ਸੈ' ਨਾ...ਆਖੋ' ਤਾਂ ਗੱਲ ਕਰਾਂ ?' 

ਮੈ ਉਨ੍ਹਾਂ ਦੇ ਚਿਹਰੇ ਵਲ ਵੇਖਦਾ ਰਹਿ ਗਿਆ । ਕਿਤਨੀ ਆਸਾਨੀ ਨਾਲ ਕਈ 
ਲੌਕ ਗੱਲ ਕਹਿ ਦਿੰਦੇ ਹਨ । ਕਿਸੇ ਵੀ ਤਰ੍ਹਾਂ ਦੀ ਗੱਲ । ਫ਼ੈਕਟਰੀ ਵਾਲਾ ਫਲੈਟ, 
ਮੈਨੂੰ ਧਿਆਨ ਆਇਆ । ਮੈ ਗਿਲਾਸ ਚੁੱਕ ਕੇ ਇਕ ਹੋਰ ਘੁੱਟ ਲਿਆ । 

ਜਫਰ ਭਾਈ ਦੂਸਰਾ ਪੈੱਗ ਬਣਾ ਰਹੇ ਸਨ । ਉਨ੍ਹਾਂ ਦੀਆਂ ਅੱਖਾਂ ਚਮਕਣ 
ਲਗੀਆਂ ਸਨ । 

ਵੇਟਰ ਦੂਸਰ) ਬੀਅਰ ਪਾ ਰਿਹਾ ਸੀ । ਥਕਾਣ ਘੁਲਣ ਜਿਹੀ ਲੰਗੀ ਸੀ । ਇਥੇ 
ਆ ਕੇ ਬੈਠਣਾ ਚੰਗਾ ਸਾਬਤ ਹੋਇਆ ਸੀ । 

ਆਫਿਸ ਵਿਚ ਅਚਾਨਕ ਹੀ ਲੰਚ ਦੇ ਬਾਅਦ ਛੁੱਟੀ ਹੋ ਗਈ ਸੀ । ਉਸ ਵਕਤ 
ਤਾਂ ਬਹੁਤ ਗ੍ਰੱਸਾ ਆਇਆ ਸੀ, ਕਿਉਕਿ ਅੱਜ ਸਵੇਰੇ ਜਦੋ ਨੌਕਰ ਨੇ ਜਗਾਇਆ ਸੀ 
ਤਾਂ ਆਫਿਸ ਜਾਣ ਦੀ ਬਿਲਕੁਲ ਤਬੀਅਤ ਨਹੀ” ਸੀ । ਫਿਰ ਕਿਸੇ ਤਰ੍ਹਾਂ ਆਪਣੇ ਆਪ 
ਨੂੰ ਤਿਆਰ ਕੀਤਾ ਸੀ । ਫਿਰ ਆਫਿਸ ਵਿਚ ਛੁੱਟੀ ਹੋ ਜਾਣ ਦੇ ਬਾਅਦ ਦਿਨ ਦਾ 
ਬਾਕੀ ਹਿੱਸਾ ਬਿਤਾਣਾ ਅੱਛੀ ਖਾਸੀ ਪ੍ਰੇਸ਼ਾਨੀ ਹੋ ਗਈ ਸੀ । ਆਖ਼ੀਰ ਵਿਚ ਫ਼ੈਸਲਾ 
ਕੀਂਤਾ ਸੀ ਕਿ ਇਥੇ ਆ ਕੇ ਬੀਅਰ ਪੀਤੀ ਜਾਏ । ਇਹ ਪਹਿਲੀ ਵਾਰ ਸੀ ਕਿ ਕਿਸੇ 
ਰੈਸਟੂਰੈੱਟ ਵਿਚ ਮੈ ਇਕੱਲਾ ਆਇਆ ਸਾਂ । 

ਅਸਲ ਵਿਚ ਸਵੇਰੇ ਜਦੋ ਨੀ'ਦਰ ਖੁਲ੍ਹੀ ਸੀ ਤਾਂ ਮਹਿਸੂਸ ਹੋ ਰਿਹਾ ਸੀ, ਜਿਵੇ' 
ਥਕਾਵਟ ਦੀ ਇਕ ਭਾਰੀ ਚਟਾਨ ਦੇ ਹੇਠਾਂ ਸਰੀਰ ਦੱ-ਬਿਆ ਪਿਆ ਸੀ । ਕੱਲ੍ਹ ਸਾਰੀ 
ਰਾਤ ਨੀਦ ਨਹੀ' ਆਈ ਸੀ । ਬਸ ਸਵੇਰੇ ਹੀ ਕਿਸੇ ਪਲ ਅੱਖਾਂ ਬੈਦ ਹੋ ਗਈਆਂ 
ਸਨ । 

ਕਾਫ਼ੀ ਰਾਤ ਬੀਤੇ ਤਕ ਗਜ਼ਾਲਾ ਅਤੇਂ ਆਪਾ ਬੇਗਮ ਦੀਆਂ ਆਵਾਜ਼ਾਂ ਆਉ ਦੀਆਂ 
ਰਹੀਆਂ ਸਨ । ਸਾਫ਼ ਸਾਫ਼ ਕੁਝ ਵੀ ਸੁਣਾਈ ਨਹੀ" ਦਿਤਾ ਸੀ ਪਰ ਇਤਨਾ ਜ਼ਰੂਰ 
ਮਹਿਸੂਸ ਹੋਇਆ ਸੀ ਕਿ ਕਿਸੇ ਬਹੁਤ ਖ਼ਾਸ ਸਮੱਸਿਆ ਨੂੰ ਲੈ ਕੇ ਕਾਫੀ ਦੇਰ 
ਗੱਲਬਾਤ ਚਲਦੀ ਰਹੀ ਸੀ । ਵਿਚ ਵਿਚ ਆਪਾ ਬੇਗਮ ਦੀਆਂ ਗਾਲ੍ਹਾਂ ਸੁਣਾਈ ਦੇਣ 


ਜਹਾਂਜ $45 


ਲਗਦੀਆਂ ਸਨ ਜਾਂ ਫਿਰ ਉਨ੍ਹਂ ਦੋ ਰੋਣ ਦੀ ਆਵਾਜ਼ ਆਣ ਲਗਦੀ ਸੀ । ਸ਼ੁਰੂ ਵਿਚ 
ਤਾਂ ਮੈਂ' ਬਹੁਤਾ ਧਿਆਨ ਨਹੀਂ ਦਿਤਾ ਸੀ, ਕਿਉਕਿ ਮੋਰਾ ਖ਼ਿਆਲ ਸੀ ਕਿ ਸ਼ਾਇਦ 
ਭਾਬੀ ਜਾਨ ਅਤੇ ਰਫਤ ਮੀਆਂ ਨੂੰ ਲੈ ਕੈ ਗੱਲਬਾਤ ਚਲ ਰਹੀ ਸੀ । ਭਾਬੀ ਜਾਨ ਕੱਲ੍ਹ 
ਦਿਨ ਵਿਚ ਆਪਣੇ ਪੇਕੇ ਚਲੀ ਗਈ ਸੀ । 

ਅਸਲ ਵਿਚ ਪਿਛਲੇ ਤਿੰਨ ਚਾਰ ਦਿਨਾਂ ਵਿਚ ਮੁਰਾਦ ਮੰਜਲ ਵਿੱਚ ਇਕ 
ਅਜੀਬ ਜਿਹੀ ਮਨਹੂਸੀਅਤ ਆ ਗਈ ਸੀ । ਬਿਲਕੁਲ ਜਿਵੇ" ਖਾਮੌਸ਼, ਠਹਿਰੇ ਹੋਏ 
ਸਮੁੰਦਰ ਵਿਚ ਅਚਾਨਕ ਤੂਫ਼ਾਨ ਆ ਜਾਂਦਾ ਹੈ । ਜੁੰਮੋ ਦੀ ਰਾਤ ਨੂੰ ਭਾਬੀ ਜਾਨ ਅਤੇ 
ਰਫਤ ਮੀਆਂ ਵਿਚਾਲੇਂ ਝਗੜਾ ਹੋਂ ਗਿਆ ਸੀ । ਨੌਬਤ ਇਥੋ ਤਕ ਪਹੁੰਚ ਗਈ ਕਿ 
ਆਖਰਕਾਰ ਜਫ਼ਰ ਭਾਈ ਉਥੋਂ ਤੱਕ ਪੁੱਜੇ ਸਨ ਤੇ ਉਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ 
ਸਮਝਾਇਆ ਸੀ । ਮੈ ਬਸ ਇਤਨਾ ਹੀ ਸਮਝ ਸਕਿਆ ਕਿ ਸਾਰਾ ਮਾਮਲਾ ਭਾਬੀ 
ਜਾਨ ਅਤੇ ਰਫਤ ਮੀਆਂ ਦੇ ਕੁੱਝ ਦੋਸਤਾਂ ਨੂੰ ਲੈ ਕੇਸੀ । ਸੋ ਉਹ ਰਾਤ ਅਤੇ ਅਗਲਾ 
ਦਿਨ ਇਨ੍ਹਾਂ ਹੀ ਗੱਲਾਂ ਵਿਚ ਬੀਤਿਆ ਸੀ । ਕਈ ਘੰਟੇ ਜਫ਼ਰ ਭਾਈ ਤੇ ਉਨ੍ਾਂ ਦੋਹਾਂ 
ਨੇ ਵੱਖ ਵੱਖ ਬੈਠ ਕੇ ਗੱਲਬਾਤ ਕੀਤੀ ਸੀ । ਪਰ ਨਤੀਜਾ ਕੁੱਝ ਨਹੀ" ਨਿਕਲਿਆ ਸੀ । 
ਕੱਲ੍ਹ ਅਰਥਾਤ ਐਤਵਾਰ ਨੂੰ ਭਾਬੀ ਜਾਨ ਕਾਫੀ ਭਾਰੀ ਸਾਜ਼ੋ ਸਾਮਾਨ ਦੇ ਨਾਲ 
ਆਪਣੇ ਪੇਕੇ ਚਲੀ ਗਈ ਸੀ । 

ਕੱਲ੍ਹ ਰਾਤ ਰਫਤ ਮੀਆਂ ਵੀ ਜਫ਼ਰ ਭਾਈ ਦੇ ਡਰਾਇੰਗ ਰੂਮ ਵਿਚ ਬਹੁਤ ਸਾਰੇ 
ਲੋਕਾਂ ਨਾਲ ਅਖੀਰ ਤਕ ਬੈਠੇ ਰਹੇਂ ਸਨ । 

ਬਾਰ੍ਹਾਂ ਵਜੇ ਦੇ ਕਰੀਬ ਮੈ ਆਪਣੇ ਕਮਰੇਂ ਵਿਚ ਮੁੜ ਆਇਆ ਸਾਂ । ਕਾਫੀ 
ਦੇਰ ਤੱਕ ਬਰਾਬਰ ਤੋਂ ਗੱਲਬਾਤ ਦੀ ਆਵਾਜ਼ ਆਉ ਦੀ ਰਹੀ ਸੀ । ਪਰ ਜਦੋ” 
ਆਪਾ ਬੇਗਮ ਦੇ ਰੌਣ ਦੀ ਆਵਾਜ਼ ਆਈ ਤਾਂ ਮੈ" ਚੁਂਪਰਾਪ ਖਿੜਕੀ ਦੇ ਕੌਲ ਆ 
ਕੇ ਖਲੋ ਗਿਆ । ਕਾਫੀ ਦੇਰ ਖਲੌਤੇ ਰਹਿਣ ਤੇ ਵੀ ਮੈ" ਬਸ ਸਿਸਕੀਆਂ ਵਿਚ 
ਫਸੀਆਂ ਗੈਦੀਆਂ ਗਾਲ੍ਹਾਂ ਤੋਂ” ਬਿਨਾਂ ਕੁੱਝ ਨਹੀ ਸੁਣ ਸਕਿਆ ਸਾਂ । 

ਸਵੇਰ ਦਾ ਨਾਸ਼ਤਾ ਜਫ਼ਰ ਭਾਈ ਦੇ ਨਾਲ ਹੀ ਹੋਇਆ ਸੀ । ਬਹੁਤੀ ਗੱਲਬਾਤ 
ਨਹੀ” ਹੋਈ ਸੀ । ਜਦੋ ਮੈ ਆਫ਼ਿਸ ਦੇ ਲਈ ਚਲਣ ਲੱਗਾ ਤਾਂ ਜਫ਼ਰ ਭਾਈ ਵੀ 
ਬਾਹਰ ਤੱਕ ਆਏ ਸਨ ਅਤੇ ਫਿਰ ਆਪਾ ਬੇਗਮ ਵੱਲ ਚਲੋਂ ਗਏ ਸਨ । 

ਪੰਜ ਵੱਜ ਰਹੇਂ ਸਨ । ਚਲਣਾ ਚਾਹੀਦਾ ਹੈ, ਮੈ" ਸੋਚਿਆ ਅਤੇ ਵੋਟਰ ਨੂੰ ਚੈਕ 
ਲਿਆਣ ਦਾ ਇਸ਼ਾਰਾ ਕਰਕੇ ਮੈ ਬਚੀ ਹੋਈ ਬੀਅਰ ਦੇਂ ਕਈ ਲੰਮੇ ਲੈਮੇ ਘੱਟ ਭਰ 
ਲਏ । 

ਮੁਰਾਦ ਮੰਜਲ ਤੱਕ ਪਹੁੰਚਦਿਆਂ ਸ਼ਾਮ ਘਿਰ ਆਈ ਸੀ । ਟੈਕਸੀ ਮੈ" ਗੈਟ 
ਤੇ ਰੁਕਵਾ ਲਈ ਅਤੇ ਫਿਰ ਰੋਲੋਂ ਹੌਲੇ ਕੌਪਾਉਂਡ ਵਿਚ ਦਾਖਲ ਹੋਇਆ । ਸਾਹਮਣੇ 
ਹੀ ਪੌਰਚ ਦੇ ਕੁੱਝ ਅੱਗੇ ਜਫ਼ਰ ਭਾਈ ਖੜੇ ਸਨ । ਅਤੇ ਉਨ੍ਹਾਂ ਦੇ ਅੱਗੇ, ਸੱਜੇ ਪਾਸੋ 
ਆਪਾ ਬੇਗਮ ਵਾਲੇ ਦਰਵਾਜ਼ੇ ਦੇ ਬਾਹਰ ਇਕ ਟੈਂਕਸੀ ਖਲੌਤੀ ਹੋਈ ਸੀ ਜਿਸ ਤੇ 
ਸਮਾਨ 'ਜ਼ਖਿਆ ਜਾ ਰਿਹਾ ਸੀ । ਮੈਂ” ਕੁੱਝ ਨਹੀ` ਸਮਝ ਸਕਿਆ, ਪੱਰ ਉਸ ਦੇ 
ਬਾਵਜੂਦ ਮੇਰੇ ਅੰਦਰ ਜਿਵੇ" ਕਿਧਰੇ ਕੁੱਝ ਕੈਥ ਜਿਹਾ ਗਿਆ । ਮੈ” ਜਫ਼ਰ ਭਾਈ 


246 ਸਮਕਾਲੀਨ ਹਿੰਦੀ ਕਹਾਣੀਆਂ 


ਵੱਲ ਵੱਧਿਆ । ਬੱਜਰੀ ਤੇ ਤੁਰਨ ਕਾਰਨ ਕਦਮਾਂ ਦੀ ਆਵਾਜ਼ ਸਾਰੇ ਵਾਤਾਵਰਣ 
ਵਿਚ ਗਜ ਰਹੀ ਸੀ । 

''ਕਹੋ,.,, ਆ ਗਏ...'', ਜਫ਼ਰ ਭਾਈ ਨੇ ਹੌਲੇ ਜਿਹੇ ਕਿਹਾ । 

''ਜੀ.,,ਪਰ ਇਹ ਕੀ ?'' ਮੇਰੇ ਮੂਹੋਂ ਨਿਕਲਿਆ । 

''ਕੱਝ ਨਹੀਂ'...ਗ਼ਜ਼ਾਲਾ ਜਾ ਰਹੀ ਹੈ ।'' ਉਨ੍ਹਾਂ ਨੇ ਆਵਾਜ਼ ਨੂੰ ਸੈਭਾਲਦਿਆਂ 
ਹੋਇਆਂ ਜਵਾਬ ਦਿੱਤਾ । 

“ਕਿੱਥੇ 7” 

'ਬੋਬਈ'', ਅਤੇ ਉਹ ਚੁੱਪ ਹੋ ਗਏ । 

ਹਨੇਰਾ ਹਰ ਪਲ ਗਾੜ੍ਹਾ ਹੁੰਦਾ ਜਾ ਰਿਹਾ ਸੀ । 

ਉਸੇ ਸਮੇਂ` ਦਰਵਾਜ਼ੇ ਤੋ ਬਾਹਰ ਗਜ਼ਾਲਾ ਨਿਕਲੀ ਅੜੇ ਉਸ ਦੇ ਨਾਲ ਫਰਿਆਲ 
ਸਿਸਕੀਆਂ ਲੈਦੀ ਹੋਈ । ਗਜ਼ਾਲਾ ਦੀ ਇਕ ਬਾਂਹ ਫਰਿਆਲ ਦੇ ਮੋਢੇ ਤੇ ਸੀ। 
ਬਾਹਰ ਜਾ ਕੇ ਉਸ ਨੇ ਇਕ ਵਾਰ ਤਾਂ ਫਰਿਆਲ ਨੂੰ ਆਪਣੇ ਨਾਲ ਚਿਪਕਾ ਕੇ 
ਹੌਲੇ ਜਿਹੇ ਕਿਹਾ, 'ਅਰੀ ਰੋ ਨਾ...ਪਾਗਲ'', ਅਤੇ ਫਿਰ ਉਸ ਤੋਂ` ਵੱਖ ਹੋਂ ਕੇ ਉਹ 
ਇਸ ਪਾਸੇ ਵਧੀ । ਜਫ਼ਰ ਭਾਈ ਦੇ ਕੋਲ ਆਕੇ ਉਸਨੇ ਇਕ ਵਾਰ ਮੇਰੇ ਵੱਲ 
ਵੇਖਿਆ ਅਤੇ ਉਸਦੇ ਬਾਅਦ ਜਫ਼ਰ ਭਾਈ ਨੂੰ ਬੋਲੀ, “ਅੱਛਾ ਬੜੇ ਅੱਬਾ...।' 

''ਅੱਛਾ ਬੇਟੇ'', ਜਫ਼ਰ ਭਾਈ ਨੇ ਆਪਣਾ ਹੱਥ ਉਸ ਦੇ ਸਿਰ ਤੇ ਰੱਖ ਲਿਆ 
ਅਤੇ ਹੌਲੇ ਜਿਹੇ ਬੋਲੋ, "ਖੁਦਾ ਖੁਸ਼ ਰੱਖੇ ਤੈਨੂੰ ,..'' 

ਗਜ਼ਾਲਾ ਨੇ ਇਕ ਵਾਰ ਮੇਰੇ ਵੱਲ ਵੇਖਿਆ ਅਤੇ ਚੁੱਪਰਾਪ ਸਲਾਮ ਦੇ ਲਈ 
ਹੱਥ ਚੁੱਕਿਆ । 

ਹਨੇਰਾ ਹੁਣ ਇਤਨਾ ਵੱਧ ਗਿਆ ਸੀ ਕਿ ਗਜ਼ਾਲਾ ਦਾ ਚਿਹਰਾ ਮੈਨੂੰ ਸਾਫ਼ ਸਾਫ਼ 
ਨਜ਼ਰ ਨਹੀ” ਆ ਰਿਹਾ ਸੀ । ਵਿਕ ਜ਼ਬਰਦਸਤ ਬੇਚੈਨੀ ਮੇਰੇ ਤੇ ਹਾਵੀ ਹੋ ਗਈ 
ਸੀ ਕਿ ਕਿਸੇ ਤਰ੍ਹਾਂ ਉਸਦੀਆਂ ਅੱਖਾਂ ਨੂੰ ਮੰ" ਵੇਖ ਸਕਾਂ,..ਉਸਦੇ ਚਿਹਰੇ ਨੂੰ, ,.ਕੀ 
ਪ੍ਰਭਾਵ ਸੀ ਉਸਦੇ ਚਿਹਰੇ ਤੇ ਇਸ ਵਕਤ ? 

ਅੱਛਾ ,,.ਖੁਦਾ ਹਾਫਿਜ਼ ', ਗਜ਼ਾਲਾ ਮੁੜ ਗਈ । 

ਉਹ ਸਿੱਧੀ ਟੈਕਸੀ ਵਿਚ ਜਾ ਕੇ ਬੈਠ ਗਈ । ਫਰਿਆਲ ਅਜੇ ਵੀ ਦਰਵਾਜ਼ੇ 
ਕੌਲ ਖਲੌਤੀ ਸਿਸਕੀਆਂ ਭਰ ਰਹੀ ਸੀ । ਟੈਕਸੀ ਸਟਾਰਟ ਹੁੰਦਿਆਂ ਹੀ ਉਹ ਅੰਦਰ 
'ਦੰੜ ਗਈ । ਕ੍ਰਝ ਦੇਰ ਤਕ ਟੈਕਸੀ ਦੇ ਔਕਜ਼ਹਾਸਟ ਦੀ ਆਵਾਜ਼ ਕੇਨਾਂ ਵਿਚ 
ਆਉਦੀ ਰਹੀ । ਅਤੇ ਫਿਰ ਥੱਕੀ ਹੋਈ, ਸਿਆਹ ਪੈੱਦੀ ਸ਼ਾਮ ਇਕ ਦਮ ਨਿਢਾਲ ਹੋਂ 
ਕੇ ਡਿੱਗ ਪਈ । 

ਅਸੀ“ ਦੋਵੇ ਪੋਰਚ ਵਿਚ ਵੜੇ । ਮੈੱ` ਹੱਥ ਵਧਾ ਕੇ ਪੌਰਚ ਦੀ ਲਾਟੀਟ 
ਜਗਾਈ । ਪੀਲੀ ਰੌਸ਼ਨੀ ਇਕ ਵਾਰ ਤਾਂ ਨਿਠਕ ਕੇ ਖਲੋ ਗਈ । ਸਹਿਮੀ ਹੋਂਈ । 
ਜਫ਼ਰ ਭਾਈ ਨੰ ਇਕ ਵਾਰ ਚੌਕ ਕੇ ਮੇਰੇ ਵੱਲ ਵੇਖਿਆ । ਪੌਰਚ ਦੀ ਕਮਜ਼ੋਰ 
ਰੌਸ਼ਨੀ ਵਿਚ ਉਨ੍ਹਾਂ ਦੇ ਚਿਹਰੇ ਦਾ ਰੋਗ ਅਜੀਬ ਜਿਹਾ ਹੋ ਗਿਆ । ਮਟਮੈਲਾ- 
ਜ਼ਰਦ ਜਿਹਾ । ਕਿਸੇ ਬਹੁਤ ਪੁਰਾਣੀ ਕਿਤਾਬ ਦੇ ਪੰਨਿਆਂ ਵਰਗਾ ਰੌਗ । 


ਜਹਾਜ 247 


ਇਥੋਂ" ਤੱਕ ਕਿ ਦਾੜ੍ਹੀ ਦੀ ਸੁਰਖੀ ਵੀ ਇਕ ਜ਼ੌਗ ਲੱਗੇ ਜਿਹੇ ਰੈਗ ਦੀ ਨਜ਼ਰ ਆ 
ਰਹੀ ਸੀ । ਮੈਨੂੰ ਪਹਿਲੀ ਵਾਰ ਜਾਪਿਆ ਜਫ਼ਰ ਭਾਈ ਕਾਫੀ ਬੁੱਢੇ ਸਨ । 

ਜਫ਼ਰ ਭਾਈ ਹੁਣ ਸਿਰ ਝੁਕਾਈ ਪੌਰਚ ਦੀਆਂ ਪੌੜੀਆਂ ਚੜ੍ਹ ਰਹੇ ਸਨ । ਮੈ 
ਉਥੇ ਹੀ ਖਲੌਤਾ ਉਨ੍ਹਾਂ ਨੂੰ ਡਰਾਇੰਗ-ਰੂਮ ਵਿਚ ਦਾਖਲ ਹੁੰਦਿਆਂ ਵੇਖਦਾ ਰਿਹਾ ਅਤੇ 
ਉਸ ਦੇ ਬਾਅਦ ਆਪਣੇ ਕਮਰੇ ਵੱਲ ਚਲ ਪਿਆ 1 

ਕਮਰੇ ਵਿਚ ਆ ਕੇ ਸੈਂ ਲਾਈਟ ਜਗਾਈ ਅਤੇ ਖਿੜਕੀ ਕੌਲ ਆ ਕੇ ਖੜਾ ਹੋ ਗਿਆ । 

ਬਰਾਬਰ ਤ` ਰੋਣ ਦੀ ਆਵਾਜ਼ ਆ ਰਹੀ ਸੀ। ਸ਼ਾਇਦ ਆਪਾ ਬੇਗਮ ਹੀ ਸੀ । 
ਸਾਹਮਣੇ ਕੁੱਝ ਦੂਰੀ ਤੇ ਹਨੇਰੇ ਵਿਚ ਅੰਬ ਦਾ ਉਹੀ ਇਕੱਲਾ ਦਰੱਖਤ ਝੁਕਿਆ ਖਲੋਤਾ 
ਸੀ । ਮੈਂ ਖਿੜਕੀ ਬਦ ਕਰ ਦਿੱਤੀ ਅਤੇ ਆਰਾਮ ਕੁਰਸੀ ਤੇ ਆਕੇ ਬੈਠ ਗਿਆ । 
ਬੇਦ ਅੱਖਾਂ ਵਿਚ ਇਕ ਮੂਵੀ ਜਿਹੀ ਚੱਲਣ ਲੱਗੀ ਸੀ--ਪਿਛਲੋਂ ਦਿਨਾਂ ਦੀ ਇਕ 
ਇਕ ਗੱਲ, ਇਕ ਇਕ ਤਸਵੀਰ,.,ਰਫਤ ਮੀਆਂ, ਭਾਬੀ ਜਾਨ, ਗਜ਼ਾਲਾ, ਜਫ਼ਰ 
ਭਾਈ... 

ਪਤਾ ਨਹੀ ਕਿਤਨੀ ਦੇਰ ਮੋ ਉਸੇ ਤਰ੍ਹਾਂ ਬੈਠਾ ਰਿਹਾ । ਜਦੋ ਘੜੀ ਵੱਲ 
ਵੇਖਿਆ ਤਾਂ ਸੱਤ ਵੱਜ ਰਹੇ ਸਨ । ਜਫ਼ਰ ਭਾਈ ਸ਼ਾਇਦ ਇਕੱਲੇ ਹੋਣਗੇ, ਮੈਨੂੰ ਧਿਆਨ 
ਆਇਆ । ਹਾਲਾਂ ਕਿ ਉਹਨਾਂ ਦੇ ਦੋਸਤਾਂ ਦੇ ਆਉਣ ਦਾ ਵਕਤ ਹੋ ਰਿਹਾਸੀ। 
ਮੰ" ਉੱਠਕਿ ਕੱਪੜੇ ਆਦਿ ਬਦਲੇ ਅਤੇ ਬਾਹਰ ਨਿਕਲ ਆਇਆ । ਰਫਤ ਮੀਆਂ ਦੇ 
ਹਿੱਸੇ ਵਿਚ ਬਿਲਕੁੱਲ ਹਨੇਰਾ ਸੀ । ਉਸਦੇ ਬਿਨਾਂ ਵੀ ਚਾਰੇ ਪਾਸੇ ਹਨੇਰੇ ਵਿਚ 
ਲਿਪਟੀ ਖਾਮੋਸ਼ੀ ਛਾਈ ਹੋਈ ਸੀ । ਬਸ ਪੰਰਚ ਦੀ ਲਾਈਟ ਜਗ ਰਹੀ ਸੀ । 
ਡਰਾਇੰਗ-ਰੂਮ ਵਿਚ ਵੀ ਰੌਸ਼ਨੀ ਸੀ । ਮੈ ਅੰਦਰ ਦਾਖਲ ਹੋਇਆ ਤਾਂ ਵੇਖਿਆ ਜਫ਼ਰ 
ਭਾਈ ਦੀਵਾਨ ਤੇ ਬਿਲਕ੍ਰੱਲ ਸਿੱਧੇ ਲੋਟੇ ਹੋਏ ਸਨ । ਮੈ ਛੱਤ ਵੱਲ ਵੇਖਿਆ । 
ਕਮਰੇ ਵਿਚ ਅਗਰਬੱਤੀਆਂ ਦੀ ਭਿੰਨੀ ਭਿੰਨੀ ਜਿਹੀ ਮਹਿਕ ਭਰੀ ਹੋਈ ਸੀ । ਇਕ 
ਪਲ ਦੇ ਲਈ ਮੰਨੂੰ ਜਾਪਿਆ ਜਿਵੇ ਮੈ ਕਿਸੇ ਬਹੁਤ ਪੁਰਾਣੇ ਸ਼ਾਹੀ ਮਹੱਲ ਦੇ 
ਤਹਿਖਾਨੇ ਵਿਚ ਖਲੌਂਤਾ ਹਾਂ ਅਤੇ ਸਾਹਮਣੇ ਹਜ਼ਾਰਾਂ ਸਾਲ ਪਹਿਲੋਂ ਦੀ, ਕਿਸੇ ਬਾਦਸ਼ਾਹ 
ਦੀ ਮਮੀ ਰੱਖੀ ਹੋਈ ਹੈ । 

ਕਦਮਾਂ ਦੀ ਆਵਾਜ਼ ਸੁਣ ਕੇ ਜਫ਼ਰ ਭਾਈ ਦਾ ਧਿਆਨ ਟੁੱਟਿਆ । ਉਹ ਉੱਠ 
ਕੇ ਬੈਠ ਗਏ “ਆਓ ਮੀਆਂ, ..'' । 

ਮੈ“ ਉਨ੍ਹਾਂ ਦੇ ਕੌਲ ਵਾਲੋਂ ਸੌਫ਼ੇ ਤੇ ਜਾ ਕੇ ਬੈਠ ਗਿਆ । 

ਸਾਡੇ ਦੋਹਾਂ ਦੇ ਸਾਹਮਣੇ ਵਾਲੀ ਟੱਬਲ ਤੇ ਇਕ ਟਰੇਅ ਵਿਚ ਚਾਰ ਪੰਜ 
ਗਲਾਸ ਰਖੇ ਹੋਏ ਸਨ । ਇਕ ਆਈਸ-ਬਕੇਟ ਅਤੇ ਇਕ ਵਿਸਕੀ ਦੀ ਬੋਤਲ । 

ਜਫ਼ਰ ਭਾਈ ਕ੍ਰੱਝ ਦੇਰ ਤਕ ਖਾਮੋਸ਼ ਬੈਠੇ ਗਲੀ ਵੱਲ ਵੇਖਦੇ ਰਹੇ, ਫਿਰ 
ਹੌਲੋ-ਹੌਲੇ ਉਨ੍ਹਾਂ ਦੀਆਂ ਨਜ਼ਰਾਂ ਉੱਠੀਆਂ । ਹਾਲਾਂ ਕਿ ਉਨ੍ਹਾਂ ਦਾ ਚਿਹਰ ਹੁਣ ਕਾਫੀ 
ਸਭਲ ਗਿਆ ਸੀ, ਪਰ ਫਿਰ ਵੀ ਮੈ ਉਨ੍ਹਾਂ ਵੱਲ ਵੇਖ ਨਹੀ" ਸਕਿਆ । 

“ਹੋਰ ਸੁਣਾਓ,.,.'', ਉਨ੍ਹਾਂ ਨੇ ਬੋਤਲ ਚੁੱਕਦਿਆਂ ਹੋਇਆਂ ਕਿਹਾ । ਫਿਰ ਕੱਝ 
ਰੁਕ ਕੇ ਬੌਲੇਂ, "ਅੱਜ ਤੇਰੇ ਅੱਥਾ ਦੀ ਚਿੱਠੀ ਆਈ ਸੀ ।'' ੍‌ 


448 ਸਮਕਾਲੀਨ ਹਿੰਦੀ ਕਹਾਣੀਆਂ 


“ਜੀ, ਮੈਨੂੰ ਕਹਿਣ ਦੇ ਲਈ ਹੋਰ ਕੁੱਝ ਨਹੀ' ਸੂੱਝਿਆ । 

ਜਫ਼ਰ ਭਾਈ ਨੇ ਦੌ ਜਾਮੇ ਤਿਆਰ ਕੀਤੇ ਅਤੇ ਮੇਰੇ ਵੱਲ ਵਚਧਾਾਂਦਿਆਂ ਰੋਇਆਂ 
ਬੌਲੇਂ, “ਅਗਲੇ ਹਫਤੇ ਆ ਰਿਹਾ ਹੈ ਇਥੇ, ਅਤੇ ਉਨ੍ਹਾਂ ਨੇ ਜ਼ਾਮ ਲੈ ਕੇ ਉੱਪਰ 
ਚੁੱਕਿਆ ।. 

ਮੈ ਵੀ ਇਕ ਘੁੱਟ ਲਿਆਂ, ''ਜੀ ਹਾਂ, ਮੈਨੂੰ ਵੀ ਲਿਖਿਆ ਸੀ, ਉਨ੍ਹਾਂ ਨੇ । 

“ਅਤੇ ਹਾਂ,.., ਸੁਣਿਆ ਹੈ ਤੈਨੂੰ ਫੈਕਟਰੀ ਵਲੋ ਮਕਾਨ ਮਿਲ ਗਿਆ ਹੈ, 
ਕਦੋ' ਜਾ ਰ੍ਹੇ ਹੋ ?'' ਉਨ੍ਹਾਂ ਦੀ ਆਵਾਜ਼ ਹੁਣ ਬਿਲਕੁੱਲ ਸਾਫ਼ ਸੁਣਾਈ ਦੇੱਦੀ ਸੀ । 

ਮੈ ਸੋਚ ਹੀ ਰਿਹਾ ਸਾਂ ਕਿ ਕੀ ਜਵਾਬ ਦੇਵਾਂ ਐਨੇ ਨੂੰ ਬਾਹਰ ਕਿਸੇ ਗੱਡੀ ਦੇ 
ਰੁੱਕਣ ਦੀ ਆਵਾਜ਼ ਆਈ । 

'ਜ਼ਾਇਦ ਸਲੀਮ ਆਏ,,,'' ਜਫ਼ਰ ਭਾਈ ਨੇ ਕਿਹਾਂ । 

ਸਲੀਮ ਮੀਆਂ ਹੀ ਸਨ । ਨਾਲ ਦੋ ਹੌਰ ਸਾਹਿਬ ਜਿਨ੍ਹਾਂ ਨੂੰ ਮੈ' ਪਹਿਲਾਂ ਕਦੀ 
ਨਹੀ ਵੇਖਿਆ ਸੀ । 

ਜਲੀਮ ਮੀਆਂ ਨੇ ਜਾਣ ਪਛਾਣ ਕਰਵਾਈ ਅਤੇ ਉਸਦੇ ਬਾਅਦ ਆਪਣਾਂ ਜਾਮ 
ਲੈ ਕੇ ਮੇਰੇ ਕੋਲ ਵਾਲੋਂ ਸੋਫੇ ਤੇ ਬੈਠਦਿਆਂ ਹੋਇਆਂ ਬੋਲੇ, “ਹੋਰ ਮੀਆਂ ਇਮਰੋਜ਼... 
ਕੀ ਖ਼ਬਰਾਂ ਹਨ ?_ 

“ਜੀ ਦੁਆ ਹੈ'', ਸੈ ਮੁਸਕਰਾਣ ਦੀ ਕੌਸ਼ਿਸ਼ ਕੀਤੀ । 

'ਯਾਰ ਤੇਰਾ ਨਾਂ ਉ ਖੂਬ ਹੈ'', ਸਲੀਮ ਮੀਆਂ ਨੇ ਇਕ ਲੰਮਾਂ ਘੁੱਟ ਭਰ ਕੇ 
ਢੋਅ ਲਾਉਂਦਿਆਂ ਕਿਹਾਂ । 

ਹਾਂ ਹਾਂ ਹਾਂ...'', ਜਫ਼ਰ ਭਾਈ ਨੇ ਆਪਣੇ ਗਲਾਸ ਵੱਲ ਵੇਖਦਿਆਂ ਹੋਇਆਂ 
ਹੌਲੋਂ ਜਿਹੇ ਕਿਹਾ, 

'“ਇਮਰੋਜ਼..,ਅਰਥਾਂਤ ਅੱਜ...ਨਾ ਬੀਤਿਆ ਹੋਇਆ ਨਾਂ ਆਉਣ ਵਾਲਾ...ਬਸ 
ਅੱਜ'' ਜਫਰ ਭਾਈ ਆਪਣੇ ਆਪ ਨੂੰ ਹੀ ਕਹਿ ਰਹੇਂ ਸਨ । 

''ਇਸ ਤੇ ਮੀਆਂ ਇਕ ਸ਼ੇਅਰ ਯਾਦ ਆ ਗਿਆ, ਸਾਹਮਣੇ ਬੈਠੇ ਹੋਏ ਸਾਹਬ 
ਨੇ ਕਿਹਾ ਅਤੇ ਸ਼ੇਅਰ ਸੁਨਾਣ ਲੱਗੇ । 

ਇਕ ਹੋਰ ਸ਼ਾਮ ਸ਼ੁਰੂ ਹੋ ਚੁੱਕੀ ਸੀ । ਜਾਂ ਇਤਨੀ ਹੀ ਦੇਰ ਵਿਚ ਇਕ ਪੂਰੀ 
ਮਨਹੂਸ ਅਤੇ ਬਹੁਤ ਹੀ ਦੁੱਖਦਾਈ ਸ਼ਾਮ ਬੀਤ ਚੁੱਕੀ ਸੀ । ਕੱਲ੍ਹ ਬਣ ਚੁੱਕੀ ਸੀ। 
ਅਤੇ ਇਕ ਨਵੀ', ਦੂਸਰੀ ਸ਼ਾਮ ਸ਼ੁਰ੍ ਹੋ ਚੁੱਕੀ ਸੀ । ਜਫ਼ਰ ਭਾਈ ਦਾ ਚਿਹਰਾ ਬੀਤ 
ਚੁੱਕੀ ਸ਼ਾਮ ਦੇ ਨਾਲ ਜਾ ਚੁੱਕਾ ਸੀ। ਰਾਤ ਭੁਰ ਦੇ ਲਈ । ਅਤੇ ਉਸ ਦੀ ਜਗ੍ਹਾ 
ਫਿਰ ਇਕ ਜਹਾਜ਼ ਦੇ ਕੌਂਪਟਨ ਦਾ ਚਿਹਰਾ ਆ ਗਿਆ--ਕੈਪਟੇਨ'ਸ ਬਾਲ ਵਾਲੀ 
ਰਾਤ ਵਾਲਾ ਚਿਹਰਾ ,.. 

ਜਹਾਜ ਜਦੋਂ ਸਫ਼ਰ ਦਾ ਆਖਰੀ ਹਿੱਸਾ ਤੈਅ ਕਰ ਰਿਹਾਂ ਸੀ ਤਾਂ 

ਬੋਬਈ ਪਹੁੰਚਣ ਤੋਂ' ਪਹਿਲਾਂ ਕੈਪਟੇਨ ਸ ਬਾਲ ਹੋਇਆ ਸੀ । ਕੈਪਟੇਨ ਵੱਲੋਂ 
ਸਫ਼ਰ ਸਲਾਮਤੀ ਨਾਲ ਖਤਮ _ਹੋਣ ਦਾ ਖ਼ਾਸ ਜਸ਼ਨ । ਜਹਾਜ ਦਾ ਵੱਡਾ 
ਡਾਇਨਿੰਗ ਹਾਲ ਬਿਲਕੱਲ ਭਰ ਗਿਆ ਸੀ । ਸਭ ਕੁੱਝ ਕੈਪਟੇਨ ਵੱਲੌ' ਸੀ=- 


ਜਹਾਜ ਵ49 


ਸ਼ਰਾਬ, ਖਾਣਾ, ਸਿਗ੍ਰੇਟਸ, ਸ਼ਿਗਾਰਸ,,.ਹੌਰ ਸਾਰੇ ਮੁਸਾਫ਼ਰਾਂ ਦੇ ਵਿਚ ਕੈਪਟਨ ਦਾ 
ਮੁਸਕਰਾਂਦਾ ਚਿਹਰਾ... 

ਜਫ਼ਰ ਭਾਈ ਦੇ ਗਲਾਸ ਵਿਚ ਥੋੜ੍ਹੀ ਜਿਹੀ ਸ਼ਰਾਬ ਹੋਰ ਬਚੀ ਸੀ। ਮੈ” ਉਨ੍ਹਾਂ 
ਦੇ ਚਿਹਰੇ ਵੱਲ ਵੇਖਿਆ । ਉਨ੍ਹਾਂ ਦੇ ਠੀਕ ਪਿੱਛੇ, ਆਤਿਸ਼ਦਾਨ ਦੇ ਬਰਾਬਰ ਇਕ 
ਸਟੈੱਡ ਤੇ.ਇਕ ਕਾਫੀ ਵੱਡਾ ਪੂਰੇ ਕੱਦ ਦਾ ਚੀਤਾ ਰਖਿਆ ਰੋਇਆ ਸੀ । ਉਸ 
ਦੀਆਂ ਅੱਖਾਂ ਨੂੰ ਵੇਖ ਕੇ ਲੱਗਦਾ ਸੀ ਜਿਵੇਂ ਉਹ ਕਿਸੇ ਵੀ ਪਲ ਜਫ਼ਰ ਭਾਈ ਦੇ 
ਉਪਰ ਛਾਲ ਮਾਰ ਦੇਵੇਗਾ । ਇਕ ਝੂਠੀ ਛਾਲ । 

ਅਚਾਨਕ ਆਤਿਸ਼ਦਾਨ ਦੇ ਅੰਦਰੋ" ਇਕ ਵੱਡਾ ਸਾਰਾ ਚੂਹਾ ਨਿਕਲ ਕੇ ਦਰਵਾਜ਼ੇ 
ਵੱਲ ਦੌੜਿਆ । 

ਮੈਨੂੰ ਇਕ ਕੈਬਣੀ ਜਿਹੀ ਆ ਗਈ । 

,-.ਜੰਹਾਂਜ ਤੇ ਉਸੇ ਬੁੱਢੇ ਜਰਮਨ ਨੇ ਮੈਨੂੰ ਇਕ ਵਾਰ ਦੱਸਿਆ ਸੀ ਕਿ ਜਦੋਂ' 
ਕੌਈ ਜਹਾਜ ਡੁਬਣ ਲੱਗਦਾ ਹੈ ਤਾਂ ਚੂਹੇ ਬੁਰੀ ਤਰ੍ਹਾਂ ਨੱਸਦੇ ਹਨ, .,ਬਾਹਰ ਨਿਕਲਣ 
ਦੀ ਕੌਸ਼ਿਸ਼ ਵਿਚ... 


ਨੈਨਸੀ ਦਾ ਧੂੜਾ 


--ਸਵਯੈ ਮਕਾਸ਼ 


ਸੁਨੀਆਂ, ਕਾਲੀਆਂ, ਪਾਣੀਦਾਰ, ਵੱਡੀਆਂ ਵੱਡੀਆਂ ਅੱਖਾਂ ਨਿਰੌਤਰ ਆਕਾਸ਼ ਵੱਲ 
ਤਕ ਰਹੀਆਂ ਹਨ । ਉਨ੍ਹਾਂ ਵਿਚ ਕੋਈ ਗਰਮਾਹਟ, ਕੇਂਈਂ ਜੀਵਨ, ਕੋਈ ਹਰਕਤ ਨਹੀ” 
ਹੈ । ਇਕ ਤ੍ਰਾਸਦੀ ਭਰੀ ਬੇਨਤੀ ਹੈ ਸਿਰਫ । ''ਮੁਗਤੀ ਦਿਰਾਓ ।'` ਬਸ...ਬਹੁਤ 
ਹੋ ਚੁੱਕਾ...ਹੁਣ ਮੁਕਤੀ ਦਿਉ । 

ਮੁਕਤੀ ਕਿਥੇਂ ਹੈ ? ਮੁਕਤੀ ਦਾ ਰੰਗ ਸ਼ਾਇਦ ਹਰਾ ਹੈ । ਡੰਡਿਆਂ ਦੀ ਮਾਰ 
ਵਿਚ...ਭੁੱਖ ਵਿਚ...ਅਪਮਾਨ ਵਿਚ...ਲਾਚਾਰੀ ਵਿਚ,..ਹਰ ਅਣਸੁਣੀ ਫਰਿਆਦ 
ਵਿਚ ਹਮੇਸ਼ਾਂ ਹਰਾ ਰੋਗ ਵਿਖਾਈ ਦਿੱਤਾ ਹੈ । ਹਰਾ ਕੱਚ ! ਤੋਤੇ ਦੇ ਖੰਭਾਂ 
ਵਰਗਾ । 

ਉਸ ਹਰਿਆਲੀ ਵਿਚ ਇਕ ਚਿਤਕਬਰਾ ਧੱਥਾ ਹੈ...ਅਕਸਰ ਅਚਲ ...ਉਹ 
ਮਾਂ ਹੈ । ਅਤੇ ਇਕ ਬਿਲਕੁਲ ਸਫੇਦ ਬਿੰਦੂ ਹੈ...ਕੁਦਦਾ ਫਸਿਆ ਹੋਇਆ... ਮੁੜ 
ਮੁੜ ਪਲਟਦਾ...ਕੁਦਦਾ ...ਉਹ ਉਸ ਦਾ ਬਚਪਨ ਹੈ । ਖੁਦ ਦਾ । 

ਖੋਤ ਦੇ ਵਿਚ ਮਚਾਨ ਤੇ ਖਲੌਤੀ 'ਬਾਈ'' ਦੀ ਤਰ੍ਹਾਂ,..ਚਾਰੇ ਪਾਸੇ ਨਜ਼ਰਾਂ 
ਦੌੜਾਂਦੀ...ਕੌਨ ਖੜੇ ਕਰਦੀ...ਸਾਰੇ ਬਦਲਦੇ ਦ੍ਰਿਸ਼ਾਂ ਤੇ ਨਜ਼ਰ ਰੱਖਦੀ...ਦੇਰ ਹੋ 
ਜਾਣ ਤੋਂ ਬੁਲਾਂਦੀ ,..ਸੈਕਟ ਵੇਖ ਕੇ ਦੌੜੀ ਆਉ'ਦੀ...ਕਨਾਂ ਨੂੰ, ਪੁਠਿਆਂ ਨੂੰ, ਸਰੀਰ 
ਨੂੰ ਪਿਆਰ ਨਾਲ ਚੱਟਦੀ,..ਇਹ ਮਾਂ ਹੈ । 

ਮਾਂ ਦੈ ਗੁਲਾਬੀ ਤਣੋਂ ਹੋਏ ਥਣ ਹਨ । ਦੁੱਧ ਨਾਲ਼ ਭਰੇ ਹੋਏ...। ਉਹ 
ਦੌੜਦੇ ਹੋਏ ਆਉਂਦੇ ਹਨ ਅਤੇ ਚੁੰਘਦਿਆਂ ਸਾਰ ਅੰਮ੍ਰਿਤ ਦੀ ਧਾਰ ਛੱਡਣ ਲਗਦੇ 
ਹਨ । ਇਕ ਨਹੀ”, ..ਚਾਰ-ਚਾਰ । ਸਾਰੇ ਦੇ ਸਾਰੇ ਭਰੇ ਹੋਏ । ਹਰ ਹਮੇਸ਼ । ਕਦੀ ਇਕ 
ਤੋ ਪੀ'ਦਾ ਹੈ,..ਫਿਰ ਉਸ ਨੂੰ ਛੱਡ ਕੇ ਦੂਜੇ ਤੇ ਲੱਟੂ ਹੋ ਜਾਂਦਾ ਹੈ,..ਫਿਰ ਤੀਸਰੇ ਨੂੰ 
ਜਾਂਚਦਾ ਹੈ । ਹੈ ਸਭ ਵਿਚ । ਕੀ ਕੀ ਪੀ ਲਏ ਜਲਦੀ ਜਲਦੀ । ਅਤੇ ਮਾਂ ਪੁੱਠੇ ਚੱਟਦੀ 
ਰਹਿੰਦੀ ਹੈ..,ਪਿਆਰ ਨਾਲ, ,.ਮਮਤਾ ਨਾਲ...ਤ੍ਰਿਪਤੀ ਨਾਲ । ਪਰ ਬਹੁਤ ਜਲਦੀ 
ਉਸ ਨੂੰ ਖਿਚ ਕੋ ਪਰ੍ਹੋ ਕਰ ਦਿਤਾ ਜਾੰਦਾ ਹੈ । ਵਿਰੌਧ ਵਿਚ ਲੱਤਾਂ ਫਟਕਾਰਦੀ ਮਾਂ 
ਦੇ ਪੈਰ ਬੈਨ੍ਹ ਦਿਤੇ ਜਾਂਦੇ ਹਨ । ਉਸ ਨੂੰ ਥਣਾਂ ਤੋਂ ਫੁੱਟ ਕੁ ਭਰ ਦੀ ਦੂਰੀ ਤੋਂ ਰਖਿਆ 
ਜਾਂਦਾ ਹੈ, .,ਤਰਸਦਾ ਹੋਇਆ,,.ਅਤੇ ਮਾਂ ਦੀਆਂ ਅੱਖਾਂ ਬੇਬਸੀ ਵਿਚ ਗਿੱਲੀਆਂ 


ਨੈਨਸੀ ਦਾ ਧੂੜਾਂ 251 


ਹੋਂ ਜਾਂਦੀਆਂ ਹਨ,..ਅਤੇਂ ਦੋਹਾਂ ਦੀਆਂ ਅੱਖਾਂ ਸਾਹਮਣੋ ਉਸ ਦੇ ਹਿੱਸੇ ਦਾ ਖਾਣਾ ਦੂਜੇ 
ਖੋਹ ਲੰ ਜਾਂਦੇ ਹਨ । 

ਇਹ ਔਨਿਆਂ ਅਤੇ ਮਜਬੂਰੀ ਨਾਲ ਉਸ ਦੀ ਪਹਿਲੀ ਪਛਾਣ ਸੀ । 

ਪਰ ਬਚਪਨ ਦੇ ਦੁੱਖਾਂ ਦੀ ਉਮਰ ਛੰਟੀ ਹੁੰਦੀ ਹੈ । ਫਿਰ ਕੁੱਦਣਾ ਸ਼ੁਰੂ ਹੋ ਜਾਂਦਾ 
_ਹੈ । ਨੈਨੀਆਂ ਉਸ ਨੂੰ ਖੈਡਣ ਵਿਚ ਲਾ ਲੰ'ਦਾ ਹੈ । ਕਦੀ ਗਰਦਨ ਤੇ ਹੱਥ ਫੇਰਦਾ 
ਹੈ, ਕਦੀ ਪਿੱਠ ਤੋਂ ।..,ਕਦੀ ਸਾਹਮਣੇ ਬੈਠ ਕੇ ਮੂੰਹ ਵਿਚ ਪੱਤੀਆਂ ਪਾਉ'ਦਾ 
ਹੈ, ਕਦੀ ਆਪਣੀ ਭਾਸ਼ਾ ਵਿਚ ਪਤਾ ਨਹੀ” ਕੀ ਕੀ ਗੱਲਾਂ ਕਰਦਾ ਹੈ । ਉਸ ਦੀ 
ਆਵਾਜ਼ ਵਿਚ ਪਿਆਰ ਹੈ। ਇਸ ਲਈ ਉਹ ਦੋਸਤ ਹੈ । ਦੌਸਤ ਉਸ ਨੂੰ ਆਪਣੇ ਪਿੱਛੋ 
ਦੌੜਾਂਦਾ ਹੈ । ਚਕਮਾ' ਦੇ ਕੇ ਪਿੱਛੇ ਮੁੜਦਾ ਹੈ ।...ਉਹ ਦੋਸਤ ਨੂੰ ਵੇਖਦਿਆਂ ਠਿਠਕ ਕੇ 
ਖੜਾ ਹੋ ਜਾਂਦਾ ਹੈ ਜਿਵੇ ਥੱਕ ਗਿਆ ਹੋਵੇ । ਅਤੇ ਨੈਨੀਆਂ ਕਿਲਕਾਰੀਆਂ ਮਾਰਦਿਆਂ 
ਹੋਇਆਂ ਤਾੜੀਆਂ ਵਜਾਂਦਾ ਹੈ । ਅਚਾਨਕ ਉਹ ਸਿਰ ਅੱਗੇ ਝੁਕਾ ਕੇ ਤੋਜ਼ੀ ਨਾਲ ਵਧਦਾ 
ਹੈ ਅਤੇ ਸਿੱਧਾ ਨੈਨੀਆਂ ਦੇ ਢੂੰਗਿਆਂ ਨਾਲ ਰੌਲੋਂ ਜਿਹੇ ਟਕਰਾਂਦਾ ਹੈ । ਨੈਨੀਆਂ 
ਖਿੜਖਿੜਾ ਕੇ ਹੱਸ ਪੈੱਦਾ ਹੈ ਅਤੇ ਉਸ ਦੀ ਗਰਦਨ ਨਾਲ ਲਿਪਟ ਜਾਂਦਾ ਹੈ । 

ਦੌਸਤ ਹੌਰ ਵੀ ਕਈ ਹਨ । ਉਨ੍ਹਾਂ ਦੇ ਨਾਂ ਨਹੀ” ਹਨ । ਉਨ੍ਹਾਂ ਨੂੰ "ਕੇਡਾ-ਕੇਂਡਾ'' 
ਦੇ ਸਮੂਹਕ ਨਾਂ ਨਾਲ ਪੁਕਾਰਿਆ ਜਾਂਦਾ ਹੈ । ਉਹ ਅਜੇ ਛੋਟੇ ਹਨ । ਉਸ ਦੇ ਹਮ- 
ਉਮਰ । ਜਦੋ“ ਉਹ ਕੁਝ ਵੱਡੇ ਹੋ ਜਾਣਗੇ ਤਦ ਉਹਨਾਂ ਦੇ ਨਾਂ ਰੱਖੇ ਜਾਣਗੇ । 

ਉਹ ਸਵੇਰੇ ਇਕੋ ਸਮੋ ਘੰਮਣ ਜਾਂਦੇ ਹਨ । ਜਲ੍ਹਸ ਦੀ ਸ਼ਕਲ ਵਿਚ । ਪਿੱਛੇ 
ਪਿੱਛੇ ਛੌਟੀਆਂ ਛੋਟੀਆਂ ਲੱਕੜੀਆਂ ਲਈ, ਮੂੰਹ ਤੋ" ਟਰਚ ਟਰਰ ਆਵਾਜ਼ਾਂ ਕੱਢਦੇ 
ਦੋ ਤਿੰਨ ਨੰਨ੍ਹੇ ਰਬਾਰੀ ਹੁੰਦੇ ਹਨ । ਵੱਡਿਆਂ ਵਾਂਗ ਪਗਰਖੀ ਪਾਈ, ਪੌਤੀਏ ਪਾਈ 
(ਜਦੋ ਕਿ ਹੋ ਸਕਦਾ ਹੈ ਅੰਗ ਰਖੀ ਤਾਂ ਹੋਵੇ, ਹੋਠਾਂ ਧੋਤੀ ਜਿਹੀ ਚੀਜ਼ ਪੂਰੀ ਤਰ੍ਹਾਂ 
ਗਾਇਬ ਹੋਵੇ) ਪਹਿਲਾਂ ਨੰਨੀਆਂ ਵੀ ਨਾਲ ਆਉਂਦਾ ਸੀ । ਉਸ ਦੀ ਆਵਾਜ਼... 
ਉਸ ਦਾ ਹਾਸਾ,..ਉਸ ਦੀ ਖਿੜਖਿੜਾਹਟ ਦੂਰ ਤਹੀ ਪਹਿਚਾਣ ਵਿਚ ਆਉਦੀ 
ਸੀ। ਨੈਨੀਆਂ ਬੁਲਾਂਦਾ ਤਾਂ ਉਹ ਕੇਨ ਖੜੇ ਕਰ, ਪੂਛ ਚੁੱਕੀ ਝੱਟ ਦੌੜਦਾ । ਜ਼ਰੂਰ 
ਕੋਈ ਮਜ਼ੇਦਾਰ ਗੱਲ ਹੋਵੇਗੀ । ਪਰ ਹੁਣ ਨੌਨੀਆਂ ਨਹੀ ਆਉਦਾ । ਉਹ ਸਕੂਲ 
ਜਾਣ ਲੱਗਾ ਹੈ । 

ਰਬਾਰੀ ਲੋਕ ਦਰਖ਼ਤਾਂ ਦੇ ਹੇਠਾਂ ਖਸਰ ਜਾਂਦੇ, ਸੌਲਾਸਾਰ ਖੌਡਦੇਂ, ਗੱਪਾਂ ਮਾਰਦੇ, 
ਮੌਰਚੰਗ ਵਜਾਂਦੇ, ਉਲ ਜਲੂਲ ' ਧੁਨਾਂ ਕੱਢਦੇ...ਸੌ" ਜਾਂਦੇ,..ਇਸ ਵਿਚ ਤੁਸੀ' ਮਸਤੀ 
ਨਾਲ ਟਹਿਲਦੇ ਰਹੋ, ਕੱਤੀ ਘਾਹ ਠੁੰਗਦੇ ਰਰੋਂ, ਇਕ ਦੂਜੇ ਨਾਲ ਮੱਥੇ ਲੜਾਂਦੇ 
ਰਹੋਂ...ਇਕ ਦੂਜੇ ਦੀ ਪਿੱਠ ਤੇ ਚੜ੍ਹਦੇ ਰਹੋਂ...ਥੱਕ ਜਾਓ ਤਾਂ ਬੈਠ ਜਾਓ ਅਡੇ ਅੱਖਾਂ 
ਬੰਦ ਕਰਕੇ ਮਸਤੀ ਨਾਲ ਜੁਗਾਲੀ ਕਰਦੇ ਰਹੋ । ਸ਼ਾਮ ਵੇਲੇਂ ਉਹ ਟਿਰਿਕ-ਟਿਰਿਕ 
ਕਰਦੇ ਸਭ ਨੂੰ ਸਮੋਟ ਕੇ ਘਰ ਲੈ ਜਾਣਗੇ...ਜਿਥੇਂ ਕਿਸੇ ਦੂਸਰੀ ਜਗ੍ਹਾ ਤੋਂ ਮਾਂ ਆਏਗੀ 
--.ਆੱਪਣੇ ਗੁਲਾਬੀ, ਤਣੇ ਰੋਏ, ਦੁੱਧ ਭਰੇ ਥਣਾਂ ਦੇ ਨਾਲ...ਅਤੇਂ ਨੌਨੀਆਂ,.,ਅਤੇ 
ਹਨੇਰਾ,,.ਵੱਖ ਵੱਖ ਆਵਾਜ਼ਾਂ,..ਅਤੇ ਇਕ ਕਿਲ੍ਹੇ ਦੇ ਨੇੜੇ ਦੀ ਠੰਡੀ ਜ਼ਮੀਨ । 

ਘਰ ਬਹੁਤ ਵੱਡਾ ਸੀ ਅਤੇ ਉਸ ਵਿਚ ਬਹੁਤ ਸਾਰੇ ਜੀਐ ਰਹਿੰਦੇ ਸਨ । ਕੁਝ 


252 ਰ ਸਮਕਾਲੀਨ ਹਿੰਦੀ ਕਹਾਣੀਆਂ 


ਨੈਨੀਆਂ ਜਿਹੇ, ਅਤੇ ਕੁਝ ਬਹੁਤ ਵੱਡੇ ਵੱਡੇ । ਇਕ ਬਹੁਤ ਵੱਡੀ ਔਰਤ ਸੀ ਜੋ ਬਹੁਝ 
ਵੱਡਾ ਕਾਲੇ ਰਗ ਦਾ ਘੱਗਰਾ ਪਹਿਨਦੀ ਸੀ ਅਤੇ ਉਸ ਦੇ ਹੱਥ ਵੀ ਬਹੁਤ ਵੱਡੇ ਵੱਡੇ 
ਸਨ । ਉਸ ਦਾ ਖੂਬ ਰੋਅਬ ਸੀ । ਪਰ ਉਹ ਵੀ ਦੌਸਤ ਸੀ । ਉਹ ਬਾਜਰੇ ਦੇ 
ਸੰਗਰੇ ਖੁਆਉ'ਦੀ ਸੀ, ਕਦੀ ਰਾਬੜੀ, ਕਦੀ ਲਾਪਸੀ, ਅਤੇ ਕਦੀ ਮੌਜ ਵਿਚ 
ਆਊਂਦੀ ਤਾਂ ਗੁੜ । ਉਹ ਬਹੁਤ ਜ਼ੌਰ ਨਾਲ ਬੋਲਦੀ ਸੀ ਅਤੇ ਸਾਰੇ ਲੋਕਾਂ ਤੇ ਰੋਅਬ 
ਪਾਉੱ'ਦੀ ਸੀ । ਉਸ ਨੂੰ ਸਾਰੇ ਬਾਈ" ਆਖਦੇ ਸਨ । ਇਹ ਬਹੁਤ ਵੱਡਾ ਆਦਮੀ 
ਸੀ । ਉਹ ਸਿਰਫ਼ ਦਿਨ ਢਲਣ ਦੇ ਬਾਅਦ ਵਿਖਾਈ ਦਿੰਦਾ ਸੀ । ਕਦੀ-ਕਦੀ ਉਸ ਦੇ 
ਮੂੰਹ 'ਚੋ' ਬਹੁਤ ਧੂੰਆਂ ਨਿਕਲਦਾ ਸੀ । ਹੋਰ ਵੀ ਬਹੁਤ ਜਣੇ ਸਨ । 

ਇਕ ਦਿਨ ਘੁੰਮਣ ਜਾਂਦੇ ਸਮੋ ਰਸਤੇ ਵਿਚ ਪੈਦੇ ਇਕ ਖੇਤ ਵਿਚ ਉੱਸ ਨੂੰ 
ਲਾਈਨ ਨਾਲ ਲੱਗੀ ਹੋਈ ਬਹ੍ੋਤ ਵੱਡੀ ਵੱਡੀ ਘਾਹ ਵਿਖਾਈ ਦਿਤੀ । ਗੋਡਿਆਂ ਤਕ 
ਉੱਚੀ । ਉਹ ਰੁੱਕ ਗਿਆ । ਟੌਲੀ ਤੋ ਵੱਖ ਹੋ ਗਿਆ ਅਤੇ ਘਾਹ ਖਾਣ ਲੱਗਾ । ਇਹ 
ਮਿੱਠੀ ਘਾਹ ਸੀ । ਖ਼ੂਬ ਰਸਦਾਰ । ਉਸ ਨੇ ਸੋਚਿਆ ਉਹ ਰੌਜ਼ ਇਥੇ ਰੁਕ ਕੇ ਇਹ ਘਾਹ 
ਖਾਇਆ ਕਰੇਗਾ । ਪਰ ਤਾਂ ਹੀ ਇਕ ਰਬਾਰੀ ਦੌੜਦਾ ਹੋਇਆ ਆਇਆ ਅਤੇ ਉਸ 
ਦੀ ਪਿੱਠ ਤੇ ਕੱਸਕੋ ਚਾਰ ਪੰਜ ਡੋਡੇ ਮਾਰੇ । ਉਹ ਹੜਬੜਾ ਕੇ ਨੱਸਿਆਂ । ਕਾਫ਼ੀ 
ਅੱਗੇ ਜਾ ਕੇ ਰੁਕਿਆ ਅਤੇ ਸੋਚ ਵਿਚ ਪੈ ਗਿਆ । ਕਿਉ' ? ਕਿਉ ਮਾਰਿਆ ਉਸ 
ਨੇ ? ਤੂੰ ਤਾਂ ਮੈਨੂੰ ਦੁੱਧ ਵੀ ਨਹੀ ਪੀਣ ਦੇਵੇਂਗਾ ਅਤੇ ਘਾਹ ਵੀ ਨਹੀ” ਖਾਣ 
ਦੇਵੇਗਾ । ਕਿਉ” ? ਉਹ ਉਸ ਰਬਾਰੀ ਨਾਲ ਨਾਰਾਜ਼ ਹੋ ਗਿਆ । ਉਸ ਦੇ ਦਿਲ 
ਵਿਚ ਆਇਆ, ..ਉਸ ਨੇ ਸੋਚਿਆ ਜਦ ਉਹ ਵੱਡਾ ਹੋ ਜਾਏਗਾ ਤਾਂ ਜ਼ਰੂਰ 
ਇਸ ਰਬਾਰੀ ਦੇ ਢੂਗੇ ਵਿਚ ਸਿੰਗ ਮਾਰੇਂਗਾ । 

ਸਮਾਂ ਆਉਣ ਤੇ ਸਿੰਗ ਵੀ ਨਿਕਲੇਂ...ਪਰ ਉਹ ਆਪਣਾ ਬਚਪਨ ਦਾ ਫ਼ੈਸਲਾ ਭੁੱਲ 
ਗਿਆਂ । ਹੋਰ ਵੀ ਬਹੁਤ ਸਾਰੀਆਂ ਗੱਲਾਂ ਸਨ...ਇਕ ਤੋ ਇਕ ਨਵੀ” ਅਤੇ ਦਿਲਚਸਪ 
ਕਿ ਉਹ ਗੁੱਲ ਯਾਦ ਨਾ ਰਹਿਣਾ ਸੁਭਾਵਕ ਹੀ ਸੀ । ਮਾਂ ਦਾ ਦੁੱਧ ਉਸ ਤੋ ਇਕਦਮ 
ਛੁਡਾ ਦਿਤਾ ਗਿਆ ਸੀ । ਅਤੇ ਕੁਝ ਦਿਨ ਬਾਅਦ ਮਾਂ ਨੇ ਦੁੱਧ ਦੇਣਾ ਹੀ ਬਦ ਕਰ 
ਦਿੱਤਾ । ਹੁਣ ਮਾਂ ਦੀ ਨਾਂਦ ਖ਼ਾਲੀ ਪਈ ਰਹਿੰਦੀ ਸੀ ਅਤੇ ਉਸ ਦੇ ਸਰੀਰ ਦੀ 
ਚਿਕਨਾਹਟ ਖ਼ਤਮ ਹੋ ਚੁੱਕੀ ਸੀ--ਸਗੋ` ਹੱਡੀਆਂ ਨਿਕਲਣ ਲੱਗੀਆਂ ਸਨ । ਹੁਣ ਨਾ ਮਾਂ 
ਉਸ ਨੂੰ ਵੇਖ ਕੇ ਕੋਈ ਪਿਆਰ ਜਤਾਂਦੀ ਸੀ, ਨਾ ਉਸ ਨੂੰ ਮਾਂ ਦੇ ਪ੍ਰਤੀ ਪਹਿਲੇ ਜਿਹਾ 
ਉਮਾਹ ਮਹਿਸੂਸ ਹੁੰਦਾ ਸੀ । ਨਾਂ ਮਾਂ ਵਿਚ ਪਹਿਲੋਂ ਜਿਹੀ ਵਿਆਕੁਲਤਾ ਸੀ...ਨਾ ਉਸ 
ਵਿਚ ਪਹਿਲੇ ਜਿਹੀ ਲਲਕ । ਨੰਨੀਆਂ ਰੋਜ਼ ਦਫ਼ਤਰ-ਪੱਟੀ ਲੈ ਕੇ ਸਕੂਲ ਚਲਾ ਜਾਂਦਾ ਸੀ 
ਅਤੇ ਸ਼ਾਮ ਨੂੰ ਇਸ-ਉਸ ਕੰਮ ਵਿਚ ਲਾ ਦਿੱਤਾ ਜਾਂਦਾ ਸੀ । ਉਸ ਦੇ ਦੌਸਤ ਵੀ ਦੂਸਰੇ 
ਹੋ ਗਏ ਸਨ ਅਤੇ ਖੇਡਾਂ ਵੀ ਦੂਜੀਆਂ । ਉਹ ਕਦੀ ਕਦੀ ਹੀ ਉਸ ਦੇ ਕੋਲ ਆਉਦਾ । 
ਆਉਂਦਾ ਵੀ ਤਾਂ ਪਹਿਲਾਂ ਦੀ ਤਰ੍ਹਾਂ ਗੱਲਾਂ ਜਾਂ ਖਿਲਵਾੜ ਨਾ ਕਰਦਾ...ਚੁੱਪਚਾਪ ਇਧਰੋ' 
ਉਧਰੋਂ ਉਸ ਦਾ ਸਰੀਰ ਟਟੌਲਦਾ-ਸਹਿਲਾਂਦਾ ਪੁੱਠੇ ਠੁਪਕਾਰਦਾ, ਪੂਛ ਮਰੋੜਦਾ,.. 
ਮੂੰਹ ਖੋਲ ਕੇ ਦੰਦ ਵੇਖਦਾ...ਅਤੇ ਚਲਾ ਜਾਂਦਾ । ਉਸ ਦਾ ਨਾਂ ਵੀ ਨੌਨੀਆ ਤੋ ਬਦਲ 
ਕੇ ਨੈਨਸੀ ਹੋ ਗਿਆ ਸੀ । 


ਨੰਨਸੀ ਦਾ ਧੂੜਾ 253 


ਨੈਨੀਆ ਦੇ ਵਿਵਹਾਰ ਵਿਚ ਇਕ ਅਹਿਮ ਤਬਦੀਲੀ ਇਹ ਵੀ ਸੀ ਕਿ 
ਹੁਣ ਉਹ ਉਸ ਨੂੰ 'ਧੂੜਾ' ਕਹਿ ਕੇ ਬੁਲਾਂਦਾ ਸੀ ਅਤੇ ਇਹ ਗੱਲ ਉਹ ਸੱਚਮੁਚ 
ਕਾਫ਼ੀ ਕੋਸ਼ਿਸ਼ ਅਤੇ ਵਕਤ ਦੇ ਬਾਅਦ ਹੀ ਸਮਝ ਸਕਿਆ ਕਿ 'ਧੂੜਾ' ਕਹਿ ਕੇ ਉਸ ਨੂੰ 
ਹੀ ਬੁਲਾਇਆ ਜਾਂ ਰਿਹਾ ਹੈ, ਉਸੇ ਦਾ ਨਾਂ ਧੂੜਾ ਹੈ । 

ਸਮਾਂ ਆਉਣ ਤੇ ਉਹ ਇਹ ਵੀ ਸਮਝਿਆ ਕਿ ਉਸ ਦੇ ਟੌਲੋਂ ਦੇ ਕੇਡੇ 'ਜਿਨਾਵਰ 
ਹੁੰਦੇ ਹਨ । ਅਤੇ ਸਾਰੇ ਕੇਡੋ ਇਕੇ ਜਿਹੇ ਨਹੀ" ਹਨ । ਕੁਝ ਕੇਡੇ ਹਨ ਕ੍ਝ ਕੇਡੀਆਂ 
ਹਨ । ਦੋਹਾਂ ਦੇ ਸਰੀਰ ਵਿਗਿਆਨਕ ਅੰਤਰ ਨੂੰ ਉਸ ਨੇ ਪਛਾਣਿਆ । ਹੁਣ ਤਕ ਉਸ 
ਦੇ ਸਾਥੀਆਂ ਵਿਚੋ" ਕਈਆਂ ਦੇ ਦੇਦ ਅਤੇ ਸਿੰਗ ਨਿਕਲ ਆਏ ਸਨ ਅਤੇ ਟਲ ਵਿਚ 
ਕਈ ਛੋਟੇ ਛੋਟੇ ਨਵੇ" ਕੇਡੇ ਆ ਗਏ ਸਨ ਜਿਨ੍ਹਾਂ ਨੂੰ ਉਹ ਅਣਗੌਲਿਆਂ ਕਰਨਾ 
ਹੀ ਜ਼ਿਆਦਾ ਪਸੰਦ ਕਰਦਾ ਸੀ । ਜਿਸ ਅਨੁਪਾਤ ਵਿਚ ਉਸ ਦੀ ਭੁੱਖ ਵਧਦੀ ਜਾ 
ਰਹੀ ਸੀ, ਉਸੇ ਅਨੁਪਾਤ ਵਿਚ ਘਾਹ-ਹਰਿਆਲੀ ਘੱਟ ਹੋਦੀ ਜਾ ਰਹੀ ਸੀ । 
ਹਰਿਆਲੀ ਸਿਰਫ ਖੇਤਾਂ ਵਿਚ ਸੀ ਅਤੇਂ ਖੌਤਾਂ ਵਿਚ ਮੂੰਹ ਮਾਰਨ ਦੀ ਮਨਾਹੀ ਸੀ । 
ਪਾਣੀ ਪੀਣ ਵਾਲੀ ਥਾਂ ਜਾਂਦੇ...ਹਰਿਆਲੀ ਦੇ ਐਨ ਵਿਚ...ਪਰ ਹਰਿਆਲੀ ਵਿਚ 
ਮੁੰਹ ਕੋਈ ਨਹੀ ਮਾਰਦਾ । ਭੁੱਖ ਦੀ ਕਸਰ ਘਰ ਹੀ ਸੁਕੇ ਚਾਰੇ ਨਾਲ ਕਿਸੇ ਹੱਦ 
ਤਕ ਪੂਰੀ ਹੁੰਦੀ, ਪਰ ਉਸ ਸੁਕੇ ਪੀਲੇ ਨਿਰਜੀਵ ਪਦਾਰਥ ਨੂੰ ਮੂੰਹ ਵਿਚ ਭਰਨਾ, 
ਲਾਰ ਨਾਲ ਗਿੱਲਾ ਕਰਨਾ, ਚਬਾ ਕੇ ਨਰਮ ਕਰਨਾ ਅਤੇ ਅੰਦਰ ਲੌੰਘਾਣਾ ਵੀ ਉਹ 
ਕਾਫ਼ੀ ਮਿਹਨਤ ਅਤੇ ਕਸ਼ਟ ਨਾਲ ਸਿਖ ਸਕਿਆ । ਉਸ ਨੂੰ ਮਨਪਸੈਦ ਖੁਰਾਕ 
ਨਹੀ ਮਿਲਦੀ ਸੀ, ਪਰ ਉਸ ਦੇ ਰਗ ਪੁੱਠਿਆਂ ਵਿਚ ਚੜਦੀ ਜਵਾਨੀ ਦੀ ਤਾਕਤ 
ਸੀ ਅਤੇ ਉਹ ਚਲਦਾ ਤਾਂ ਦਬੋਗ ਵਾਂਗ ਸਿਰ ਚੁੱਕੀ. ..ਅੱਖਾਂ ਵਿਚ ਵਿਸ਼ਵਾਸ ਅਤੇ 
ਚਾਲ ਵਿਚ ਮਸਤੀ । ਨਦੀ ਦੀਆਂ ਉਠਦੀਆਂ ਲਹਿਰਾਂ ਵਾਂਗ ਮਗਰੂਰ ਅਤੇ ਮਸਰੂਰ । 
ਉਹਨੇ ਇਹ ਵੀ ਸਮਝਿਆ ਕਿ ਦੁਨੀਆਂ ਦਾ ਸਭ ਤੋ ਵੱਧ ਤਾਕਤਵਰ, ਸਭ ਤੋਂ” ਸਵੈ- 
ਅਭਿਮਾਨੀ, ਸਭ ਤੱ" ਪ੍ਰਭਾਵਸ਼ਾਲੀ ਅਤੇ ਮਸਤ ਕੌਂਈ ਪ੍ਰਾਣੀ ਹੈ...ਤਾਂ ਉਹ ਸਾਨ੍ਹ ਹੈ. .. 
ਜਿਸ ਦਾ ਡਕਾਰਨਾ ਇਕ ਜਿੱਤ ਦਾ ਨਾਅਰਾ ਹੈ..,ਅਤੇ ਜਿਸ ਦੇ ਲਈ ਚੰਗੇ ਚੌਗੇ 
ਰਸਤਾ ਛੱਡ ਦਿੰਦੇ ਹਨ । ਉਸ ਨੇ ਤੈਅ ਕੀਤਾ ਕਿ ਉਹ ਵੱਡਾ ਹੋ ਕੇ ਸਾਨ੍ਹ ਹੀ ਬਣੇਗਾ । 

ਪਰ ਸਮੇ” ਨੇ ਉਸ ਨੂੰ ਇਹ ਵੀ ਸਮਝਾ ਦਿਤਾ ਕਿ ਘਰ ਉਤਨਾ ਵੱਡਾ ਨਹੀ” ਹੈ 
ਜਿਤਨਾ ਉਹ ਸਮਝਦਾ ਸੀ, ਨਾ ਉਤਨਾ ਖੁਸ਼ਹਾਲ । ਅਤੇ ਲੌਕ ਤਾਂ ਬਿਲਕੁਲ ਹੀ 
ਉਤਨੇ ਵੱਡੇ ਨਹੀ` ਹਨ । ਕਿ ਮਾਂ ਸਿਰਫ ਮਮਤਾਮਈ, ਦੁੱਧ ਦਾਤੀ ਨਹੀ” ਹੈ. ..ਉਹ 
ਫੁਸਕਾਰਦੀ ਵੀ ਹੈ, ਪੂਛ ਵੀ ਫਟਕਾਰਦੀ ਹੈ ਅਤੇ ਨੌੜੇ ਜਾਓ ਤਾਂ ਸਿੰਗ ਵੀ ਘੁਮਾਂਦ) 
ਹੈ । ਇਕਦਮ ਜਾਨਵਰਾਂ ਦੀ ਤਰ੍ਹਾਂ । ਕਿ ਨੈਨਸੀ ਇਕ ਲੰਮੀਆਂ ਕਾਲੀਆਂ ਲੱਤਾਂ ਅਤੇ 
ਸੁਕੜੇ ਮੁਹਾਂਸੇਦਾਰ ਚਿਹਰੇ ਅਤੇ ਖੜੇ ਵਾਲਾਂ, ਪੀਲੇ ਦੌਦਾਂ ਵਾਲਾ ਕਮਜੋਰ ਜਿਹਾ 
ਆਦਮੀ ਬਣਦਾ ਜਾ ਰਿਹਾ ਹੈ, ਜਿਸ ਨੂੰ ਆਦਮੀ ਹਰ ਵਕਤ ਗਾਲ੍ਹਾਂ ਬਕਦਾ ਰਹਿੰਦਾ 
ਹੈ ਅਤੇ ਬਾਈ ਤਾਂ ਨੋਕ ਵੀ ਦਿੰਦੀ ਹੈ। ਕਿ ਹਰਿਆਲੀ ਦਿਨ-ਬ-ਦਿਨ ਘਟਦੀ 
ਜਾ ਰਹੀ ਹੈ ਅਤੇ ਭੂਸੇ ਦਾ ਪੀਲਾ ਉਦਾਸ ਰੋਗ ਧਰਤੀ ਤੇ ਫੈਲਦਾ ਜਾ ਰਿਹਾ ਹੈ । 
ਕਿ ਭੁੱਖ ਅਤੇ ਭੌਜਨ ਜੀਵਨ ਦੀ ਸਭ ਤੋ` ਵੱਡੀ ਸੱਚਾਈ ਹੈ ਅਤੇ ਕਿਲ੍ਹਾ ਇਕ 


254 ਸਮਕਾਲੀਨ ਹਿੰਦੀ ਕਹਾਣੀਆਂ 


ਦੁੱਖਦਾਈ ਚੀਜ਼ ਦਾ' ਨਾਂ ਹੈ । ਉਸ ਨੂੰ ਮਨੁੱਖਾਂ ਦੀ ਭਾਸ਼ਾ ਅਤੇ ਉਹਨਾਂ ਦੀ ਆਵਾਜ਼, 
ਸੈਕੇਤ ਥੋੜ੍ਹੇ ਥੋੜ੍ਹੇ ਸਮਝ ਵਿਚ ਆਉਣ ਲਗੇ ਸਨ--ਅਤੇਂ ਉਸ ਨੂੰ , ਲਗਦਾ ਸੀ ਕਿ 
ਘਰ ਦੀਆਂ ਆਵਾਜ਼ਾਂ ਵਿਚੋ ਕਿਲਕਾਰੀਆਂ ਦਿਨ-ਬ-ਦਿਨ ਘਟਦੀਆਂ ਜਾ ਰਹੀਆਂ 
ਹਨ ਅਤੇ ਲਾਚਾਰੀਆਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ । ਬਾਹਰ ਪ੍ਰੋਲ 
ਵਿਚ ਲੌਕੀ' ਆਊਂ'ਦਦੇ ਜਾਂਦੇ ਰਹਿੰਦੇ ਹਨ, ਝਗੜੇ ਝੌਜਟ ਹੁੰਦੇ ਰਹਿੰਦੇ ਹਨ, ਆਦਮੀ 
ਮੂੰਹ ਚੋ ਧੂਆਂ ਕੱਢਦਾ ਹੀ ਰਹਿੰਦਾ ਹੈ ਅਤੇ ਅੰਦਰ ਘਰ ਵਿਚ ਬਾਈ ਦਿਨ ਭਰ 
ਕ੍ੜ੍ਹਦੀ ਰਹਿੰਦੀ ਹੈ ਅਤੇ ਕਿਸੇ ਤੇਂ ਵੀ ਹੱਥ ਚਲਾਉ'ਦੀ ਰਹਿੰਦੀ ਹੈ । 

ਫਿਰ ਵੀ ਮਾਂ ਮਾਂ ਸੀ, ਬਾਈ ਬਾਈ ਸੀ, ਤੇ ਘਰ ਘਰ ਸੀ । 

ਫਿਰ ਅਜਿਹਾ ਸਮਾਂ ਵੀ ਆਇਆ ਕਿ ਮਾਂ ਗਰਮ ਹੋ ਗਈ, ਬਾਈ 'ਡੌਕਰੀ' ਬਣ 
ਗਈ ਅਤੇ ਘਰ ,,,ਘਰ ਵੀ ਖੁਸ ਗਿਆ । ਪਰ ਇਸ ਬਦਕਿਸਮਤੀ ਦਾ ਅਧਿਆਇ 
ਸ਼ੁਰੂ ਹੋਣ ਵਿਚ ਅਜੇ ਦੇਰ ਸੀ । 

ਜਦੋ ਉਹ ਪੰਜ ਸਾਲ ਦਾ ਹੋਇਆ ਤਾਂ ਮੰਨ ਲਿਆ ਗਿਆ ਕਿਂ ਉਹ ਜਵਾਨ ਹੋ 
ਗਿਆ ਹੈ । ਗੱਭਰੂ ਤਾਂ ਉਹ ਸੀ ਹੀ । ਆਪਣੀ ਭੁੱਖ ਅਤੇ ਭੇਤ ਭਰੀਆਂ ਇੱਛਾਵਾਂ ਦੇ 
ਬਾਵਜੂਦ । ਹਰ ਆਉਂਦਾ ਜਾਂਦਾ ਇਹੀ ਕਹਿੰਦਾ ਕਿ ਧੂੜਾ ਹੁਣ ਜਵਾਨ ਹੋ ਗਿਆ ਹੈ । 
ਕਈਆਂ ਦੀ ਆਵਾਜ਼ ਵਿਚ ਲਾਲਚ ਹੁੰਦਾ, ਕੁਝ ਵਿਚ ਈਰਖਾ ਤੇ ਕੁਝ ਵਿਚ ਚਿੜ੍ਹ । 
ਕੁਝ ਤਾਂ ਕੋਸਣ ਤਕ ਲਗਦੇ । ਚਾਰ ਹਜ਼ਾਰ ਨਹੀ', ਤਿੰਨ ਹਜ਼ਾਰ । ਇਹ ਠੀਕ ਹੈ ਕਿ 
ਉਸ ਨੇ ਦੋ ਚਾਰ ਵਾਰ ਊਟ ਪਟਾਂਗ ਹਰਕਤਾਂ ਕਰਨ ਵਾਲੇ, ਖਾਹਮਖਾਹ ਡੇਡਾ ਮਾਰਨ 
ਵਾਲੋਂ ਅਤੇ ਪੌਟੇ ਦੇ ਲਈ ਪੁਠਿਆਂ ਨਾਲ ਚਿਪਕੇ ਰਹਿਣ ਵਾਲਿਆਂ ਨੂੰ ਸਿੰਗ ਮਾਰਿਆ 
ਸੀ, ਦਸ ਪੰਜ ਵਾਰ (ਆਪਣੇ ਹਿਸਾਬ ਨਾਲ) ਮੌਕਾ ਵੇਖ ਕੇ ਖੇਤਾਂ ਵਿਚ ਮੂਹ ਮਾਰਿਆ 
ਸੀ ਅਤੇ ਕੂਝ ਡਰਪੌਕ ਅਤੇ ਬੇਵਕੂਫ ਕੇਡੀਆਂ ਦੇ ਪਿੱਛੇ ਵੀ ਪਿਆਂ ਸੀ । ਤਾਂ ਖਿਹਾਂ 
ਇਹ ਜਾਂਦਾ ਸੀ ਕਿ ਹੁਣ ਉਹ ਜਵਾਨ ਹੋ ਗਿਆ ਹੈ । ਇਸ ਨੂੰ ਨੱਥੋ ਅਤੇ ਜੌਤੋ । 

ਇਕ ਦਿਨ ਉਸ ਦੇ ਢੇਦ ਗਿਣੇ ਗਏ, ਇਕ ਖੱਸੀ ਕਰਨ ਵਾਲੋਂ ਨੂੰ ਬੁਲਾਇਆ 
ਗਿਆ, ਉਸ ਦੀਆਂ ਲੱਤਾਂ ਬੈਨ੍ਹ ਕੇ ਜ਼ਮੀਨ ਤੋਂ ਸੁੱਟ ਦਿਤਾ ਗਿਆ, ਨੱਕ ਵਿਚ ਨਕੇਲ ਪਾਂ 
ਦਿੱਤੀ ਗਈ ਅਤੇ ਖੱਸੀ ਕਰ ਦਿੱਤਾ ਗਿਆਂ । ਉਹ ਛਟਪਟਾ ਰਿਹਾ ਸੀ, ਮੂੰਹ ਤੋ" ਝੱਗ ਸੂਟ 
ਰਿਹਾ ਸੀ, ਪਰ ਬੇਬਸ ਕਰ ਦਿਤਾ ਗਿਆ ਸੀ । ਖੱਸੀ ਕਰਨ ਵਾਲੋਂ ਦੇ ਹੱਥ ਵਿਚ ਬਲੇਡ 
ਸੀ । ਸਿਰਫ ਬਲੌਡ । ਉਸ ਨੇ ਧੂੜਾ ਦੇ ਅੰਡਕੌਂਸ਼ਾਂ ਦੀ ਚਮੜੀ ਵਿਚ ਚੀਰਾ ਲਾਇਆ, 
ਅੰਡਕੌਸ਼ ਕੱਢ ਕੇ ਸੁੱਟ ਦਿੱਤਾ ਅਤੇ ਚਮੜੀ ਨੂੰ ਅੰਗੂਠੇ ਉਂਗਲੀ ਦੇ ਵਿਚ ਰੱਖ ਕੇ ਦਬਾ 
ਦਿਤਾ ਅਤੇ ਬੱਸ । ਦੋ ਮਿੰਟਾਂ ਵਿਚ ਸਾਰਾ ਕੋਮ ਹੋ ਗਿਆ । ਧੂੜਾ ਨੂੰ ਬਿਲਕੁਲ ਨਹੀ" 
ਪਤਾ ਲੱਗਾ ਕਿ ਉਸ ਨੂੰ ਕਿਸ ਪ੍ਰਕ੍ਰਿਤੀ ਵਲੋ" ਦਿੱਤੇ ਅਧਿਕਾਰ ਨਾਲ, ਕਿਸ ਸੁੱਖ 
ਖਾਤਰ, ਕਿਸ ਸੰਭਾਵਨਾ ਨਾਲ ਵਾਂਝਿਆ ਕੀਤਾ ਜਾ ਰਿਹਾ ਹੈ । ਕਿਸ ਆਫਤ ਦੇ ਅਧੀਨ 
ਉਸ ਤੋ' ਸਹਿਜ ਜੀਵਨ ਦਾ ਉਸ਼ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ । ਜਿਵੇ” 
ਕਿਹਾ ਜਾਂ ਰਿਹਾਂ ਹੋਵੇ, ਕਿ ਨਾ ਸੌਚੋਂ ਨਾ ਸੁਪਨਾ ਵੇਖੋਂ । ਕਿਉਕਿ ਉਨ੍ਹਾਂ ਨੂੰ ਅਸੀ” 
ਕਦੀ ਪੂਰਿਆਂ ਨਹੀਂ' ਹੋਣ ਦੇਵਾਂਗੇ । 
ਉਸ ਨੂੰ ਇਕ ਜੌੜੀਦਾਰ ਢੇ ਨਾਲ ਹਲ ਵਿਚ ਜੋਤ ਦਿੱਤਾ ਗਿਆ ਅਤੇ 


ਨੈਨਸੀ ਦਾ ਧੂੜਾ 255 


ਪਿੱਠ ਤੇ ਪਰੈਣਾਂ ਵੱਜਣ ਲੱਗੀਆਂ । ਉਸ ਨੇ ਕਦੀ ਆਪਣੀ ਪਿੱਠ ਤੇ ਮੱਖੀ ਤਕ 
ਨਹੀ ਬੈਠਣ ਦਿੱਤੀ ਸੀ । ਉਹ ਪੂਛ ਚੁੱਕ ਕੇ ਦੌੜ ਰਿਹਾ ਸੀ--ਪੂਰੀ ਸ਼ਕਤੀ 
ਨਾਲ--ਛੁੱਟਣ ਲਈ । ਅਤੇ ਉਸ ਦੀ `ਪ੍ਰਸੈਸਾ ਕੀਤੀ ਜਾਂ ਰਹੀ ਸੀ । ਜੌੜੀਦਾਰ 
ਉਸ ਦੀ ਇਸ ਹਰਕਤ ਤੇ ਖ਼ੁਸ਼ ਨਹੀ” ਸੀ । ਪਰ ਉਹ ਵੀ ਕਰ ਕੁਝ ਨਹੀਂ ਸਕਦਾ 
ਸੀ--ਦੌੜਨਾ ਤਾਂ ਉਸ ਨੇ ਵੀ ਸੀ ਹੀ। ਰ੍ 

ਸਮੇ ਦੇ ਬੀਤਣ ਨਾਲ ਉਹ ਇਸ ਦਾ ਵੀ ਆਦੀ ਹੋ ਗਿਆ ਅਤੇ ਜੌੜੀਦਾਰ ਦਾ 
ਵੀ । ਇਥੋਂ ਤੱਕ ਕਿ ਉਸ ਨੂੰ ਆਪਣੇ ਗਲ ਵਿਚ ਪਈ ਘੰਟੀ ਅਤੇ ਉਸ ਦਾ ਟੁਨਟੁਨਾਨਾ 
ਚੰਗਾ ਲੱਗਣ ਲੱਗਾ । ਪਿੱਠ ਦੀ ਸੰਵੇਦਨਸ਼ੀਲ ਬਥਿਰਕਣ ਬੁਝ ਗਈ! । ਪੈਰ ਚਲਣ 
ਅਤੇ ਗਰਦਨ ਜੁੱਤਣ ਦੀ ਆਦੀ ਹੋ ਗਈ । ਹੁਣ ਸਾਹਮਣੇ ਜੂਲਾ ਆਉਂਦਾ ਤਾਂ 
ਜ਼ਰਾ ਜਿਹੀ ਟਿਚਕਾਰੀ ਮਿਲਦਿਆਂ ਹੀ ਉਹ ਜੂਲੋ ਦੇ ਹੇਠਾਂ ਗਰਦਨ ਦੇ ਦਿੰਦਾ । 

ਇਕ ਦਿਨ ਉਸ ਨੂੰ ਨਹਾਇਆ ਗਿਆ, ਉਸ ਦੀ ਪਿੱਠ ਤੇ ਰੰਗਦਾਰ ਠੱਪੇ ਲਾਏ 
ਗਏ, ਸਰੀਰ ਤੇ ਰੈਗਦਾਰ ਝੂਲ ਪਾਈ ਗਈ, ਸਿੰਗਾਂ ਨੂੰ ਰੋਗ ਕੇ ਉਨ੍ਹਾਂ ੜੇ 
ਰੈਗਦਾਰ ਫਦਨੇ ਲਟਕਾਏ ਗਏ, ਪੈਰਾਂ ਵਿਚ ਝਾਲਰ ਬੋਨ੍ਹੀ ਗਈ । ਗਲੇ ਵਿਚ 
ਕੌਡੀਆਂ ਦੀ ਮਾਲਾ ਪਹਿਨਾਈ ਗਈ ਅਤੇ ਗੱਡੀ ਜੌਤ ਕੇ ਕਿਧਰੇ ਲਿਜਾਇਆ 
ਗਿਆ । ਉਹ ਇਕ ਨਵੀ” ਦੁਨੀਆਂ ਸੀ, ਨਵਾਂ ਅਨੁਭਵ ਸੀ, ਅਤੇ ਨਵਾਂ ਮਜ਼ਾ । ਗੱਡ 
ਤੋਂ ਨੈਨਜੀ ਬਣ ਠਣ ਕੇ ਬੈਠਾ ਸੀ । ਜਿਥੇ ਗਏ ਉੱਥੇ ਖੂਬ ਵਧੀਆ ਹਰੀ ਘਾਹ 
ਖਾਣ ਨੂੰ ਮਿਲੀ, ਖੂਬ ਆਰਾਮ ਕਰਨ ਨੂੰ ਮਿਲਿਆਂ । ਜੋੜੀਦਾਰ ਦੇ ਕੌਲ ਦਿਨ ਭੁਰ 
ਛਾਂ ਵਿਚ ਬੈਠੇ ਬੈਠੇ ਜਿਤਨਾ ਦਿਲ ਕਰੇ ਖਾਂਦੇ ਰਹੋਂ ਅਤੇ ਜੁਗਾਲੀ ਕਰਦੇ ਰਹੋਂ ਅਤੇ 
ਬੱਸ ! ਅਤੇ ਤੀਜੋ ਦਿਨ ਇਕ ਗੌਰੀ ਠਸਕੇਦਾਰ ਔਰਤ ਨੂੰ ਨੌਨਸੀ ਦੇ ਨਾਲ ਬਿਠਾ 
ਕੇ ਉਹ ਵਾਪਸ ਆ ਗਏ । 

ਕੁਝ ਦਿਨ ਜਿਵੇਂ' ਰੁੱਸੀਆਂ ਹੋਈਆਂ ਬਹਾਰਾਂ ਘਰ ਵਿਚ ਮੁੜ ਆਈਆਂ । ਬਾਈ 
ਬੀਮਾਰੀ ਅਤੇ ਬੁੱਢਾਪੇ ਦੇ ਬਾਵਜੂਦ ਥਿਰਕਣ ਅਤੇ ਰੋਅਬ ਮਾਰਨ ਲੱਗੀ । ਨੈਨੀਆਂ 
ਲਾਡ ਕਰਨ ਲੱਗਾ । ਉਸ ਦੀ ਪਤਨੀ ਕੁਝ ਨਾ ਕੁਝ ਖਾਣ ਨੂੰ ਦੇਣ ਲੱਗੀ । ਆਦਮੀ 
ਦੇ ਮੁੰਹ ਵਿਚੋ ਧੂੰਆਂ ਨਿਕਲਣਾ ਘੱਟ ਹੋ ਗਿਆ । ਪਹੁ ਫੁਟਣ ਤੱ ਪਹਿਲਾਂ ਉਨ੍ਹਾਂ ਦਾ 
ਦਿਨ ਸ਼ੁਰੂ ਹੋ ਜਾਂਦਾ । ਬਾਈ ਚੁੱਲ' ਬਾਲ ਕੇ ਰੌਟੀ ਪਕਾਂਦੀ, ਨੌਨੀਆਂ ਦੀ ਪਤਨੀ 
ਜਾਨਵਰਾਂ ਦੇ ਅੱਗੇ ਘਾਹ ਪਾਣੀ ਪਾਂਦੀ, ਦਹੀ” ਰਿੜਕਦੀ, ਚੁੱਲ੍ਹਾ ਚੌਕਾ ਕਰਦੀ, ਸਵੇਰ 
ਤੋ ਪਹਿਲਾਂ ਉਹ ਰਵਾਨਾ ਹੋ ਜਾਂਦੇ, ਦਿਨ ਭਰ ਖੌਤ ਵਿਚ ਚਲਦੇ, ਪਲ ਕੁ ਆਰਾਮ 
ਦੋ ਬਿਨਾਂ ਸ਼ਾਮ ਨੂੰ ਘਰ ਆਉਂਦੇ, ਖਾਂ ਪੀ ਕੇਂ ਪਏ ਰਹਿੰਦੇ । ਬਹੁਤ ਰੁਝੇਵੇ` ਭਰੇ 
ਤੇ ਥਕਾ ਦੇਣ ਵਾਲੇ ਦਿਨ ਸਨ । ਫਿਰ ਵੀ ਕੌਈ ਗਾ ਲੌ'ਦਾ ਸੀ, ਕੋਈ ਹੱਸ ਲੈਦਾ 
ਸੀ । ਬਦਕਿਸਮਤੀ ਨਾਲ ਇਹ ਇਸ ਘਰ ਦਾ ਆਖ਼ਰੀ ਹਾਸਾ ਸੀ । ਇਸ ਨੇ ਫਿਰ 
ਕਦੀ ਨਹੀ” ਹੱਸਣਾ ਸੀ । 

ਕਾਲ ਪੈ ਗਿਆ । 

ਬਿਜਾਈ ਦੇ ਬਾਅਦ ਮਾਮੂਲੀ ਮੀ'ਹ ਪਿਆ ਅਤੇ ਬੱਸ । ਅੰਕੁਰ ਫੁਟੇ ਅਤੇ ਬੱਸ । 
ਥੋੜ੍ਹਾ ਚਾਰਾ ਹੋਇਆ ਅਤੇ ਬਸ । ਖੂਹਾਂ ਦਾ ਪਾਣੀ ਹੇਠਾਂ ਉੱਤਰ ਗਿਆ । ਜਿਥੇ ਖੂਹਾਂ 


256 ਰ ਸਮਕਾਲੀਨ ਹਿੰਦੀ ਕਹਾਣੀਆਂ 


ਤੇ ਮੌਣਰਾਂ ਲੱਗੀਆਂ ਸਨ ਉਥੇਂ ਹਰਿਆਲੀ ਸੀ । 

ਭੂਸੇ ਦੀ ਮਾੜ੍ਹਾ ਘੱਟ ਰੋਣ ਲੱਗੀ। ਮਾਂ ਰਾਤ ਨੂੰ ਬੋਲਦੀ । ਉਸਦੀ ਕੋਈ ਨ 
ਸੁਣਦਾ । ਝਗੜੇ ਝੰਜਟ ਫਿਰ ਖ੍੍‌ਰੂ ਹੋ ਗਏ ਸ਼ਨ । ਹੁਣ ਉਸ ਦਾ ਕਿਧਰੇ ਕੋਈ ਕੌਮ ਨਹੀ” 
ਸੀ । ਉਸ ਨੂੰ ਖੁਆਣਾ ਘਰੁ ਵਾਲਿਆਂ ਨੂੰ ਭਾਰੀ ਪੈ ਰਿਹਾ ਸ । ਨੈਨਸੀ ਨੇ ਦੂਜਿਆਂ ਦੇ 
_ ਖੌਤਾਂ ਤੇ ਕੰਮ ਕਰਨਾ ਖੇਰੂ ਕਰ ਦਿਤਾ ਜਿਥੇ ਖੂਹਾਂ ਤੇ ਮੋਟਰਾਂ ਛੁੱਗੀਅ# ਸਨ । ਜਿਥੇ 
ਹਰਿਆਲੀ ਸੀ । ਇਥੇ ਅਕਾਲ ਕੇਦਰ ਵਿਚ ਨਹੀਂ", ਹਾਸ਼ੀਏ ਤੇ ਸੀ। 

ਵਸਲ ਪੱਕਣ ਤੇ ਆਦਮੀ ਦੇ ਮੂੰਹ ਵਿਚੋ" ਨਿਕਲਣ ਵਾਲਾ ਧੂੰਆਂ ਹੌਰ ਗਾੜ੍ਹਾ ਰੋ 
ਗਿਆ । ਉਸ ਵਿਚ ਗਾਲ੍ਹਾਂ ਆ ਮਿਲੀਆਂ । ਘੁਰ ਵਿੱਚ ਖਾਣ ਦਾ ਫਿਕਰ ਸੀ। 
ਉਹ ਲੌਕ ਕਰਜ਼ ਵਿਰੁ ਡੁੱਥੇ ਹੋਏ ਸਨ । ਜ਼ਮੀਨ ਟੁੱਕੜੇ ਹੁੰਦੀ ਜਾ ਰਹੀ ਸੀ । ਟੁੱਕੜੇ 


ਇਕ ਦਿਨ ਆਦਮੀ ੜੇ ਕਿਸੇ ਗੱਲ ਤੇ ਲ਼ੌਨਸੀ ਨੂੰ ਮਾਰਿਆ । ਬਾਈ 
ਬਚਾਉ ਕਰਨ ਗਈ । ਉਸ ਨੂੰ ਵੀ ਦੌ ਹੱਥ ਪੂ ਗਏ । ਨੌਨਸੀ ਦੀ ਪਤਨ ਰੋਣ 
ਲੱਗੀ । ਬਾਈ ਵੀ । ਹੂੜਾ ਹੈਰਾਨੀ ਨਾਲ ਫੱਟੀਆਂ ਅਖ ਨਾਲ ਸਾਰਾ ਘਟਨਾ 
ਚੱਨ੍ਹ ਵੇਖ ਰਿਹਾ ਸੀ । ਚੁੱਪਰਾਪ । ਮਾਂ ਵੀ । ਜਿਵੇ" ਝਗੜੇ ਦੀ ਜੜ੍ਹ ਇਹੀ ਹੋਣ । 
ਅਜੇ ਇਹ ਵੀ ਪਿੱਟ ਸਕੇ ਹਨ । ਉਸ ਰਾਤ ਕੈਨਸੀ ਨੇ ਉਸ ਨੂੰ ਬਹੁਤ ਲਾਡ 
ਕੀਤਾ । ਗਰਦਨ ਨਾਲ ਲਿਪਣਿਆ , ਪਿੱਠ ਤੇ ਹੱਥ ਫੇਰਿਆ । ਪਿਆਰ ਨਾਲ ਧੂੜਾ 
ਧੂੜਾ ਕਹਿਦਾਂ ਰਿਹਾ । 

ਦੂਸਰੇ ਦਿਨ ਧੂੜਾ ਨੂੰ ਗੱਡੇ ਵਿਚ ਜੋਤਣ ਲਈ ਕਿਰਾਏ ਤੇ ਦੇ ਦਿੱਤ; 
ਗਿਆ । 


ਵਿਚ ਜਾਂ ਕੱਚੀ ਨਮੀ“ ਵਲ ਜਮੀਨ ਵਿਚ ਉਸ ਨੂੰ ਚਲਣਾ ਆਉਂਦਾ ਸੀ । ਪਰ ਇਲ੍ਹੇ 
ਹਾਲਤ ਹੌਰ ਸੀ । ਗੱਡੇ ਤੂ ਬੱਰਤ ਭਾਰ ਸੀ । ਜੋੜੀਦਾਰ ਨਫ਼। ਸੀ । ਇਕਦਮ 
ਕਾਲਾ ਕਲੂਟਾ ਅਤੇ `ਨਿਗਣਾ । ਧਰਾ ਭਾਰ ਧੂੜਾ ਤੋਂ ਆ ਰਿਹਾ ਸੀ । ਅਤੇ 
ਇਸ ਤੇ ਹੱਕਣ ਵਾਲ਼ਾ ਅਜਿਹਾ ਉੱਲੂ. . ਜਿਸ ਨੂੰ ਚਾਬੂਕ ਮਾਰਦੇ ਰਹਿਣ ਦੁ) 
ਬੀਮਾਰੀ । ਬਾਰ ਬਾਰੁ ਲਗਾਮ ਖਿੱਚਦਾ । ਬਾਰ ਬਾਰ ਚਾਬੂਕ ਮਾਰਦਾ । ਥ੍ਰਨਾਂ ਵਜ੍ਹਾ । 
ਧੂੜਾ ਜ਼ੌਰ ਲਾ ਕੇ ਅੱਗੋ ਵਧੁਦ ਤਾਂ ਜੰੜੀਦਾਰ ਦੀ ਨਾਨੀ ਮਰਨ ਲਗਦੀ । ਉਸ ਨੂੰ 
ਸਾਰੇ ਰਸਤੇ ਇਕ ਫ ਚਾਬੁਕ ਨਹੀ ਪਈ । ਜ਼ਮੀਨ ਪੱਥਰ ਵਾਂਗ ਸਖ਼ਤ ਅਤੇ ਕਾਲ਼ੀ 
ਸੀ । ਬੜੇ ਬੜੇ ਉਤਾਰ ਚੜਾਅ ਅਤੇਂ ਤਿੱਖੋ ਮੋੜ । ਇਕ ਚੜ੍ਹਾਈ ਤੇ ਹੱਕਣ ਵਾਲੇ 
ਨੇ ਚਿਲਾਂਦਿਆਂ ਚੀਖ਼ਦਿਆਂ ਹੋਇਅ/ ਤੋੜਾ ਦੀ ਪਿੱਠ ਵਿਚ ਡੰਡਾ ਪ੍ਰਭ ਦਿੱਤ, । _ਧੂੜਾ 


ਰਾਤੇ ਪਈ ਘਰ ਪਹੁੰਚੇ । ਪੁਰ ਇਹ ਘਰ ਆਪਣਾ ਨਹੀ” ਸ੍ਰੀ । ਇਹ ਕਿਲ੍ਹਾ 


ਲੈਨਸੀ ਦਾ ਧੂੜਾ 257 


ਉਹ ਕਿਲ੍ਹਾ ਨਹੀ' ਸੀ । ਨਾ ਮਾਂ ਸੀ, ਨਾਂ ਬਾਈ, ਨਾ ਨੌਨੀਆ, ਨਾ ਉਸ ਦੀ ਪਤਨੀ । 
ਹੂੜਾ ਚੁੱਪਚਾਪ ਖੜਾ ਹੋ ਗਿਆ । ਉਸ ਦੇ ਅੱਗੇ ਕੋਈ ਚਾਰਾ ਪਾ ਗਿਆ 1 ਉਸ ਨੇ ਚਾਰਾ 
ਸੰਘ ਕੇ ਛੱਡ ਢਿੱਤਾ । ਪਾਂਣੀ ਦੇ ਦੇ ਚਾਰ ਘੁੱਟ ਪੀ ਲਏ । ਸਿਰ ਉੱਚਾ ਕਰਕੇ ਖਲੌਤਾ 
ਰਿਹਾ । ਉਸ ਦੀ ਗਰਦਨ ਤੇ ਕੇਨ੍ਹਾ ਪੈ ਗਿਆ ਸੀ । ਇਹ ਦੁਖ ਰਿਰਾ ਸੀ । ਪਰ 
ਕੀ ਕੀਤਾ ਜਾ ਸਕਦਾ ਸੀ ? ਹਮਦਰਦੀ ਦੇ,.,.ਪਿਆਰ ਦੇ ਦੇ ਝੂਠੇ ਬੋਲ ਬੋਲਣ ਵਾਲ਼ਾ 
ਵੀ ਉਥੇ ਕੌਈ ਨਹੀ' ਸੀ । ਧੂੜਾ ਇਨ੍ਹਾਂ ਦਾ ਕੌਣ ਲੱਗਦਾ ਹੈ ? ਧੂੜਾ ਮਰ ਵੀ ਜਾਏ 
ਤਾਂ ਇਨ੍ਹਾਂ ਨੂੰ ਕੀ ਫ਼ਰਕ ਪਏਗਾ ? ਸਾਰੇ ਸੌ ਗਏ । ਉਹ ਖਲੋਤਾ ਰਿਹਾ । ਹਰ ਆਵਾਜ਼ 
ਤੋ ਉਸ ਦੇ ਕੌਨ ਖੜੇ ਰੁੰਦੇ । ਅੱਖਾਂ ਚਾਰੇ ਪਾਸੇ ਟੁੱਕ ਟੁੱਕ ਵੇਖਦੀਆਂ । ਹੁਣੇ- ਕੋਈ 
ਆਏਗਾ ਅਤੇ ਛੁਡਾ ਕੇ ਲੈ ਜਾਏਗਾ ।..,ਸ਼ਾਇਦ ਨੌਨੀਆ ਆ ਜਾਏ...ਸ਼ਾਇਦ 
ਬਾਈ...ਪਰ ਕੋਈ ਨਹੀ' ਆਇਆ । ਰਾਤ ਭਰ ਕੌਈ ਨਹੀ` ਆਇਆ । ਉਸ ਦੀਆਂ 
ਅੱਖਾਂ ਵਿਚੋਂ ਅੱਥਰੂਆਂ ਦੀਆਂ ਕਾਲੀਆਂ ਲਕੀਰਾਂ ਨਿਕਲਣ ਲੱਗੀਆਂ । ਨਥੁਨੇ 
ਫੌਕਾਰ ਛੱਡਦੇ ਰਹੇ । ਦਿਲ ਵਿਚ ਗੁੱਸਾ ਇਕੱਠਾ ਹੁੰਦਾ ਰਿਹਾ । ਸਵੇਰੇ ਜੋ ਸਾਹਮਣੇ 
ਆਏਗਾ ਉਸ ਦੀ ਖੰਰ ਨਹੀ` । 

ਉਥੇ ਧੂੜਾ ਜੁੱਤਦਾ ਰਿਹਾ, ਪਿੱਟਦਾ ਰਿਹਾ ਅਤੇ ਘਰ ਦੇ ਲਈ ਤਰਸਦਾ ਰਿਹਾ । 
'ਉਹ ਹੌਰ ਗੁੱਸੈਲ ਹੋ ਗਿਆ । ਮੌਕਾ ਮਿਲਦਿਆਂ ਹੀ ਲੌਕਾਂ ਨੂੰ ਸਿੰਗ ਮਾਰਦਾ । 
ਜਿੱਥੇ ਮਰਜ਼ੀ ਆਉੱਦੀ ਅੜ ਜਾਂਦਾ । ਇਕ ਵਾਰ ਇਕ ਮੁੰਡੇ ਨੂੰ ਉਸ ਨੇ ਸਿੰਗ ਤੇ 
ਚੱਕ ਕੇ ਪਿੱਛੰ ਸੁੱਟ ਦਿੱਤਾ । ਤਦ ਤੱ ਉਸ ਦੇ ਕੌਲ ਕੋਈ ਨਹੀ ਆਉਦਾ । ਹੱਕਣ 
ਵਾਲੇ ਦੇ ਬਿਨਾਂ । ਜੌ ਦੌਸਤ ਨ ਹੀ' ਹੈ । ਹੁਣ ਵੀ ਧੂੜਾ ਨੂੰ ਉਸ ਦੀ ਖੁਰਾਕ ਦੇ 
ਹਿਸਾਬ ਨਾਲ ਖਾਣ ਨੰ ਨਹੀ ਦਿੱਤਾ ਜਾਂਦਾ । ਉਹ ਰਸਤੇ ਚਲਦਿਆਂ ਹਰ 


ਚੀਜ਼ ਨੂੰ ਮੂੰਹ ਮਾਰਦਾ ਰਹਿੰਦਾ ਹੈ । ਉਸ ਦੇ ਪੁੰਠਿਆਂ ਦਾ ਸਾਰਾ ਮਾਸ ਸੁੱਕ 
ਗਿਆ ਹੈ । ਚੋਟ ਦੇ ਨਿਸ਼ਾਨ ਪੱਕੇ ਹੋ ਗਏ ਹਨ । ਹੁਣ ਉਹ ਨਿਸਰੜਾ ਅਤੇ ਮਾਰ ਦਾ 
ਆਦੀ ਹੋ ਗਿਆ ਹੈ । ਇਕ ਵਾਰ ਉਸ ਨੂੰ ਡਾਮ ਵੀ ਚੋਟਾਇਆ ਜਾ ਚੁੱਕਾ ਹੈ । ਜਿਸ 
ਨੂੰ ਕੈਮ ਦੀ ਕਦਰ ਨਹੀ` ਉਸ ਦੇ ਲਈ ਕਿਉਂ ਜੁੱਤੋ ? ਖਾਹਮਖਾਹ ਸਤਾਂਦੇ ਰਹਿਣ 
ਵਾਲੋਂ ਦੇ ਲਈ ਕੌਣ ਆਪਣੀਆਂ ਹੱਡੀਆਂ ਗਲਾਏਗਾ ? ਇਸ ਦਾ ਵਾਸਤਾ ਜਾਂ ਤਾਂ 
ਕਦੀ ਚੌਗੇ ਜਾਨਵਰ ਨਾਲ ਪਿਆ ਹੀ ਨਹੀ ਹੋਵੇਗਾ, ਜਾਂ ਇਹ ਇਸ ਕਾਬਲ 'ਹੀ 
ਨਹੀ” ਕਿ ਕੌਈ ਚੰਗੀ ਤਰ੍ਹਾਂ ਇਸ ਕੌਲ ਕੰਮ ਕਰੇ । ਪਿਆਰ ਦੇ ਦੋ ਬੋਲ ਨਹੀ" । ਪੇਟ 
ਭਰ ਖਾਣਾ ਨਹੀ“ । ਮਾਰ ਕਦੀ ਰੁਕਦੀ ਨਹੀਂ । ਧੂੜਾਂ...ਗੁਸੈਲ ਧੂੜਾਂ ਸਿਰਫ 
ਕਦੀ ਕਦੀ ਪੁਰਾਣੇ ਘਰ ਬਾਰੇ ਸੋਚਦਾ । ਬਹੁਤਾ ਤਾਂ ਇਹੀ ਸੋਚਦਾ ਕਿ ਕਿੱਲਾ 
ਤੁੜਾ ਕੇ ਨਸ ਜਾਏ...ਇਕਦਮ ਆਜ਼ਾਦ ਅਤੇ ਮਸਤ ਹੋ ਜਾਏਂ...ਸਾਨ੍ਹ ਦੀ ਤਰ੍ਹਾਂ । 
ਅਤੇ ਇਕ ਦਿਨ ਕਿੱਲਾ ਤੁੜਾ ਕੇ ਨੱਸ ਵੀ ਗਿਆ, ਕਿੱਲੇ ਸਮੱਤ,.,ਪਰ` ਕਾਫੀ 
ਦੇਰ ਮਸਤੀ ਮਾਰਨ ਦੇ ਬਾਅਦ ਉਸ ਨੂੰ ਘਰ ਦੀ ਯਾਦ ਆਈ ਅਤੇ “ਆਪਣੇ ਘਰ 
ਪੁੱਜ ਗਿਆ । ਪਰ ਉਥੇ ਕਿਸੇ ਦੀਆਂ ਅੱਖਾਂ ਵਿਚ ਉਸ ਦੇ ਲਈ ਪਹਿਲਾਂ ਵਾਂਗ 
ਸੁਆਗਤ ਭਾਵ ਨਹੀ` ਸੀ ਅਤੇ ਬਾਵਜੂਦ ਉਸ ਦੇ ਡਕਰਾਂਦੇ ਰਹਿਣ ਦੇ, ਆਦਮੀ 
ਫਿਰ ਇਸੇ ਰਾਖਸ਼ਸ ਦੇ ਘਰ ਛੱਡ ਗਿਆਂ । 


258 ਸਮਕਾਲੀਨ ਹਿੰਦੀ ਕਹਾਣੀਆਂ 


ਦੂਜੇ ਸਾਲ ਵੀ ਮੀ"ਹ ਨਾਂ ਪਿਆ । ਤੀਜੇ ਸਾਲ ਵੀ ਨਹੀ“ । ਕਾਲ । ਲਾ 
ਦੇ ਆਕਾਸ਼ ਤੈ ਚੀਲਾਂ--ਇੱਲਾਂ ਚੱਕਰ ਕੱਟਣ ਲਗੀਆਂ । ਭਾਂਇ,, .ਭਾਂਇ.. 
ਚਾਰੇ ਪਾਸੇ ਸੁੰਨਸਾਨ । ਹਰਿਆਲੀ ਕਿਧਰੇ ਨਹੀ" । ਅੱਖਾਂ ਵਿਚ ਧੂੜ ਅਤੇ 
ਧੁੱਪ ਦੀਆਂ ਕੜਕਦੀਆਂ ਫੁਲਝੜੀਆਂ ਅਤੇ ਗਲੇ ਵਿਚ ਖੁਭੇ ਪਿਆਸ ਦੇ ਭਰੁੱਟ- 
ਕੰਡੇ ...1 


ਜ਼ਮੀਨ ਗਈ । ਬਾਈ ਗੁਜ਼ਰ ਗਈ । _ਨੈਨਸੀ ਨੌਕਰੀ ਕਰਨ ਰਾਮਨਗਰ ਚਲਾ 
ਗਿਆ । ਉਸ ਦੀ ਪਤਨੀ ਪੇਕੇ ਚਲੀ ਗਈ । ਘਰ ਵਿਚ ਕੌਣ ? ਧੂਆਂ ਛੱਡਦਾ 
ਆਦਮੀ । ਮਾਂ...ਇਕ ਕੌਨੇ ਵਿਚ ਭੁੱਖ ਨਾਲ ਰੈਭਦੀ...ਅਤੇ ਧੂੜਾ...ਦੂਸਰੇ ਕੌਨੇ 
ਵਿਚ ਖੁਰਾਂ' ਨਾਲ ਸੁੱਕੀ ਜ਼ਮੀਨ ਖੋਂਦਦਾ, -.ਮਿੱਟੀ ਚੱਟਦਾ । 


ਕੋਈ ਲੈ ਲਏ । ਕੋਈ ਸਾਡੇ ਜਿਨਾਵਰ ਖਰੀਦ ਲਏ । ਐਵੇ ਹੀ ਲੈ ਲਏ । ਵਿਚਾਰੇ 
ਮਰਨਗੇ ਤਾਂ ਨਹੀ । ਪਰ ਕੌਣ ਲਏਗਾ ? ਮਨੁੱਖ ਭੁੱਖੋ ਪਿਆਸੇ ਫ਼ਿਰ ਰਹੇਂ ਹਨ ।... 
ਜਿਨਾਵਰ ਦੀ ਹੱਤਿਆ ਕੌਣ ਲਏਗਾ ? 

ਸਾਰਾ ਘਰ ਦਿਨ ਭਰ ਬਿਲਕੁਲ ਸੁੰਨਾ ਪਿਆ ਰਹਿੰਦਾ । ਸਵੇਰ ਦਾ ਗਿਆ 
ਆਦਮੀ ਸ਼ਾਮ ਪਏ ਘਰ ਮੁੜਦਾ ਅਤੇ ਹਫਦਾ ਜਾਂ ਧੂੰਆਂ ਛੱਡਦਾ ਜਾਂ ਕਰਵਟਾਂ 
ਬਦਲਦਾ ''ਦਾਤਾ,..ਦਾਤਾ'` ਕਰਦਾ ਰਹਿੰਦਾ । ਮਾਂ ਅਤੇ ਧੂੜਾ ਉਸ ਨੂੰ ਵੇਖਦੇ 
ਰਹਿੰਦੇ । ਚੁੱਪਚਾਪ ਅਤੇ ਅਹਿਲ ! ਕੀ ਗੱਲ ਹੈ ? ਕੀ ਤਕਲੀਫ਼ ਹੈ ? ਕੀ ਅਸੀ 
ਤੋਰੇ ਕੌਮ ਨਹੀ' ਆ ਸਕਦੇ ? 

ਚਾਰੇ ਪਾਸੇ ਲੋਕ ਬੀਮਾਰੀ ਨਾਲ ਮਰ ਰਹੇ ਸਨ । ਜਾਨਵਰ ਡਿੱਗਦੋ.. ਖੂਨ 
ਉਗਲਦੇ, ਅਤੇ ਖ਼ਤਮ । ਲੌਕ ...ਇਹ ਬੰਜਰ ਅਤੇ ਅੜੀਅਲ 'ਲੰਕ...ਬਰਸਾਤ 
ਨਾਂ ਹੋਣ ਦੇ ਆਦੀ ਸਨ...ਸੋਕੇ ਦੇ ਅਭਿਆਸੀ ਸਨ । ਵਰਖਾ ਦੇ ਲਈ ਬੇਨਤੀ 
ਕਰਨ ਵਾਲਾ ਕੋਈ ਗੀਤ ਉਨ੍ਹਾਂ ਦੀ ਭਾਸ਼ਾ ਵਿਚ ਨਹੀ ਸੀ । ਉਹ ਪਸ਼ੂ ਧਨ, ਸਗੋ” 
ਪਸ਼ੂ ਬਲ ਦੇ ਬੂਤੇ ਤੇਂ ਪੀੜ੍ਹੀਆਂ ਤੋ" ਪ੍ਰਕ੍ਰਿਤੀ ਦੇ ਅੱਗੇ ਛਾਤੀ ਖੋਲੀ ਖਲੌਤੇ ਸਨ । 
ਜ਼ਮੀਨ ਅਜਿਹੀ ਸੀ ਕਿ ਦੋ ਬਰਸਾਤਾਂ ਠੀਕ ਵਕਤ ਸਿਰ ਹੋ ਜਾਂਦੀਆਂ ਤਾਂ ਖੂਬ ਸਾਰ” 
ਅਨਾਜ ਹੋ ਜਾਂਦਾ ਸੀ ਜਿਸ ਨਾਲ ਉਹ ਸਾਲ, ਦੋਂ ਸਾਲ ਤਿੰਨ ਸਾਲ ਤੱਕ ਵੀ ਕੌਜੂਸੀ ਨਾਲ 
ਵਰਤਦੇ ਰਹਿ ਸਕਦੇ ਸਨ । ਇਸ ਤੋਂ ਬਿਨਾਂ ਜ਼ਿਆਦਾ ਚੀਜ਼ ਦ) ਉਨ੍ਹਾਂ ਨੂੰ ਲੋੜ ਵੀ 
ਨਹੀਂ” ਸੀ । ਉਨ੍ਹਾਂ ਦੀ ਰੀੜ ਦਾ, ਉਨ੍ਹਾਂ ਦੀ ਹੈੱਕੜ ਦਾ ਰਾਜ ਸੀ ਉਨ੍ਹਾਂ ਦਾ ਪਸ਼ੂ ਧਨ । 
ਸਾਨ੍ਹ, ਗਾਵਾਂ, ਉਠ, ਬੱਕਰੀਆਂ, ਭੇਡਾਂ,..। ਪਰ ਜੋ ਪਸ਼ੂਆਂ ਨੂੰ ਦੇਣ ਲਈ ਹੀ 
ਪਾਣੀ ਨਾ ਮਿਲੇ । ਇਹ ਤਾਂ ਸਿੱਧੀ ਪੇਟ ਤੇ ਲੱਤ ਹੈ ਬਾਪ ਜੀ ! ਪੋਟ ਦੇ ਹੇਠਲੇ 
ਹਿੱਸੇ ਤੇ । 

ਅਤੇ ਈਸ਼ਵਰ ? ਹਾਂ, ਈਸ਼ਵਰ । ਈਸ਼ਵਰ ਕਿਤਨਾ ਨਿਰਦਈ ਹੈ । 

ਲੌਕ ਟੌਲੀਆਂ ਬਣਾ ਕੇ ਪਿੰਡ ਛੱਡਣ ਲੱਗੇ । ਜਾਨਵਰਾਂ ਦੇ ਨਾਲ । ਆਪਣੀ ਛੋਟੀ 
ਮੌਟੀ ਗ੍ਰਿਹਸਥੀ ਦੇ ਨਾਲ । ਇਲਾਂਕੇ ਵਿਚ ਕਸਾਈਆਂ ਨੇ ਫਿਰਨਾ ਸ਼ੁਰੂ ਕਰ ਦਿੱਤ” 
ਸੀ। ਗਾਂ ਦੀ ਠੀਮਤ ਵੀਹ ਰੁਪਏ--ਸਾਨ੍ਹ ਦੀ ਤੀਹ '...ਮਰੋਂ ਜੰਲਾਦ । ਕੌਣ ਵੇਚੇਗਾ 


ਨੈਨਸੀ ਦਾ ਧੂੜਾਂ 259 


ਇਨ੍ਹਾਂ ਦੇ ਹੱਥ ਆਪਣੇ ਲਾਡ ਪਿਆਰ ਨਾਲ ਪਾਲਿਆ ਜਾਨਵਰ । ਪਰ ਕੌਈ ਤਾਂ 
ਵੇਚਦਾ ਹੋਵੇਗਾ । ਨਹੀ' ਤਾਂ ਇਹ ਆਉਦੇ ਹੀ ਕਿਉਂ $ 

ਆਦਮੀ ਦੇ ਹਫਣ ਵਿਚ, ਉਸ ਦੀਆਂ ਅੰਤਹੀਨ ਕਰਵਟਾਂ ਵਿਚ, ਉਸ ਦੀ 
ਦਾਤਾ-ਦਾਤਾ ਦੀ ਗ੍ਰਹਾਰ ਵਿਚ ਅਜਿਹੇ ਹੀ ਪਤਾ ਨਹੀ ਕਿਤਨੇ ਹਾਹਾਕਾਰ ਚੱਕਰਾਂਦੀ 
ਰਨੋਰੀ ਦੀ ਤਰ੍ਹਾਂ ਘੁਮੋਰੇ ਮਾਰ ਰਹੇ ਸਨ । 

ਇਕ ਦਿਨ ਕਿਧਰੋ` ਆਟਾ ਲਿਆ ਕੇ ਆਦਮੀ ਨੇ ਟਿੰਕੜ ਬਣਾਏ । ਆਪਣੇ 
ਹੱਥਾਂ ਨਾਲ ਮਾਂ ਨੂੰ ਥੁਆਏ । ਗੁੜ ਖੁਆਇਆ । ਇਹ ਸਭ ਕਰਦਿਆਂ ਉਹ ਹਫਦਾ 
ਰਿਹਾ ।ਅਸਲ ਵਿਚ ਉਹ ਰੋ ਰਿਹਾ ਸੀ । ਅੰਦਰ` ਰੋਲੀ ਲਿਆ ਕੇਮਾਂਦੇਮੱਥੇ ਤੋ 
ਟਿੱਕਾ ਲਾਇਆ,..ਉਸ ਦੇ ਅੱਗੇ ਹੱਥ ਜੌੜੇ...ਅਤੇ ਰੱਸੀ ਖੋਲ੍ਹ ਕੇ ਉੱਸ ਨੂੰ ਬਾਹਰ 
ਹੱਕ ਦਿੱਤਾ । ਪ੍ਰੋਲ ਦਾ ਦਰਵਾਜ਼ਾ ਭੀੜ ਦਿੱਤਾ ਅਤੇ ਉਥੇ ਹੀ ਜ਼ਮੀਨ ਤੇ ਬੋਠ ਕੇ 
ਵਿਰਲਾਪ ਕਰਨ ਲੱਗਾ । 

ਮਾਂ ਜ਼ੌਰ ਜ਼ੋਰ ਨਾਲ ਰੋਭ ਰਹੀ ਸੀ । ਐਵੇ` ਬਿਨਾ ਵਜ੍ਹਾ ਅਚਾਨਕ ਉਸ ਨੂੰ 
ਆਤੋਕ ਦੀਆਂ ਡਰਾਉਣੀਆਂ ਖਾਈਆਂ ਵਿਚ ਧੱਕ ਦਿੱਤਾ ਗਿਆ ਸੀ । ਇਕ ਕੇਡੀ 
ਦੇ ਰੂਪ ਵਿਚ ਉਹ ਇਸ ਘਰ ਵਿਚ ਆਈ ਸੀ । ਆਪਣੀ ਮਾਂ ਦੇ ਨਾਲ । ਉਸ ਨੇ ਚਾਰ 
ਵਾਰ ਬੱਚੇ ਜਣੇ । ਉਹ ਇਸ ਪਰਿਵਾਰ ਦੀ ਮੈੱਬਰ.ਸੀ । ਹੈ । ਜ਼ਿੰਦਾ । ਨਹੀ' ਹੈ 
ਕੀ ? ਕੋਈ ਆਖੇ ਤਾਂ ? ਅਤੇ ਕਿਹੋ ਜਿਹੀ ਨਿਰਮਮਤਾ ਦੇ ਨਾਲ ਉਸ ਨੂੰ ਹਕ ਦਿੱਤਾ 
ਗਿਆ । ਉਸ ਦੀ ਕਰੁਣ ਅਤੇ ਦੁਖਦਾਈ ਬਾਂ ਬਾਂ ਕਦੋ' ਤਕ ਬਦ ਦਰਵਾਜ਼ੇ ਤੇ 
ਵਿਲਖਦੀ ਰਹੀ । ਕੌਣ ਸੁਣਦਾ ? ਆਦਮੀ...ਆਦਮੀ ਪੱਥਰ ਵਾਂਗ। ਜੜ੍ਹ ਅਤੇ 
ਅਹਿਲ । 

ਅਤੇ ਇਕ ਦਿਨ ਇਕ ਤੇਲੀ ਧੂੜਾ ਨੂੰ ਖ਼ਰੀਦ ਲੋ ਗਿਆ । ਸਿਰਫ ਪੰਜਾਹ ਰੁਪਏ 
ਵਿਚ । 

ਧੂੜਾ ਦੀਆਂ ਅੱਖਾਂ ਤੇ ਪੰਟੀ ਬੋਨ੍ਹ ਦਿੱਤੀ ਗਈ ਅਤੇ ਉਸ ਨੂੰ ਕੌਹਲੂ ਵਿਚ ਜੌਤ 
ਦਿੱਤਾ ਗਿਆ । ਅਤੇ ਚਲ ਭਈ । ਅਜਿਹੀ ਰਾਤ ਧੁੜਾ ਦੀ ਜ਼ਿੰਦਗੀ ਵਿਚ ਕਦੀ ਨਹੀ” 
ਆਈ ਸੀ । ਜਿਸ ਵਿਚ ਕਿਧਰੇ ਕੋਈ ਸਾਥੀ ਵੀ ਨਾ ਵਿਖਾਈ ਦੇਵੇ । ਇਕੋ ਗੌਧ । 
ਇਕ ਹੀ ਰਾਹ । ਇਕ ਹੀ ਜੂਲਾ । ਰਾਤ ਦਿਨ । ਖਾਣ ਨੂੰ ਸੁੱਕਾ ਚਾਰਾ ਅਤੇ ਥੋੜ੍ਹੀ ਜਿਹੀ 
ਖਲ । ਪੌਰਾਂ ਦੇ ਹੇਠਾਂ ਗਿੱਲਾ ਘਾਹ । ਘਾਣੀ ਦੇ ਬਾਹਰ ਪਾਣੀ ਦੀ ਨਾਂਦ । 
ਉਥੇ ਹੀ ਖਾਣਾ । ਉਥੇ ਹੀ ਸੌਣਾ । ਉਹ ਵੀ ਜੇ ਥੋੜ੍ਹਾ ਬਹੁਤ ਤੇਲੀ ਸੌਣ ਦੇਵੇ । ਪਰ 
ਤੇਲੀ ਕਿਉ` ਸੋਣ ਦੇਵੇ ? 

ਲਗਾਤਾਰ ਚਲਦਿਆਂ ਉਸ ਨੂੰ ਚੱਕਰ ਆ ਗਏ । ਡਿੱਗ ਪਿਆ । ਮਾਰ ਪਈ । 
ਫਿਰ ਚਲਿਆ । ਫਿਰ ਲੜਖੜਾਇਆ । ਫਿਰ ਮਾਰ ਪਈ । ਨਹੀ ਚਲਿਆ । ਨਹੀ” 
ਚਲੇਗਾ । ਮਾਰ ਲੌ ਜਿੰਨਾ ਮਾਰਨਾ ਹੈ । 

ਪਰ ਮਾਰ ਦੀ ਵੀ ਹੱਦ ਹੁੰਦੀ ਹੈ । ਉਹ ਨੱਦਸਿਆ । ਪਰ ਕਿਥੇ ਨੱਸੇਗਾ ? ਉਹੀ 
ਗੋਲ-ਗੋਲ-ਗੋਲ । ਆਉਣ ਦਿਉ । ਕਿਸੇ ਨੂੰ ਨੇੜੇ ਆਉਣ ਦਿਉ । ਉਹ ਅਜਿਹਾ 
ਸਿੰਗ ਮਾਰੇਗਾ,..। ਅਤੇ ਸਿੰਗ ਉਸ ਨੇ ਮਾਰਿਆ । ਪਰ ਮਾਰ ਤਾਂ ਜੋ ਪਈ ਸੌ ਪਈ 


260 ਸਮਕਾਲੀਨ ਹਿੰਦੀ ਕਹਾਣੀਅਨ 
ਸਿਤਮ ਇਿਹ ਕਿ ਉਸ ਢੇ ਸਿੰਗ ਸ਼ੀ ਕਟਵਾ ਦਿਤੇ ਗਏ ॥ 

ਪ੍ਰੀ ਜ਼ਿੰਦਗੀ ਮੁਸੀਬਤ ਬਣ ਕੇ ਰਹਿ ਗਈ । ਨਰਕ । ਅਤੇ ਉਹ ਬੁਝਦਾ ਗਿਆ, 
ਬੁਝਦਾ ਗਿਆ 1 ਉੱਸ ਦੀਆਂ ਅੱਖਾਂ ਦੀ ਰੌਸ਼ਨੀ ਹੀ ਨਹੀ'...ਆਤਮਾ ਦ) ਰੌਸ਼ਨੀ ਵੀ 
ਬਝਣ ਲਗ਼ੀ । ਸਾਰਾ ਉਤਸ਼ਾਹ, ਸਾਰਾ ਵਿਦਰੋਹ, ਸਾਰਾ ਅਭਿਮਾਨ...ਬੂਦ ਬੂੰਦ ਨੁੱਚੜ 
ਗਿਆ । ਕੁਝ ਵੀ ਖਾ ਲੈਣਾ ਹੈ...ਕਝ ਵੀ ਸਹਿ ਲੈਣਾ ਹੈ...ਕਿਵੇੱ' ਵੀ ਮਰ ਲੈਣਾ ਹੈ ॥ 
ਕੋਈ ਅਰਮਾਨ ਨਹੀਂ', ਕੋਈ ਸ਼ਪਨਾ ਨਹੀਂ, ਕੋਈ ਯਾਦ ਨਹੀ । ਅੱਤਿਆਚਾਰ ਹੀ 
ਹੁਦਾ...ਜੋ ਹੁਣ ਕੋਈ ਉਂਸ ਦੀਆਂ ਅੱਖਾਂ ਤੇ ਬੱਝੀ ਪੱਟੀ ਖੋਲ੍ਹ ਦਿੰਦਾ ਅੰਤੇ ਉਸ ਨੂੰ 
ਆਜ਼ਾਦ ਕਰ ਦਿੰਦਾ । 

ਪਰ ਉਂਸ ਦੇ ਨਾਲ ਇਹੀਂ ਕੀਤਾ ਗਿਆਂ । 

ਚਾਰ ਸਾਲ ਲੋੜ ਤੋ` ਵੱਧ ਕੌਮ ਲੈਣ ਦੇ ਬਾਅਦ, ਹੱਡੀਆਂ ਦਾ ਸਾਰਾ ਮਾਸ ਨਿਚੋੜ 
ਲੈਣ ਦੇ ਬਾਅਦ ਵੀ ਨਾ ਕੌਮ ਬੰਦ ਹੋਇਆ ਨਾ ਮਾਰ । ਉਸ ਦੀ ਗਰਦਨ ਤੇ ਜ਼ਖਮ 
ਹੋ ਗਿਆ । ਜ਼ਖਮ ਤੇ ਦਿਨ ਭਰ ਮੱਖੀਆਂ ਬੈਠਦੀਆਂ...ਜਿਨ੍ਹਾਂ ਨੂੰ ਖਲੋਤਾ ਖਲਤਾ ਨਾ 
ਪੁਛ ਨਾਲ ਉਡਾ ਪਾਂਦਾ ਨਾ ਸਿੰਗ...ਸਿੰਗ ਤਾਂ ਸੀ ਹੀ ਕਿਥੇ ? ਜ਼ਖਮ ਵਿਚ ਪਾਂਅ ਪੌ 
ਗਈ...ਉਸ ਵਿਚੋ ਗੰਧ ਆਉਣ ਲੱਗੀ,..ਉਹ ਫੈਲਣ ਲੱਗਾ...ਅਤੇ ਨਾਸੂਰ ਬਣ 
ਗਿਆ...ਅਤੇ ਉਸ ਦੀ ਦਸ਼ਾ ਅਜਿਹੀ ਹੋ ਗਈ ਕਿ ਉਹ ਸਿਰ ਵੀ ਨਾ ਚੁੱਕ 
ਸਕਦਾ । ਰਾਤ-ਦਿਨ ਮੋਟੇੋ-ਮੋਟੇ ਗਾਹੜੇ ਅੱਥਰੂ ਕੇਰਦਾ ਅਤੇ ਦੁੱਖੀ ਹੁਦਾ ਰਹਿੰਦਾ । 
ਬੀਮਾਰੀ-ਕਸ਼ਟ-ਮਾਰ-ਆਤੇਕ-ਮੌਤ ਸਭ ਦੇ ਪ੍ਰਤੀ ਉਸ ਦਾ ਬਾਹਰੀ ਹੀ ਨਹੀ” ਸਗੋ” 
ਅੰਦਰੂਨੀ ਪ੍ਰਤਿਰੋਧ ਵੀ ਨਸ਼ਟ ਹੁੰਦਾ ਚਲਾ ਗਿਆ ਅਤੇ ਉਹ ਲਾਸ਼ ਬਣਦਾ ਚਲਾ ਗਿਆ । 

ਸਾਰੀ ਘਾਣੀ ਜ਼ਖਮ-ਮਵਾਦ ਦੀ ਬਦਬੂ ਨਾਲ ਭਰ ਗਈ । ਬਦਬੂ ਤੇਲ ਵਿਚ ਵੀ 
ਉਤਰਨ ਲੱਗੀ । ਗਾਹਕ ਚਿੜਚਿੜਾਣ, ਭੜਕਣ ਅਤੇ ਕਤਰਾਣ ਲੱਗ । ਪਰ ਤੌਲ।-- 
ਜੋ ਦੀਵਾਲੀ ਦੇ ਦਿਨ ਵੀ ਬਲਦ ਨੂੰ ਨਹੀ" ਬਖ਼ਸ਼ਦਾ, ਉਸ ਤ ਕੌਮ ਲੈਦਾ ਹੀ 
ਰਿਹਾਂ । 

ਇਕ ਢਿਨ ਧੂੜਾ ਇਸ ਤਰ੍ਹਾਂ ਡਿੱਗਿਆ ਕਿ ਫਿਰ ਉੱਠਿਆ ਹੀ ਨਹੀਂ” । ਲੱਖ 
ਕੋਸ਼ਿਸ਼ਾਂ ਕੀਤੀਆਂ ਉਠਾਣ ਵਾਲਿਆਂ ਨੇ । ਆਖ਼ਰ ਉੱਸ ਦੀਆਂ ਅੱਖਾਂ ਦੀਆਂ ਪੱਟੀਆਂ 
ਖੋਲ੍ਹੀਆਂ ਗਈਆਂ । ਪੇਟ ਦੇ ਹੇਠਾਂ ਡੋਡਾ ਫਸਾ ਕੇ ਰੱਸੀਆਂ ਨਾਲ ਬੈਨ੍ਹ ਕੇ ਖਿੱਚ ਕੇ ਉਸ 
ਨੂੰ ਖੜਿਆਂ ਕੀਤਾ ਗਿਆ, ਖੋਲ੍ਹਿਆ ਗਿਆ, ਬਾਹਰ ਲਿਆਂਦਾ ਗਿਆ ਅਤੇ ਛੱਡ ਦਿੱਤ” 
ਗਿਆ । ਜਾਹ...ਜਿਥੇ ਤੇਰੀ ਕਿਸਮਤ ਤੌਨੂੰ ਲੈ ਜਾਏ । 

ਇਕ ਬੀਮਾਰ, ਮਰੀਅਲ, ਬੁਢਾ ਜਾਨਵਰ ...ਮੱਖੀਆਂ, ਕਾਵਾਂ ਅਤੇ ਕੀੜਿਆਂ ਨਾਲ 
ਘਿਰਿਆ...ਰੋ ਰਿਹਾ-ਹੈ ਅਤੇ ਰੀ'ਘ ਰਿਹਾ ਹੈ । ਉਹ ਭੁੱਖਾ ਹੈ...ਅਤੇ ਕਿਸੇ ਨੇ ਉਸ 
ਦੇ ਸਾਹਮਣੇ ਘਾਹ ਸੁੱਟ ਦਿੱਤੀ ਹੈ, .,ਹਰੀ ਘਾਹ. .,ਅਤੇ ਉਸ ਵਿਚ ਇਤਨੀ ਸ਼ਕਤੀ ਵੀ 
ਨਹੀ ਹੈ ਕਿ ਉਸ ਨੂੰ ਜਬਾੜਿਆਂ ਵਿਚ ਭਰ ਲਏ...ਜਾਂ ਚੱਬਾ ਲਏਂ । ਪਿਆਸਾ ਹੈ... 
ਅਤੇ ਪਾਣੀ ਹੈ...ਅਤੇ ਪਾਣੀ ਵਿਚ ਮੂੰਹ ਪਾ ਦਿੱਤਾ ਹੈ...ਪਰ ਉਸ ਨੂੰ ਗਲੋਂ ਤੋ” ਹੇਠਾਂ 
ਨਹੀ ਉਤਾਰ ਪਾ ਰਿਹਾ ਹੈ । ਅਜਿਹੇ ਜੀਵ ਨੂੰ ਮੌਤ ਆ ਜਾਏ...ਇਸ ਤੋਂ` ਚੋਗਾ 
ਹੋਰ ਕੀ ਹੋ ਸਕਦਾ!ਹੈ । 


ਨੈਨਸੀ ਦਾ ਧੂੜਾ 261 


ਪਰ ਬਦਸੂਰਤ ਤੋ ਬਦਸੂਰਤ ਜ਼ਿੰਦਗੀ, ਖੂਬਸੂਰਤ ਤੋ ਖੂਬਸੂਰਤ ਮੌਤ ਨਾਲੋ" ਚੋਗੀ 
ਹੁੰਦੀ ਹੈ। ਹੌਲੇ ਹੌਲੇ ਆਪਣੇ ਮਰੀਅਲ ਬੀਮਾਰ ਸਰੀਰ ਅਤੇ ਉਸ ਦੇ ਉਪਜੀਵੀਆਂ ਨੂੰ 
ਢੋ'ਦਿਆਂ ਹੋਇਆਂ ਪਤਾ ਨਹੀ ਕਿਸ ਚੇਤਨਾ...ਕਿਸ ਅੰਤਰਪ੍ਰੋਰਣਾ, ਕਿਸ ਆਂਵੇਗ 
ਦੇ ਸਹਾਰੇ...ਉਸ ਨੇ ਆਪਣੇ ਪਿੰਡ ਦਾ ਰਾਹ ਲੱਭ ਲਿਆ । ਜਾਨਵਰਾਂ ਦੀਆਂ ਜੋ 
ਬਹੁਤ ਸਾਰੀਆਂ ਗੱਲਾਂ ਮਨੁੱਖ ਕਦੀ ਨਹੀ ਸਮਝ ਸਕੇਗਾ ਉਨ੍ਹਾਂ ਵਿਚੋ ਇਹ ਵੀ 
ਇਕ ਸੀ । ਚਲਦਾ ਰਿਹਾ । ਘਿਸਟਦਾ ਰਿਹਾ । ਬਿਨਾਂ ਉਤਸ਼ਾਹ । ਰੁਕਦਾ । 
ਚਲਦਾ । ਜਾਣਾ ਹੀ ਹੈ । 

ਹੁਣ ਪਿੰਡ ਸਾਹਮਣੇ ਸੀ ।...ਪਹਿਲਾਂ ਦੀ ਤਰ੍ਹਾਂ ਲਹਿਲਰਾਂਦਾ ਹੋਇਆ. ..ਹਰਾਂ 
ਕੱਚ... ਤੋਤੇ ਦੇ ਖੰਭਾਂ ਵਾਂਗ ! ਆਹ ! ਇਹ ਵੇਖਣ ਦੇ ਲਈ ਉਸਦੀਆਂ ਅੱਖਾਂ 
ਕਦੋ“ ਤੋ ਤਰਸ ਰਹੀਆਂ ਸਨ । ਉਹ ਰੁਕ ਗਿਆ । ਟੁੱਕ ਟੁੱਕ ਵੇਖਦਾ ਰਿਹਾ । 
ਬਸ, ਹੁਣ ਠੀਕ ਹੈ । ਫਿਰ ਚਲ ਪਿਆ । ਹੌਲੀ ਹੌਲੀ । ਚਾਲ ਵਿਚ ਜ਼ਰਾ ਵੀ 
ਕਾਹਲ ਨਹੀ' ਸੀ । ਅੱਖਾਂ ਵਿਚੋਂ ਅੱਥਰੂ ਵਹਿ ਰਹੇ ਸਨ । ਕਾਲੀਆਂ ਲਕੀਰਾਂ । 
ਗਰਦਨ ਹੇਠਾਂ ਝੁੱਕੀ ਹੋਈ ਸੀ । ਭਾਰੀ ਪੈਰ ਬੜੇ ਜਤਨ ਨਾਲ ਹੋਲੋਂ-ਹੌਲੇਂ ਸਰਕ ਰਹੇ 
ਸਨ । 

ਪਿੰਡ ਤੇ ਸਵੇਰ ਦੀ ਚਾਂਦੀ ਵੈਨੀ ਧੁੱਪ ਫੈਲੀ ਹੋਈ ਸੀ । ਠੰਡੀ ਹਵਾ ਚਲ ਰਹੀ 
ਸੀ । ਫ਼ਸਲਾਂ ਲਹਿਲਹਾ ਰਹੀਆਂ ਸਨ । ਕੇਡੇ-ਕੇਡੀਆਂ ਦਾ ਸਫੈਦ ਉੱਛਲਦਾ- 
ਕੱਦਦਾ ਝੰਡ ਚਰਨ ਜਾ ਰਿਹਾ ਸੀ । ਪਿੱਛੇ ਪਿੱਛੋ ਟਰਰ-ਟਿਰਿਕ ਕਰਦੇ ਰਬਾਰੀਆਂ 
ਦੇ ਦੋ ਤਿੰਨ ਬੱਚੇ । ਕੌਈ ਮੋਰਚਗ ਵੀ ਵਜਾ ਰਿਹਾ ਸੀ । ਪਤਾ ਨਹੀਂ',..ਸ਼ਾਇਦ 
ਨਹੀ ਵਜਾ ਰਿਹਾ ਹੋਵੇਗਾ । ਸਿਰਫ ਭਰਮ ਹੋਇਆ ਹੋਵੇਗਾ । 

ਇਕ ਸੁੰਨੇ--ਹਰੇ--ਉੱਚੇ ਟਿੱਲੋਂ ਤੇ ਪੁੱਜ ਗਿਆ । ਹਰਿਆਲੀ ਅਨੰਤ ਤੱਕ ਫੋਲ 
ਗਈ । ਕੋਡੀ-ਕੇਡੀ ਸਫੈਦ ਧੁੰਦਲੇ ਧੱਬੇ ਬਣ ਗਏ । ਉਹ ਆਪਣੇ ਬਚਪਨ ਦੀ 
ਚਰਾਗਾਹ ਦੇ ਕਿਤਨਾ ਨੇੜੇ ਸੀ। ਪਰ ਕਿਤਨਾ ਦੂਰ । ਪਿੰਡ ਤੇ" ਬਾਹਰ...ਇਕ 
ਆਜ਼ਾਦ ਜ਼ਮੀਨ ਤੇ...ਜਿਹੋਂ ਜਿਹਾ ਕੁਦਰਤ ਨੇ ਉਸ ਨੂੰ ਬਣਾਇਆ ਹੋਂਵੇਗਾਂ । 
ਪਹੁੰਚਿਆ ਅਤੇ ਡਿੱਗ ਪਿਆ । ਡਿੱਗਿਆ ਅਤੇ ਮਰ ਗਿਆ । ਅੱਖਾਂ ਖੁੱਲ੍ਹੀਆਂ ਰਹਿ 
ਗਈਆਂ । ਟੁੱਕ-ਟੁੱਕ ਆਕਾਸ਼ ਨੂੰ ਵੇਖਦੀਆਂ । 

ਹੁਣ ਕਾਂ ਆਉਣਗੇ ਕਾਲੀਆਂ ਪਨੀਲੀਆਂ=-ਖਾਲ੍ਹੀ ਅੱਖਾਂ ਵਿਚ ਚੁਝਾਂ ਘੁਸੋੜ 
ਕੇ ਮਾਸ ਦੇ ਨਰਮ ਨਰਮ ਟੁੱਕੜ ਖਿੱਚਣਗੇ । ਫਿਰ ਗਿੱਧਾਂ ਆਉਣਗੀਆਂ । 
ਡਰਾਉਣੀਆਂ ਮਨਹੂਸ । ਅਤੇ ਉਨ੍ਹਾਂ ਦੇ ਲਈ ਅੱਖਾਂ ਦੇ ਨਰਮ ਰੇਸ਼ੇ ਛੱਡ ਕੇ ਕਾਂ ਖੁਰਾਂ 
ਦੇ ਹੇਠਾਂ ਦੇ ਨਰਮ ਮਾਸ ਨੂੰ ਨੌਚਣਾ ਸ਼ੁਰੂ ਕਰਨਗੇ । ਚਾਰੇ ਪਾਸੇ ਬਦਬੂ ਫੈਲ ਜਾਏਗੀ, 
ਜਿਸ ਦੀ ਗੈਧ ਨਾਲ ਫਿਰ ਕੁੱਤੇ ਆਉਣਗੇ ਅਤੇ ਆਪਣੇ ਤਿੱਖੇ ਦੋਦਾਂ ਨਾਲ ਉਸ 
ਦਾ ਪੇਟ ਚੀਰ ਕੇ ਉਸਦੀਆਂ ਅੰਤੜੀਆਂ ਚਬਾਣਗੇ । ਫਿਰ ਗਿੱਧਾਂ ਦਾ ਇਕ ਪੂਰਾ 
ਝੁਡ ਹੋਵੇਗਾ ਅਤੇ ਉਹ ਇਤਨਾ ਖਾ ਚੁਕੇ ਹੋਣਗੇ ਕਿ ਉਨ੍ਹਾਂ ਤੋ“ ਉੱਡਿਆ ਵੀ ਨਹੀ' 
ਜਾਏਗਾ ਅਤੇ ਉਹ ਫਿਰ ਫਿਰ ਖਾਣਗੇ । ਚਮੜੀ ਡਿੱਗਦੀ-ਚਿਰਦੀ ਉੱਤਰਦੀ 
ਜਾਏਗੀ .,.ਮਾਸ ਖਤਮ ਹੁਦਾ ਜਾਏਗਾ ਅਤੇ ਪਿੰਜਰ ਝਲਕਣ ਲੱਗੇਗਾ... ਹਾਲਾਂ ਕਿ 


262 ਸਮਕਾਲੀਨ ਹਿੰਦੀ ਕਹਾਣੀਆਂ 


ਹੁਣ ਵੀ ਉਸ ਤੇ ਜਗ੍ਹਾ-ਜਗ੍ਹਾ ਗੁਲਾਬੀ ਮਾਸ ਚਿਪਕਿਆ ਹੋਵੇਗਾ । ਫਿਰ ਹੌਲੋਂ ਹੌਲੋ 
ਸਿਰਫ਼ ਸਫ਼ੈਦ ਪਿੰਜਰ ਰਹਿ ` ਜਾਏਗਾ. ,.ਅਤੇਂ ਇਸ ਤੋ ਪਹਿਲਾਂ ਕਿ ਉਹ ਭੂਰ ਭੁਰਾ 
ਕੇ ਮਿੱਟੀ ਵਿਚ ਮਿਲ ਜਾਏ, ..ਕੋਈ ਉਸ ਨੂੰ ਕਿਸੇ ਦੇ ਹੱਥ ਵੇਚ ਦੇਵੇਗਾ । 

ਰਾਮਨਗਰ ਦੀ ਕੱਚੀ ਬਸਤੀ ਦੇ ਬਾਹਰ ਕੂੜੇ ਦੇ ਢੇਰ ਤੇ ਇਕ ਲਾਸ਼ ਮਿਲੀ ਹੈ । 
ਹਾਲਾਂ ਕਿ ਜੀਉ'ਦਿਆਂ ਜੀਅ ਸ਼ਾਇਦ ਹੀ ਉਸ ਨੂੰ ਕਿਸੇ ਨੇ ਆਦਮੀ ਸਮਝਿਆ ਹੋਵੇ, 
ਪਰ ਕਹਿਣਾ ਤਾਂ ਇਹੀ ਪਏਗਾ ਕਿ ਉਹ ਇਕ ਆਦਮੀ ਦੀ ਲਾਸ਼ ਹੈ। ਮਰਨ ਵਾਲੋਂ 
ਦੀ ਉਮਰ ਕੌਈ ਜ਼ਿਆਦਾ ਨਹੀ । ਪਰ ਫੌੜੇ-ਫਿੰਨਸੀਆਂ ਅਤੇ ਖੂਨ-ਮਵਾਦ ਨੇ 
ਚਿਹਰੇ ਨੂੰ ਇਕਦਮ ਵਿਗਾੜ ਦਿੱਤਾ ਹੈ। ਸੁਣਦੇ ਹਾਂ ਕੋਈ ਮਜ਼ਦੂਰ ਸੀ । ਕਈ ਵਰ੍ਹੇ 
ਪਹਿਲਾਂ ਚੜ੍ਹਦੀ ਜਵਾਨੀ ਵਿਚ ਪਿੰਡ ਤੋਂ ਆਇਆ ਸੀ ਅਤੇ ਰਿਕਸ਼ਾ ਚਲਾਣ ਲੱਗਾ 
ਸੀ । ਫਿਰ ਜੈਦਰੇ ਕੌਜੀਆਂ ਬਣਾਉਣ ਦੇ ਕਾਰਖ਼ਾਨੇ ਵਿਚ ਲੱਗ ਗਿਆ । ਉਨ੍ਹਾਂ ਦਿਨਾਂ 
ਵਿਚ ਸ਼ਹਿਰ ਵਿਚ ਇਕ ਅੰਦੋਲਨ ਚਲ ਰਿਹਾ ਸੀ, ਜਿਸ ਦੇ ਅਧੀਨ ਸੈਤਾਨ ਨਾ 
ਹੋਣ ਦੇ ਬਾਵਜੂਦ ਉਸ ਦੀ ਨਸਬੈਦੀ ਕਰ ਦਿੱਤੀ ਗਈ । ਫੈਕਟਰੀ ਦੇ ਸੇਠ ਨੇ ਹੌਲੋਂ 
ਹੌਲੇਂ ਕਰਕੇ ਉਸ ਤੈ ਕਾਫੀ ਕਰਜ਼ਾ ਚੜ੍ਹਾ ਦਿੱਤਾ, ਉਸਨੂੰ ਇਕ ਤਰ੍ਹਾਂ ਦਾ ਬੈਧੂਆ 
ਮਜ਼ਦੂਰ ਬਣਾਇਆ ਗਿਆ ਅਤੇ ਉਸ ਤੋ" ਚੋਰੀਆਂ ਕਰਵਾਣ ਲੱਗਾ । ਇਕ ਵਾਰ 
ਇਸ ਨੇ ਮੁੜ ਪਿੰਡ ਨੱਸਣ ਦੀ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋ ਸਕਿਆ । ਜਦੋ” 
ਉਸ ਦੇ ਹੱਡੀਆਂ-ਮਾਸ ਕਮਜ਼ੋਰ ਹੋ ਗਏ, ਇਕ ਦਿਨ ਉਂਜ ਨੇ ਚੋਰੀ ਕਰਨ ਤੋ” 
ਇਨਕਾਰ ਕਰ ਦਿੱਤਾ । ਉਸੇ ਦਿਨ ਉੱਸ ਨੂੰ ਚੋਰੀ ਦੇ ਦੌਸ਼ ਵਿਚ ਪਕੜਵਾ ਦਿੱਤਾ 
ਗਿਆ । ਥਾਣਾ ਕਚਹਿਰੀ ਜੇਲ੍ਹ ਦਾ ਚੱਕਰ ਇਕ ਵਾਰ ਚਲਿਆ ਤਾਂ ਚਲਿਆ । ਉਸ ਦਾ 
ਨਾਂ ਮੁਜਰਿਮਾਂ ਵਿਚ ਆ ਗਿਆ । ਉਹ ਕਰੇ ਜਾਂ ਨਾ ਕਰੇ, ਹੁਣ ਜਦ ਕਦੀ, ਜਿੱਥੇ 
ਕਿੱਧਰੇ ਚੋਰੀ ਹੋਵੇ ਉਸ ਨੂੰ ਪਕੜ ਲਿਆ ਜਾਏ । ਹਾਰ ਕੇ ਸੱਚਮੁੱਚ ਚੋਰੀਆਂ ਕਰਨ 
ਲੱਗਾ ਅਤੇ ਵਾਰ ਵਾਰ ਅੰਦਰ ਬਾਹਰ ਹੁਦਾ ਰਿਹਾ । ਵਾਰ ਵਾਰ ਦੀ ਇਸ ਆਵਾਜਾਈ 
ਨਾਲ ਉੱਸ ਨੂੰ ਇਕ ਅਜੀਬ ਬੀਮਾਰੀ ਲੱਗ ਗਈ । ਉਸ ਦੇ ਸਾਰੇ ਸਰੀਰ ਤੋਂ ਫੋੜੋ- 
ਫਿੰਨਸੀਆਂ ਹੋ ਗਏ ਅਤੇ ਉਨ੍ਹਾਂ ਵਿਚ ਮਵਾਦ ਪੈ ਗਿਆ । ਉਸ ਨੇ ਸ਼ਰਾਬ ਪੀਣੀ ਸ਼ੁਰੂ 
ਕਰ ਦਿੱਤੀ ਅਤੇ ਹੌਲੋਂ ਹੌਲ ਪੱਕਾ ਸ਼ਰਾਬੀ ਹੋ ਗਿਆ । ਹਰ ਜਗ੍ਹਾ ਤੋਂ ਦੁਤਕਾਰਿਆ 
ਜਾਂਦਾ, ਕੁੱਤਿਆਂ ਵਾਂਗ ਦੁਰਕਾਰਿਆ ਜਾਂਦਾ ..,ਸੜਕ ਤੇ ਪਏ ਰੱਦੀ ਕਾਗਜ਼ਾਂ ਨਾਲ 
ਆਪਣੇ ਜ਼ਖ਼ਮਾਂ ਦੀ ਪੀਕ ਪੂੰਝਦਾ ਰਹਿੰਦਾ ਅਤੇ ਮੌਕਾ ਮਿਲਦਿਆਂ ਹੀ ਚੋਰੀ 
ਕਰਦਾ, ..ਸ਼ਰਾਬ ਪੀ'ਦਾ.,.ਜੀ ਭਰ ਕੇ ਖਾਣਾ ਖਾਂਦਾ...ਅਤੇ ਕਿੱਧਰੇ ਵੀ ਮੂੰਹ ਦੇ 
ਭਾਰ ਪੈ ਜਾਂਦਾ । 

ਆਖਰ ਮਰ ਗਿਆ । 

ਲੋਕੀ" ਕਹਿ ਰਹੇ ਹਨ ਉਸ ਦਾ. ਨਾਂ ਧੂੜਾ ਸੀ । ਪਰ ਮੈ ਤੁਹਾਨੂੰ ਜ਼ੌਰ ਦੇ ਕੇ 
ਆਖਣਾ ਚਾਹੁੰਦਾ ਹਾਂ ਕਿ ਉਸ ਦਾ ਨਾਂ ਧੂੜਾ ਨਹੀ ਹੈ । ਨੈਨਸਿੰਗ ਹੈ । 

ਅਤੇ ਸੱਚ ਗੱਲ ਤਾਂ ਇਹ ਹੈ ਕਿ ਉਹ ਮਰਿਆ ਵੀ ਨਹੀਂ' ਹੈ । 


ਰਮਜ਼ਾਨ ਵਿੱਚ ਮੌਤ 


--ਮੰਜੂਰ ਏਹਤੇਸ਼ਾਮ 


ਅਸਦ ਮੀਆਂ ਦੀਆਂ ਅੱਖਾਂ ਬੈਦ ਸਨ । ਇਕ ਪਲ ਦੇ ਲਈ ਮੈ` ਸੋਚਿਆ, 
ਵਾਪਸ ਚਲਾ ਜਾਵਾਂ । ਦੂਸਰੇ ਹੀ ਪਲ ਅਸਦ ਮੀਆਂ ਅੱਖਾਂ ਖੋਲ੍ਹ ਕੇ ਵੇਖ ਰਹੇ ਸਨ । 
ਉਨ੍ਹਾਂ ਅੱਖਾਂ ਵਿਚ ਕੌਹਰੇ ਨਾਲ ਭਰੀ ਸਵੇਰ-ਜਿਹੀ ਰੌਸ਼ਨੀ ਸੀ । 

-ਖਦਾ ਦੇ ਲਈ ਅਯਾਜ਼...ਸੀਨਾ ਦਰਦ ਨਾਲ ਟੁੱਟਦਾ ਜਾ ਰਿਹਾ ਹੈ। 

ਸੁਹੇਲਾ ਭਾਬੀ ਸ਼ੀਸ਼ੇ ਦੇ ਸਾਹਮਣੇ ਖਲੌਤੀ ਹੋਈ ਡੰਬਿੰਗ ਕਰਕੇ ਚਿਹਰੇ ਦੇ ਧੱਬੇ 
ਮਿਟਾ ਰਹੀ ਸੀ । ਕਮਰੋਂ ਵਿਚ ਜਗਦੇ ਹੋਏ ਬਲਬ ਦੀ ਰੌਸ਼ਨੀ ਹੌਲੇ ਹੌਲ ਬਾਹਰ ਫੈਲਦੇ 
ਹਨੇਰੇ ਦੇ ਨਾਲ ਉਭਰਨ ਲੱਗੀ ਸੀ । ਸੂਰਜ ਡੁੱਬਣ ਵਿਚ ਕੁੱਝ ਹੀ ਦੇਰ ਸੀ । 

--ਜਮੀਲ ! ਓ ਜਮੀਲ ! ਸੁਹੇਲਾ ਭਾਬੀ ਨੇ ਆਵਾਜ਼ ਦਿੱਤੀ । 

ਅਸਦ ਮੀਆਂ ਦੇ ਪਲੰਘ ਦੀ ਚਾਦਰ ਸਫੇਦ ਸੀ । ਪਲੰਗ ਦੇ ਹੇਠਾਂ ਦੋ ਫਟੀਆਂ 
ਹੋਈਆਂ ਚਪਲਾਂ ਵਿਚ ਉਲਝੀ ਹੋਈ ਇਕ ਸਲਾਬਚੀ ਸੀ, ਜਿਸ ਨੂੰ ਸ਼ਾਇਦ ਉਹ 
ਪਿਛਲੇ ਕਈ ਘੰਟਿਆਂ ਤੋਂ ਲਗਾਤਾਰ ਵਰਤਦੇ ਰਹੇ ਸਨ । ਉਨ੍ਹਾਂ ਦੇ ਪੈਰ ਗੈਦੇ ਸਨ 
ਅਤੇ ਅੱਡੀਆਂ ਦੀ ਖੱਲ ਚਟਕੀ ਹੋਈ ਸੀ । ਬਿਸਤਰ ਤੇ ਚਾਦਰ ਦਾ ਉਹ ਹਿੱਸਾ 
ਜਿੱਥੇ ਉਨ੍ਹਾਂ ਦੇ ਪੈਰ ਸਨ, ਦਾਗੀ ਹੋ ਚੁੱਕਾ ਸੀ । 

ਜਫ਼ਰ ਭਾਈ ਆ ਰਹੇ ਸਨ, ਮੈ ਅਸਦ ਮੀਆਂ ਤੋਂ` ਅੱਖਾਂ ਬਚਾਂਦਿਆਂ ਹੋਇਆਂ 
ਕਹਿਣਾ ਚਾਹਿਆ । ਪਰ ਫਿਰ ਮੈ" ਵੇਖਿਆ, ਅੱਖਾਂ ਤਾਂ ਉਹ ਆਪ ਹੀ ਬੈਦ ਕਰ 
ਚੁੱਕੇ ਸਨ, ਸੁਹੇਲਾ ਭਾਬੀ ਨੇ ਮਜ਼ਾਕ ਉਡਾਂਦਿਆਂ ਹੋਇਆਂ ਨਜ਼ਰਾਂ ਨਾਲ ਮੋਰੇ ਵੱਲ 
ਵੇਖਿਆ ਅਤੇ ਫਿਰ ਆਵਾਜ਼ ਦੇਣ ਲੱਗੀ--ਜਮੀਲ,..ਓ, ਕਿੱਥੇ ਗਰਕ ਹੋ ਗਿਐ ? 

ਓਂ ਆ ਰਿਹਾ ਹਾਂ ! ਕਿਧਰੋਂ ਬਾਹਰੋ' ਆਵਾਜ਼ ਆਈ । 

ਦੂਰ ਆਕਾਸ਼ ਵਿਚ ਚਮਕ ਜਿਹੀ ਫੈਲੀ । ਥੋੜ੍ਹੀ ਦੇਰ ਬਾਅਦ ਧਮਾਕਾ 
ਹੋਇਆ । 

ਅਸਦ ਮੀਆਂ ਦੀਆਂ ਅੱਖਾਂ ਦੀਆਂ ਪਲਕਾਂ ਹੌਲੇ ਜਿਹੇ ਹਿਲੀਆਂ, ਪਰ ਅੱਖਾਂ 
ਬੈਦ ਹੀ ਰਹੀਆਂ । 

,--ਦ .,.ਤੰਨੰ,,.ਚਾਰ,..ਤੋਪਾਂ ਚਲ ਰਹੀਆਂ ਸਨ । ਇਫਤਾਰ ਦਾ ਵਕਤ ਹੋਂ 
ਗਿਆਂ ਸੀ । 


264 ਸਮਕਾਲੀਨ ਹਿੰਦੀ ਕਹਾਣੀਆਂ 


--ਪਰ ਯਾਰ, ਤੋਪਾਂ ਹੀ ਕਿਉ” ? ਇਹ ਤਾਂ ਬਿਲਕੁੱਲ ਇੰਜ ਲੱਗਦਾ ਹੈ, ਜਿਵੇ" 
ਕਿਸੇ ਨੂੰ ਸਲਾਮੀ ਦਿੱਤੀ ਜਾ ਰਹੀ ਹੋਵੇ । ਸਾਇਰਨ ਵੀ ਤਾਂ ਵਜਾਇਆ ਜਾ ਸਕਦਾ 
ਹੈ । ਇਕ ਵਾਰ ਮੇਰੇ ਇਕ ਦੌਸਤ ਨੇ ਮੇਰੇ ਕੌਲ ਪੁੰਛਿਆ ਸੀ ਅਤੇ ਮੈ' ਹੱਸ ਕੇ 
ਰਹਿ ਗਿਆ ਸਾਂ । 

--ਜੇ ਆਪ ਸਾਫ਼ ਨਹੀ' ਰਹਿ ਸਕਦੇ, ਤਾਂ ਦੂਜਿਆਂ ਨੂੰ ਤਾਂ ਚੈਨ ਨਾਲ ਮਰਨ 
ਦੇਣ । ਆਪਣੇ ਪਲੰਘ ਤੇ ਨਹੀ` ਲੋਟ ਸਕੇ, ਸਾਰੀ ਚਾਢਰ ਦਾ ਸਤਿਆਨਾਸ ਕਰ 
ਦਿੱਤਾ । ਸੁਹੇਲਾ ਭਾਬੀ ਆਪਣੇ ਨੂੰ ਇਕ ਖੂਬਸੂਰਤ ਸ਼ਿੰਗਾਰ ਮੇਜ਼ ਵਿਚ ਲੱਗੇ ਸ਼ੀਸ਼ੇ 
ਵਿਚ ਦੇਖਦਿਆਂ ਬੁੜਬੁੜਾ ਰਹੀ ਸੀ--ਅਤੇ ਜੋ ਚੰਨ ਦਿਖ ਗਿਆ ਤਾਂ ਕੱਲ੍ਹ ਈਦ 
ਹੈ,.,ਕੋਈ ਸਾਫ ਚਾਦਰ ਵੀ ਨਹੀ” ਹੋਣੀ ! 

ਮੈ ਵੇਖਿਆ, ਸ਼ੀਸ਼ਾ ਬਿਲਕੁੱਲ ਬੇਦਾਗ਼ ਸੀ, ਪਰ ਲਕੜੀ ਦੇ ਬਣੇ ਮੌਜ਼ ਦੇ ਫਰੇਮ 
ਦੀ ਪਾਲਸ਼ ਜਗ੍ਹਾ ਜਗ੍ਹਾ ਤੋਂ ਉੱਡ ਗਈ ਸੀ ਅਤੇ ਕਈ ਥਾਵਾਂ ਤੇ ਪਏ ਹੋਏ ਟੋਇਆਂ 
ਤੋਂ ਲਕੜੀ ਦਾ ਆਪਣਾ ਰੋਗ ਝਾਕਣ ਲੱਗ ਗਿਆ ਸੀ । ਸੀਸ਼ੇ ਦੇ ਹੇਠਾਂ ਅਣਗਿਣਤ 
ਸ਼ੀਸ਼ੀਆਂ ਰਖੀਆਂ ਹੋਈਆਂ ਸਨ. ..ਕਾਸਮੈਟਿਕਸ, _ਪਰਫਿਉਮਸ ਅਤੇ ਪ੍ਰੋਜ਼ ਦੀਆਂ 
ਸੁਦਰ ਸ਼ੀਸ਼ੀਆਂ, ਜਿਨ੍ਹਾਂ ਵਿਚੋ" ਮੈ' ਅੰਦਾਜ਼ਾ ਲਾਇਆ, ਬਹੁਤੀਆਂ ਖਾਲੀ ਹੋਣਗੀਆਂ । 

ਜਮੀਲ ਤੇਜ਼ੀ ਨਾਲ ਕਮਰੇ ਵਿਚ ਦਾਖਲ ਹੋਇਆ । ਹੱਥ ਚੁੱਕ ਕੇ ਉਸ ਨੰ 
ਸਲਾਮ ਕੀਤਾ । ਫਿਰ ਅਜੀਬ ਤਰ੍ਹਾਂ ਨਾਲ ਮੁਸਕਰਾ ਕੇ ਆਪਣੇ ਆਪ ਅਸਦ ਮੀਆਂ 
ਵੱਲ ਵੇਖਣ ਲੱਗਾ । 

--ਕੀ ਕਹਿ ਰਹੀ ਸੀ, ਅੰਮੀ ? ਫਿਰ ਜਿਵੇ` ਮੇਰੇ ਕੋਲੋਂ ਛੁਪਾਂਦਿਆਂ, ਅਸਦ 
ਮੀਆਂ ਵੱਲ ਇਸ਼ਾਰਾ ਕਰਕੇ ਉਸ ਨੇ ਅੱਖਾਂ ਹੀ ਅੱਖਾਂ ਵਿਚ ਕੋਈ ਸਵਾਲ ਆਪਣੀ ਮਾਂ 
ਤ` ਪੁੱਛਿਆ । 

ਸੁਹੇਲਾ ਭਾਬੀ ਨੇ ਹੋਠ ਸਿਕੌੜ ਕੇ ਗਰਦਨ ਹਿਲਾ ਦਿੱਤੀ--ਬੁਲਾਣ ਦੇ ਲਈ 

ਤੈਨੂੰ ਘੰਟਿਆਂ ਬੱਧੀ ਆਵਾਜ਼ਾਂ ਦੇਣੀਆਂ ਪਈਆਂ ਸਨ ! ਉਨ੍ਹਾਂ ਢੇ ਲਹਿਜੇ ਵਿਚ ਤੇਜ਼ੀ 
ਸੀ 


--ਮੈਨੂੰ ਕੀ ਪਤਾ, ਤੁਸੀ ਆ ਗਏ ! ਬਿਨਾਂ ਆਖੇ ਤਾਂ ਚਲੋਂ ਗਏ ਸੀ ! ਜਮੀਲ 
ਨੇ ਜਵਾਬ ਦਿੱਤਾ । 
--ਚੋਨ ਦਿਖਿਆ । 
`--ਉੱ ਰੂ। ਰ 
--ਦੇਖ, ਤੂੰ ਕਿਧਰੇ ਜਾਈ' ਨਾਂਹ । ਹੁਣੇ ਥੋੜ੍ਹੀ ਢੇਰ ਬਾਅਦ ਤੂੰ ਮੇਰੇ ਨਾਲ 
ਚਲਣਾ ਹੈ । 
--ਅੰਮੀ ! ਜਮੀਲ ਨੇ ਸ਼ਿਕਾਇਤੀ ਆਵਾਜ਼ ਵਿਚ ਕਿਹਾ=-ਸ਼ੋਨੋਂ ਅਤੇ ਦੂਜੇ 
ਲੜਕੇ ਮੇਰਾ ਇੰਤਜ਼ਾਰ ਕਰ ਰਹੇ ਹਨ । ਮੈ ਉਨ੍ਹਾਂ ਨਾਲ ਜਾਣਾ ਹੈ ।. 
--ਜਾਣਾ ਵਾਣਾਂ ਕਿੱਧਰੇ ਨਹੀਂ', ਤੂੰ ਮੋਰਾ ਇੰਤਜ਼ਾਰ ਕਰ ! ਆਖਦਿਆਂ 
ਸੁਹੇਲਾ ਭਾਬੀ ਅੰਦਰਲੇਂ ਕਮਰੇ ਵਿਚ ਚਲੀ ਗਈ । 
ਕੋਵਲ ਅਸਦ ਮੀਆਂ ਦੇ ਸਾਹ ਲੈਣ ਦੀ ਆਵਾਜ਼ । ਜਫ਼ਰ ਮੀਆਂ ਅਜੇ ,ਤੱਕ 


ਰਮਜ਼ਾਨ ਵਿੱਚ ਮੌਤ 265 


ਨਹੀ" ਆਏ ਸਨ । ਕੀ ਉਹ ਆਉਣਗੇ ? 

--ਯਾਰ, ਤੂ ਚੱਲ, ਮੈ ਇਫਤਾਰ ਤੇ ਕ੍ਰੱਝ ਦਸਤਾਂ ਨੂੰ ਬੁਲਾਇਆ ਹੈ । ਅਸਦ 
ਮੀਆਂ ਦੇ ਤੀਜੇ ਬੁਲਾਵੇ ਤੇ ਉਨ੍ਹਾਂ ਨੇ ਮੈਨੂੰ ਕਿਹਾ ਸੀ । ਮੈ” ਸ਼ਹਿਨਾਜ਼ ਆਪਾ ਦੇ ਕੋਲ 
ਬੈਠਾ ਈਦ ਦੇ ਸ਼ੀਰ-ਖੁਰਮੋ ਦੀ ਲਿਸਟ ਬਣਾ ਰਿਹਾ ਸਾਂ--ਤੂ ਚਲ ਮੈ' ਆਉਦਾ ਹਾਂ । 

ਅਸਦ ਮੀਆਂ ਦੇ ਸਿਰਹਾਣੇ ਕੈਲੰਡਰ ਦੇ ਪੰਨੇ ਕਈ ਮਹੀਨਿਆਂ ਤੋ" ਨਹੀ` 
ਬਦਲੋ ਗਏ ਸਨ । ਕਮਰੇ ਦੇ ਇਕ ਹਿੱਸੇ ਵਿਚ ਕਾਲੀ ਅਪਹੋਲਸਟਰੀ ਦੇ ਗਹਿਰੇ ਸੋਫ਼ੋ 
ਵਿਛੇ ਹੋਏ ਸਨ । ਕੰਨੇ ਵਿਚ ਲੰਮੇ ਜਿਹੇ ਬੁੱਕ-ਸ਼ੈਲਫ ਤੇ ਤਰਤੀਬ ਅਤੇ ਬੇਤਰਤੀਬੀ 
ਨਾਲ ਬਹੁਤ ਸਾਰੀਆਂ ਕਿਤਾਬਾਂ ਸਨ...ਇਨਸਾਈਕਲੋਪੀਤੀਆਜ਼, ਬਿਜ਼ਨਸ ਡਾਇਰੈਕ- 
ਟਰੀਜ਼ ਵਗੈਰਾ । ਸੱਜੇ ਪਾਸੇ ਦੀਵਾਰ ਤੇ ਇਕ ਬਿਦਕਦੇ ਘੋੜੇ ਦੀ ਪੇ'ਟਿੰਗ ਟੈਗੀ ਹੋਈ 
ਸੀ । ਸੈ'ਟਰ-ਟੇਬਲ ਦੇ ਹੇਠਾਂ ਦਾ ਕਾਲੀਨ ਫੱਟ ਚੁੱਕਾ ਸੀ । ਉੱਜ ਵੀ ਕਾਲੀਨ 
ਦਾ ਡਿਜ਼ਾਇਨ ਬਹੁਤ ਵਰਤੇ ਜਾਣ ਕਾਰਣ ਡਲ ਹੋ ਗਿਆ ਸੀ । ਕੇਵਲ ਕ੍ਰੰਝ ਉੱਡੇਂ- 
ਉੱਡੇ ਜਿਹੇ ਰੰਗ ਸਨ, ਜਿਨ੍ਹਾਂ ਵਿਚ ਬੁਨਿਆਦੀ ਸਮਾਨਤਾ ਸ਼ਾਇਦ ਬਹੁਤ ਧੂੜ 
ਹੋਣ ਦੇ ਕਾਰਣ ਸੀ । 

--ਜਫ਼ਰ ਨਹੀ“ ਆਏ ਅਜੇ ਤੱਕ ? ਅਸਦ ਮੀਆਂ ਦੀਆਂ ਝਿਲਮਿਲਾਂਦੀਆਂ 
ਜਿਹੀਆਂ ਅੱਖਾਂ ਮੇਰੇ ਵੱਲ ਵੇਖ ਰਹੀਆਂ ਸਨ । 

--ਕੁੱਝ ਦੌਸਤਾਂ ਨੂੰ ਖਾਣੇ ਤੇ ਬੁਲਾਇਆ ਹੈ । ਆਉਦੇ ਹੀ ਹੋਣਗੇ । ਮੈ" ਹੋਲੇ 
ਜਿਹੇ ਕਿਹਾ--ਕਦੋ' ਭੋ ਤਬੀਅਤ ਖ਼ਰਾਬ ਹੈ ? 

---ਐੱ...? ਤਬੀਅਤ,..? ਚਾਰ ਪੰਜ ਦਿਨ ਤੋ” ਖ਼ਰਾਬ ਹੈ । ਸੀਨੇ ਵਿਚ ਸਖ਼ਤ 
ਦਰਦ ਹੈ । ਦਿਲ ਬਿਲਕੁੱਲ ਬੈਠਿਆਂ ਜਾਂ ਰਿਹਾ ਹੈ । ਉਹਨਾਂ ਦਾ ਸਾਹ ਉਪਰ ਹੇਠਾਂ 
ਹੋ ਰਿਹਾ ਸੀ । ਰ 

--ਤਮਾਸ਼ਾਬਾਜ਼ੀ ਹੈ ! ਨਿਰੀ ਐਕਟਿੰਗ ! ਅਤੇ ਸਾਰੇ ਮਰਜ਼ਾਂ ਦੀ ਇਕੋ ਦਵਾ 
ਹੈ...ਪੈਥਿਡੀਨ ! ਅਸਦ ਮੀਆਂ ਦੇ ਦੂਸਰੇ ਬੁਲਾਵੇ ਤੇ ਜਫਰ ਮੀਆਂ ਨੇ ਝੁਜਲਾ ਕੇ 
ਕਿਹਾ ਸੀ--ਕੁੱਝ ਹੋਰ ਕੌਮ ਵੀ ਕਰਨੇ ਹਨ । ਚੰਨ ਦਿਖ ਗਿਆ ਤਾਂ ਕੱਲ੍ਹ ਈਦ ਹੈ। 
ਮਜ਼ਾਕ ਬਣਾ ਲਿਆ ਹੈ ਉਨ੍ਹਾਂ ਨੇੰ ਤਾਂ ! 

ਉਸ ਸਮੇਂ” ਪਿੰਡ ਤੋ“ ਆਇਆਂ ਮੈਨੂੰ ਤਕਰੀਬਨ ਇਕ ਘੰਟਾ ਹੋਇਆ ਸੀ । 

ਕਿਸੇ ਡਾਕਟਰ ਨੂੰ ਵਿਖਾਇਆ ਹੈ ? ਮੈਂ ਅਸਦ ਮੀਆਂ ਦੀ ਕਲਾਈ ਫੜਦਿਆਂ 
ਪੁੱਛਿਆ । 

ਸਭ ਕੁੱਝ ਫਿਰ ਤੋਂ ਖਾਮੌਸ਼ੀ ਵਿਚ ਡੁੱਥ ਗਿਆ । ਅਸਦ ਮੀਆਂ ਛੱਤ ਵੱਲ 
ਮੁਸਕਰਾਂਦੀਆਂ ਜਿਹੀਆਂ ਨਜ਼ਰਾਂ ਨਾਲ ਵੇਖ ਰਹੇ ਸਨ । ਉਨ੍ਹਾਂ ਦੀਆਂ ਨਜ਼ਰਾਂ, ਜਾਣੇ 
ਜਾਂ ਅਣਜਾਣੇ, ਛੱਤ ਦੇ ਉਸੇ ਹਿੱਸੇ ਤੇ ਟਿੱਕੀਆਂ ਸਨ ਜਿੱਥੇ ਪੱਖਾ ਲਾਉਣ ਦੀ 
ਹੁਕ ਸੀ । ਬਿਜਲੀ ਦੀ ਫਿਟਿੰਗ ਉੱਥੋ` ਤੱਕ ਬਾਕਾਇਦਗੀ ਨਾਲ ਜਾ ਕੇ ਇਕਦਮ 
ਦੋ ਨੰਗੇ ਵਾਇਰਾਂ ਦੀਆਂ ਅੱਖਾਂ ਨਾਲ ਝਾਂਕਣ ਲੱਗੀ ਸੀ । 

--ਤੁੰ ਮੋਰਾ ਇਕ ਕੰਮ ਕਰ ਦੇ ( 

=ਜੀ । 


266 ਸਮਕਾਲੀਨ ਹਿੰਦੀ ਕਹਾਣੀਆਂ 


-ਮੋਰੀ ਤਬੀਅਤ ਠੀਕ ਨਹੀ' ਹੈ, ਅਤੇ ਮੈ ਕੱਲ੍ਹ ਤੋਂ ਇੰਜੈਕਸ਼ਨ ਵੀ ਨਹੀਂ 
ਲਿਆ ਹੈ । ਕੱਲ੍ਹ ਦੁਪਹਿਰ ਤੋਂ' । ਸ਼ਾਇਦ ਉਸ ਨਾਲ ਤਬੀਅਤ ਕੁੱਝ ਠੀਕ ਹੋ ਜਾਏ । 
ਉਨ੍ਹਾਂ ਦੀ ਆਵਾਜ਼ ਵਿਚ ਬਲਾ ਦੀ ਮਿੰਨਤ ਸੀ--ਤਿੰਨ ਇੰਜੈਕਸ਼ਨ ਪੈਥਿਡੀਨ ਦੇ । 
ਮਦਨ ਕੌਲੋ' ਮਿਲ ਜਾਣਗੇ । 

ਮੈਂ ਰੌਲੇ ਜਿਹੇ ਠੰਡਾ ਸਾਹ ਲਿਆਂ । ਅਸਦ ਮੀਆਂ ਬਿਨਾਂ ਪਲਕਾਂ ਝਮਕੇ 
ਉਨ੍ਹਾਂ ਹੀ ਮਿੰਨਤ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੇ ਸਨ । ਉਸੇ ਸਮੇ" ਹੱਥ 
ਵਿਚ ਕਾਲੇ ਚਮੜੇ ਦਾ ਬੈਗ ਸੰਭਾਲੀ, ਪਿਆਜ਼ੀ ਰੌਗ ਦੀ ਸਾੜ੍ਹੀ ਪਾਈ ਸੁਹੇਲਾ ਭਾਬ) 
ਕਮਰੇ ਵਿਚ ਦਾਖਲ ਹੋਈ । 

__ -"ਮੈ” ਜ਼ਰਾ ਬਾਹਰ ਜਾਣਾ ਹੈ ! ਜਿਵੇ ਉਨ੍ਹਾਂ ਆਪਣੇ ਆਪ ਨੂੰ ਕਿਹਾ--ਇਹ 
ਜਮੀਲ ਕਿੱਧਰ ਚਲਿਆ ਗਿਆਂ ? ਫਿਰ ਬਿਨਾਂ ਕਿਸੇ ਉੱਤਰ ਦਾ ਇੰਤਜ਼ਾਰ ਕੀਤੇ 
ਉਹ ਪਰਦਾ ਜ਼ੁੱਕ ਕੇ ਬਾਹਰ ਨਿਕਲ ਗਈ । 

ਪੌੜ੍ਹੀਆਂ ਉਤਰਦਿਆਂ ਉਤਰਦਿਆਂ ਮੌ', ਨਾ ਚਾਹੁੰਦਿਆਂ ਹੋਇਆਂ ਵੀ ਜਫਰ 
ਮੀਆਂ ਦੇ ਘਰ ਵੱਲ ਮੁੜ ਗਿਆ । ਫਲਕ ਮੰਜਲ ਦੇ ਬਾਹਰਲੇ ਹਿੱਸੇ ਵਿਚ ਜਫਰ 
ਮੀਆਂ ਅਤੇ ਉਸਦੇ ਪਿੱਛੇ ਉਨ੍ਹਾਂ ਦੀ ਛੋਟੀ ਭੈਣ ਸ਼ਾਹਿਦਾ ਰਹਿੰਦੀ ਸੀ । ਪਿਛਲੇ 
ਹਿੱਸੋ ਵਿਚ ਸਭ ਤੋ ਵੱਡੇ ਭਰਾ ਅਸਦ ਮੀਆਂ ਦਾ ਖ਼ਾਨਦਾਨ ਸੀ । ਘੁੰਮ ਕੇ ਮੈ ਜਫ਼ਰ 
ਮੀਆਂ ਦੇ ਕਮਰੇ ਵਿਚ ਪੱਜਾ । 

ਸ਼ਹਿਨਾਜ਼ ਆਪਾ ਤੋਂਨੁ ਨੂੰ ਉਸਦੀਆਂ ਈਦ ਦੀਆਂ ਜੁੱਤੀਆਂ ਵਿਖਾ ਰਹੀ ਸੀ । 

-"ਮਾਮੂ ਆ ਗਏ ! ਦੇਖੋ ਮਾਮੂ, ਅੱਬੂ ਸਾਡੀਆਂ ਨਵੀਆਂ ਜੁੱਤੀਆਂ ਲਿਆਏ ਨੇ । 
ਤਨੁ ਬਹੁਤ ਖੁਸ਼ ਸੀ । 

--ਹੋਰ ਬੇਟਾ, ਮਾਮੂ ਨੂੰ ਨਹੀ" ਦੱਸਿਆ ਕਿ ਤੂੰ ਸ਼ੋਰ ਕਿਵੇ ਮਾਰਿਆ ਸੀ ? 
ਅਤੇ ਤੇਰੀ ਬੈਦੂਕ ਕਿੱਥੇਂ ਹੈ ? ਜਫਰ ਮੀਆਂ ਬਾਹਰ ਦੇ ਕਮਰੇ ਤੋ ਅੰਦਰ ਆ ਗਏ 
ਸਨ । ਤੌਨ੍ਹ ਨਕਲ ਕਰਕੇ ਦੱਸ ਰਿਹਾ ਸੀ ਕਿ ਝਾੜੀ ਵਿਚੋਂ ''ਹਾਊ'' ਕਰਦਾ ਸ਼ੇਰ 
ਕਿਵੇਂ ਨਿਕਲਿਆ ਅਤੇ ਕਿਵੇ ਉਸ ਨੇ ਆਪਣੀ ਕਾਰਕ ਵਾਲੀ ਬੈਦੂਕ ਨਾਲ ਉੱਸ ਨੂੰ 
ਢੇਰ ਕਰ ਦਿੱਤਾ । ਫਿਰ ਦੀਵਾਨ ਤੇ ਵਿੱਛੀ ਸ਼ੋਰ ਦੀ ਖੱਲ ਵੱਲ ਇਸ਼ਾਰਾ ਕਰਕੇ ਉਸ 
ਨੇ ਠੇਠ ਸ਼ਿਕਾਰੀਆਂ ਵਾਲੇਂ ਅੰਦਾਜ਼ ਵਿਚ ਕਿਹਾ--ਉਸੇ ਦੀ ਖੱਲ ਹੈ । ਜਫ਼ਰ ਮੀਆਂ 
ਹੱਸ ਹੱਸ ਕੇ ਦੂਹਰੇ ਹੋਈ ਜਾਂ ਰਹੇ ਸਨ । 

--ਭਈ, ਖਾਣਾ ਤਿਆਰ ਹੋ ਗਿਆਂ ? ਰਿਆਜ਼ ਦਾ ਤਾਂ` ਰੋਜ਼ਾ ਸੀ, ਸੁੱਕ ਗਏ 
ਹੋਣਗੇ । ਉਨ੍ਹਾਂ ਨੇ ਸ਼ਹਿਨਾਜ਼ ਆਪਾ ਨੂੰ ਕਿਹਾ ਅਤੇ ਦੌਵੇ“ ਰਸੋਈ ਘਰ ਵੱਲ ਚਲੋ 
ਗਏ । ਰੂ ਰ 
ਤੋਨ੍ਹ ਆਪਣੀ ਬੈਦੂਕ ਲਟਕਾਈ ਸ਼ਾਇਦ ਦਾਦੀ ਮਾਂ ਨੂੰ ਸ਼ੇਰ ਦੇ . ਸ਼ਿਕਾਰ ਬਾਰੇ 
ਸੁਨਾਣ ਚਲਾ ਗਿਆਂ ਅਤੇ ਮੈ" ਇਕੱਲਾ ਦੀਵਾਨ ਤੇ ਬੈਠਾ ਰਹਿ ਗਿਆ । ਕਸਰੋਂ ਦੇ ਦੇਂ 
ਕੌਨਿਆਂ ਵਿਚ ਰੱਖੋ ਲੈੱਪਾਂ ਦੇ ਸ਼ੇਡਾਂ ਵਿਢੋਂ' ਰੌਸ਼ਨੀ ਛਣ ਛਣ ਕੇ ਹਨੇਰੇ ਵਿਚ ਘੁਲ 
ਰਹੀ ਸੀ ਅਤੇ ਕੁੱਲ ਮਿਲਾ ਕੇ ਅਜਿਹਾ ਲੱਗ ਰਿਹਾ ਸੀ ਕਿ ਸੂਰਜ ਨਿਕਲਣ ਤੋਂ ਥੋੜ੍ਹਾ 
ਪਹਿਲੇ ਜਾਂ ਡੁਬਣ ਦੇ ਬਿਲਕੁੱਲ ਬਾਅਦ ਦਾ ਸਮਾਂ ਹੋਵੇ । ਵਿਚ ਮਹੌਗਨੀ ਦੇ 


ਰਮਜ਼ਾਨ ਵਿੱਚ ਮੌਤ 267 


ਸਿਰਹਾਣੇ ਦੀ ਖੂਬਸੂਰਤ ਦੌਹਰੀ ਮਸਹਰੀ ਸੀ, ਜਿਸ ਦੇ ਉਪਰ ਛੱਤ ਵਿਚ ਮੱਛਰਦਾਨੀ 
ਦੇ ਧਾਗੇ ਲਟਕ ਰਹੇ ਸਨ । ਇਕ ਪਾਸੇ ਦੀਵਾਰ ਨਾਲ ਲੱਗੀ ਹੋਈ ਗੂੜ੍ਹੇ ਰੰਗ ਦੀ 
ਵਾਰਡਰੋਬਜ਼ ਸੀ ਅਤੇ ਉਸਦੇ ਬਾਅਦ ਲੱਗਭਗ ਕੌਨੇ ਵਿਚ ਲੌੱ'ਪ ਦੇ ਕੌਲ ਡਰੇਸਿੰਗ 
ਟੇਬਲ ਬਿਲਕੁੱਲ ਉਹੋਂ ਜਿਹੀ ਹੀ, ਜਿਹੋ ਜਿਹੀ ਅਸਦ ਮੀਆਂ ਦੇ ਘਰ ਵਿਚ ਸੀ । 
ਇਸ ਵਿਚ ਪਾਲਸ਼ ਦੀ ਚਮਕ ਅਜੇ ਵੀ ਬਾਕੀ ਸੀ। ਦੂਜੇ ਪਾਸੇ ਜੁੱਤੀਆਂ ਰਖਣ 
ਦਾ ਸਟੈੱਡ ਸੀ, ਜਿਸ ਵਿਚ ਬਹੁਤ ਸਾਰੀਆਂ ਜਨਾਨਾ ਅਤੇ ਮਰਦਾਨਾਂ ਜੁੱਤੀਆਂ ਰੱਖੀਆਂ 
ਹੋਈਆਂ ਸਨ । ਪਲੰਘ ਨਾਲ ਅਟੌਚਡ, ਸਿਰਹਾਣੇ ਇਕ ਛੋਟਾ ਜਿਹਾ ਬੁੱਕ ਰੈਕ ਸੀ, 
ਜਿਸ ਵਿਚ ਕਾਇਦੇ ਨਾਲ ਕਿਤਾਬਾਂ ਰੱਖੀਆਂ ਹੋਈਆਂ ਸਨ, ਪੂਰੇ ਕਮਰੇ ਵਿਚ ਗਾਹੜੇ 
ਲਾਲ ਅਤੇ ਕਾਲੋ ਰੰਗ ਦੇ ਮਿਲੋਂ ਜੱਲੋ ਪੈਟਰਨ ਦਾ ਬੁਣਿਆ ਕਾਲੀਨ ਵਿੱਛਿਆ 
ਹੋਇਆ ਸੀ । 

ਨਹੀ', ਜਫਰ ਮੀਆਂ ਭੁੱਲ ਨਹੀ" ਸਕਦੇ ਸਨ । ਫਿਰ ਕੀ ਜਾਣ ਬੁੱਝ ਕੇ ਉਹ 
ਅਸਦ ਮੀਆਂ ਦੋ ਜ਼ਿਕਰ ਨੂੰ ਟਾਲ ਗਏ ਸਨ ? ਪੰਦ੍ਰਾਂਹ ਦਿਨ ਪਹਿਲਾਂ ਵੀ ਜਦ” 
ਮੈ” ਪਿੰਡੇ ਆਇਆ ਸਾਂ, ਅਸਦ ਮੀਆਂ ਦੀ ਤਬੀਅਤ ਖਰਾਬ ਚਲ ਰਹੀ ਸੀ । 
ਸਗੋ ਰਮਜ਼ਾਨ ਤੋਂ' ਪਹਿਲਾਂ ਤਾਂ ਇਕ ਦਿਨ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ ਸੀ, 
ਤਾਂ ਮੈਂ ਜਫਰ ਮੀਆਂ ਨੂੰ ਕਿਹਾ ਸੀ--ਕਿਸੇ ਡਾਕਟਰ ਨੂੰ ਵਿਖਾ ਦਈਏ ? 

--ਤੂ ਵੀ ਯਾਰ ਕਮਾਲ ਕਰਦਾ ਹੈ । ਹਰ ਤੀਜੇ ਦਿਨ ਕਿਸੇ ਡਾਕਟਰ ਨੂੰ 
ਵਿਖਾਇਆ ਜਾ ਸਕਦਾ ਹੈ ? ਫਿਰ ਕੁੱਝ ਬਿਮਾਰੀ ਹੋਵੇ, ਤਾਂ ਨਾ । ਸੜਕ ਤੇ ਕੋਈ 
ਜਾਣ ਪਛਾਣ ਵਾਲਾ ਮਿਲ ਜਾਏ, ਤਾਂ ਲੱਤ ਵਿਚ ਚੌਟ ਲੱਗਣ ਤੋ" ਫਰੈਕਚਰ ਤੱਕ ਦੀ 


ਕਹਾਣੀ ਉਸ ਨੂੰ ਸੁਣਾ ਦਿੰਦੇ ਹਨ । ਦਵਾਈ ਦੇ ਪੈਸੇ ਮੰਗ ਲੈਦੇ ਹਨ ਅਤੇ ਜਾਂ ਕੇ 
ਉਹੀ ਪੈਥਿਡੀਨ । ਕਿਸੇ ਜਾਣ ਪਹਿਚਾਣ ਵਾਲੇ ਦੇ ਘਰ ਜੇ.ਮੁਰਗੀਆਂ ਪਲੀਆਂ ਹਨ 
ਤਾਂ ਜਾ ਕੇ ਕਹਿਣਗੇ--ਬੱਚਿਆਂ ਨੇ ਬਹੁਤ ਦਿਨਾਂ ਤੱ ਅੰਡੇ ਨਹੀ` ਖਾਧੇ ਹਨ । ਜੋ 
ਕੁੱਝ ਮਿਲ ਗਿਆ, ਸਿੰਧੀ ਨੂੰ ਵੇਚ ਦੇਣਗੇ ਅਤੇ ਫਿਰ ਉਹੀ ਪੈਥਿਡੀਨ । ਜੀਣਾ ਹਰਾਮ 
ਕਰ ਦਿੱਤਾ ਹੈ । ਇਨਸ਼ੋਰੈੱਸ ਵਾਲਿਆਂ ਤੋਂ` ਜੌ ਕੁੱਝ ਮਕਾਨ ਦਾ ਕਿਰਾਇਆ ਮਿਲਦਾ 
ਹੈ, ਉਹ ਵੀ ਇਨ੍ਹਾਂ ਹੀ ਘਪਲਿਆਂ ਵਿਚ ਉਡਾਂਦੇ ਹਨ । ਜਮੀਲ ਚੋਰ ਡ` ਬਿਨਾਂ 
ਹੁਣ ਸੱਟੇ ਦਾ ਵੀ ਸ਼ੋਕ ਕਰਨ ਲੱਗਾ ਹੈ । ਇੱਧਰ ਭਾਬੀ ਦੀਆਂ ਹਰਕਤਾਂ ਵੇਖੋ : 
ਨਸੀਰਨ ਵੀ ਉਨ੍ਹਾਂ ਢੇ ਰਸਤੇ ਤੇ ਜਾ ਰਹੀ ਹੈ । ਪਤਾ ਨਹੀ', ਕਿਨ੍ਹਾਂ ਕਿਲ੍ਹਾਂ ਹਰਾਮ- 
ਜ਼ਾਦਿਆਂ ਦੇ ਨਾਲ ਖੁੱਲ੍ਹੀਆਂ ਜੀਪਾਂ ਵਿਚ ਘੁੰਮਦੀ ਫਿਰਦੀ ਹੈ । ਇਹੀ ਸਭ ਦੋਵੇ” 
ਛੋਟੀਆਂ ਬੇਟੀਆਂ ਵੀ ਕਰਨਗੀਆਂ । ਇਹ ਤਾਂ ਬਹੁਤ ਗਨੀਮਤ ਹੈ ਕਿ ਸਾਰਾਹ 
ਅਤੇ ਸਮੀਨਾ ਦੀਆਂ ਸ਼ਾਦੀਆਂ ਹੋ ਗਈਆਂ । ਮੀਆਂ ਅਸਾਂ ਤਾਂ ਉੱਧਰ ਫਟਕਣਾ ਵੀ ਛੱਡ 
ਦਿੱਤਾ । ਅੰਮੀ ਦੀ ਜ਼ਿੰਦਗੀ ਤਾਂ ਹਰਾਮ ਹੋ ਹੀ ਗਈ । ਤੂੰ ਖੁਦ ਸੁਣਦਾ ਰਹਿੰਦਾ ਹੈ', 
ਦੁਨੀਆਂ ਦੀ ਕਿਹੜੀ ਜ਼ਲਾਲਤ ਬਚੀ ਹੈ, ਜੋ ਹੁਣ ਫਲਕ ਮੰਜਲ ਢੇ ਨਾਂ ਨਾਲ ਨਾ 
ਜੌੜੀ ਜਾ ਸਕੇ ? ਅਤੇ ਫਿਰ ਮੇਰੀਆਂ ਆਪਣੀਆਂ ਪ੍ਰਾਬਲਮਸ ਹਨ । ਆਖਰ ਕਦੇ” 
ਤਕ ? 
--ਅਤੇ ਅਸਦ ਮੀਆਂ ਦੀ ਮਾਂ ? 


&%68 ਸਮਕਾਲੀਨ ਹਿੰਦੀ ਕਹਾਣੀਆਂ 


--ਬਦਨਸੀਬ ਹਨ । ਉਨ੍ਹਾਂ ਨੇ ਫੁੱਟ-ਫੁੱਟ ਕੇ ਰੋਂਦਿਆਂ ਹੋਇਆਂ ਕਿਹਾ ਸੀ-- 
ਜ਼ਿੰਦਗੀ ਅਤੇ ਮੌਤ ਦੋਹਾਂ ਵੱਲੋ ਬਦਨਸੀਬ ! ਜਿਵੇਂ ਜੀਵਿਆ ਹੈ, ਉਵੇ' ਹੀ ਮਰੇਗਾ । 
ਰਮਜ਼ਾਨ ਦੇ ਮੁਬਾਰਕ ਮਹੀਨੇ ਵਿਚ ਤਾਂ ਉਸ ਗੁਨਾਹਗਾਰ ਨੂੰ ਮੌਤ ਤੱਕ ਨਸੀਬ ਨਹੀ 
ਹੋ ਸਕਦੀ. ..। 

ਮੈ ਜਫਰ ਮੀਆਂ ਨੂੰ ਕੁਝ ਆਖੇ ਬਿਨਾਂ ਕਮਰੇ ਅਤੇ ਫਿਰ ਫਲਕ ਮੰਜਲ ਤੋ 
ਬਾਹਰ ਆ ਗਿਆ । 

ਖੁੱਲ੍ਹੀ ਸੜਕ ਤੋ ਹਲਕੀ ਜਿਹੀ ਰਾਹਤ ਦਾ ਅਹਿਸਾਸ ਹੋ ਰਿਹਾ ਸੀ । ਬਹੁਤ 
ਅੱਗੇਂ ਸਟਰੀਟ ਲੈੱਪ ਜਗ ਰਿਹਾ ਸੀ ਅਤੇ ਉੱਥੋ` ਤੱਕ ਘੁੱਪ ਹਨੇਰਾ ਸੀ । ਮੇਨ ਰੌਡ 
ਤੱਕ ਪਹੁੰਚਣ ਲਈ ਮੈ" ਕਾਫੀ ਪੈਦਲ ਚਲਣਾ ਸੀ । ਪਿੱਛੋ ਤੋਂ ਆਉਦੇ ਹੋਏ 
ਸਕੂਟਰ ਦੀ ਰੌਸ਼ਨੀ ਅਤੇ ਆਵਾਜ਼ ਨਾਲ ਸੜਕ ਤੇ ਛਾਇਆ ਹੋਇਆ ਹਨੌਰਾ ਜਿਵੇ' 
ਧੜਕਿਆ, ਫਿਰ ਖਾਮੋਸ਼ੀ ਅਤੇ ਹਨੇਰਾ ਇਕ ਦੂਜੇ ਵਿਚ ਘੁਲ ਕੇ ਦੂਰ ਤੱਕ ਫੈਲ ਗਏ । 

--ਜ਼ਿੰਦਗੀ ਵਿਚ ਲੈਣ ਦੇਣ ਦੇ ਕੁਝ ਕਾਨੂੰਨ ਸ਼ਾਇਦ ਲਿਖੇਂ ਹੀ ਨਹੀ` ਗਏ । 
ਇਹ ਵੀ ਕੀ ਕਿਜੋ ਕੁਝ ਸਾਨੂੰ ਤਰਕੇ-ਵਿਰਸੇ ਵਿਚ ਮਿਲ ਜਾਏ, ਅਸੀ' ਉਸ ਨੂੰ 
ਆਪਣਾ ਸਮਝ, ਜਰਬ ਦੇਣ ਦੇ ਤਰੀਕੇ ਢੂਡਣ ਲੱਗੀਏ । ਉਹ ਨਾ ਲਿਖੇ ਗਏ ਕਾਨੂੰਨ 
ਉਨ੍ਹਾਂ ਲੌਕਾਂ ਦੇ ਲਈ ਹਨ, ਜੋ ਸਿਰਫ਼ ਉਂਸ ਚੀਜ਼ ਨੂੰ ਛੂਹਦੇ ਹਨ, ਜਿਸ ਤੇ ਆਪਣਾ 
ਹੱਕ ਸਮਝਦੇ ਹੋਣ, ਜੋ ਉਨ੍ਹਾਂ ਨੇ ਦਾਅ ਤੇ ਲਾ ਕੇ ਵਸੂਲ ਕੀਤੀ ਹੋਵੇ । ਬਾਕ) ਸਭ ਤਾਂ 
ਜ਼ਮਾਨੇ ਵਲੋ' ਲੱਦਿਆ ਗਿਆ ਭਾਰ ਹੈ । ਇਕ ਵਾਰ ਕਾਫੀ ਜ਼ਿਆਦਾ ਸ਼ਰਾਬ ਪੀਣ ਦੇ 
ਬਾਅਦ ਮੇਰੇ ਸਾਹਮਣੇ ਅਸਦ ਮੀਆਂ ਨੇ ਲੋਕਾਂ ਨੂੰ ਕਿਹਾ ਸੀ, ਉਸ ਰਾਤ ਜੂਏ ਵਿਚ 
ਉਹ ਕੋਈ ਵੀਹ ਹਜ਼ਾਰ ਰੁਪਏਂ ਹਾਰੇ ਸਨ । ਤਦ ਜਫਰ ਮੀਆਂ ਅਤੇ ਸ਼ਹਿਨਾਜ਼ 
ਆਪਾ ਦੀ ਸ਼ਾਦੀ ਨੂੰ ਦੋ ਸਾਲ ਹੋਏ ਸਨ ਅਤੇ ਸੈ“ ਅਲੀਗੜ੍ਹ ਤੋਂ` ਛੁੱਟੀਆਂ ਵਿਚ ਕੁਝ 
ਦਿਨਾਂ ਦੇ ਲਈ ਸ਼ਹਿਨਾਜ਼ ਆਪਾ ਕੌਲ ਠਹਿਰਿਆ ਹੋਇਆ ਸਾਂ । ਮੈਨੂੰ ਪਤਾ ਨਹੀ” 
ਕਿਉ” ਅਸਦ ਮੀਆਂ ਚੰਗੇ ਲੱਗਦੇ ਸਨ । ਮੇਰੇ ਉਨ੍ਹਾਂ ਨਾਲ ਜ਼ਿਆਦਾ ਮੋਲ ਮਿਲਾਪ 
ਨੂੰ ਵੇਖਦਿਆਂ ਹੋਇਆਂ ਸ਼ਹਿਨਾਜ਼ ਆਪਾ ਨੇ ਸਮਝਾਇਆ ਸੀ ਕਿ ਮੌ` ਉਨ੍ਹਾਂ ਕੋਲ ਨਾ 
ਜਾਇਆ ਕਰਾਂ ਕਿਉਕਿ ਉਥੇ ਲੌਕ ਜੂਆ ਖੋਡਣ ਅਤੇ ਸ਼ਰਾਬ ਪੀਣ ਦੇ ਲਈ ਇਕੱਠੇ 
ਹੁਦੇ ਹਨ । 

ਫਿਰ ਤਾਂ ਹੌਲੇ ਹੌਲੇ ਸਭ ਸਾਹਮਣੇ ਆ ਗਿਆਂ । ਅਸਦ ਮੀਆਂ ਨੇ ਫਲਕ 
ਮੰਜਲ ਦੋ ਤਿੰਨ ਵੱਖ ਵੱਖ ਪਾਰਟੀਆਂ ਕੌਲ ਰਹਿਦ ਰੱਖ ਦਿੱਤੀ ਸੀ ...ਇੰਨਸ਼ੋਰੈੱਸ 
ਕੌਪਨੀ ਅਤੇਂ ਕੁਝ ਦੂਜੇ ਮਾਲਦਾਰ ਸੇਠਾਂ ਨੂੰ । ਵੇਖਦਿਆਂ ਹੀ ਵੇਖਦਿਆਂ ਡਿਗਰੀਆਂ 
ਆਉਣ ਲੱਗੀਆਂ ਸਨ ਅਤੇ ਫਲਕ ਮੰਜਲ ਦੇ ਇਕ ਵੱਡੇ ਹਿੱਸੇ ਨੂੰ ਫਲੈਟਾਂ ਵਿਚ 
ਬਦਲ ਕੇ ਕਿਰਾਏ ਤੇ ਦੇ ਦਿੱਤਾ ਗਿਆ ਸੀ...ਉਧਾਰ ਵਾਲਿਆਂ ਦੀਆਂ ਕਿਸ਼ਤਾਂ 
ਚੁਕਾਣ ਦੇ ਲਈ ਅਸਦ ਮੀਆਂ ਦੀ ਮਾਂ ਨੇ ਪਹਿਲਾਂ ਕਾਵੀ ਬਰਦਾਸ਼ਤ ਕੀਤਾ, 
ਕਿਉਕਿ ਅਸਦ ਮੀਆਂ ਜਿਹੋ ਜਿਹੇ ਵੀ ਸਨ, ਉਨ੍ਹਾਂ ਦੇ ਸਭ ਤੋਂ ਲਾਡਲੇ ਬੇਟੇ ਸਨ-- 
ਨਵਾਬਾਂ ਤੌ ਵੱਧ ਲਾਡ ਨਾਲ ਪਾਲਿਆ ਹੈ ਮੈ" ਇਸ ਨੂੰ ! ਅੱਖਾਂ ਵਿਚ ਅੱਥਰੂ ਭਰ 
ਕੇ ਉਹ ਕਿਹਾ ਕਰਦੀ ਸੀ । ਪਰ ਫਿਰ ਉਨ੍ਹਾਂ ਨੰ ਇਸ ਗੱਲ ਨੂੰ ਲੈ ਕੇ ਮੁਕੱਦਮਾ 


ਰਮਜ਼ਾਨ ਵਿੱਚ ਮੌਤ ਰ 269 


ਦਾਇਰ ਕਰ ਦਿੱਤਾ ਸੀ ਕਿ ਜਾਇਦਾਦ ਕਿਉਕਿ ਉਨ੍ਹਾਂ ਦੇ ਨਾਂ ਸੀ, ਇਸ ਲਈ ਉਨ੍ਹਾਂ 
ਦੇ ਜੀਉ'ਦੇ ਜੀਅ ਉਸ ਨੂੰ ਰਹਿੰਦ ਰੱਖਣ ਦਾ ਹੱਕ ਅਸਦ ਮੀਆਂ ਨੂੰ ਨਹੀ ਸੀ । ਹਾਈ 
ਕੌਰਟ ਵਿਚ ਮੁਕੱਦਮਾ ਚਲ ਰਿਹਾ ਸੀ ਅਤੇ ਉਮੀਦ ਸੀ ਕਿ ਅਸਦ ਸੀਆਂ ਦੇ ਹਿੱਸੇ 
ਨੂੰ ਛੱਡ ਕੇ ਜਫ਼ਰ ਮੀਆਂ ਅਤੇ ਸ਼ਹਿਦਾ ਨੂੰ ਉਨ੍ਹਾਂ ਦਾ ਹੱਕ ਮਿਲ ਜਾਏਗਾ । 
ਸ਼ਾਹਿਦਾ ਦੇ ਖ਼ਿਆਲ ਨਾਲ ਮੇਰੇ ਮੂੰਹ ਵਿਚ ਕੜਵਾਹਟ ਫੈਲ ਗਈ । ਅਲੀਗੜ੍ਹ 
ਜਾਣ ਤੋ ਪਹਿਲਾਂ ਮੈ ਸ਼ਾਹਿਦਾ ਦੇ ਬਹੁਤ ਨੇੜੇ ਆ ਗਿਆ ਸਾਂ ਅਤੇ ਆਉਣ 
ਵਾਲੀ ਜ਼ਿੰਦਗੀ ਦੇ ਵਧੇਰੇ ਪਲਾਨਾਂ ਵਿਚ ਮੈ" ਸ਼ਾਹਿਦਾ ਨੂੰ ਸ਼ਾਮਲ ਸਮਝ ਲਿਆਂ ਸੀ। 
ਮੈ” ਪ੍ਰੀ-ਸੈਡੀਕਲ ਵਿਚ ਇਤਨੇ ਨੰਬਰ ਨਹੀਂ ਲੈ ਸਕਿਆ ਸਾਂ ਕਿ ਕਿਸੇ ਮੈਡੀਕਲ 
ਵਿ ਵਿਚ ਮੋਰਾ ਦਾਖਲਾ ਰੋ ਸਕਦਾ । ਜਦੋਂ' ਮੈ ਤਿੰਨ ਸਾਲ ਬਾਅਦ ਪੱਕੇ ਤੌਰ 
ਤੇ ਸ਼ਹਿਰ ਮੁੜਿਆ ਸਾਂ, ਤਾਂ ਸ਼ਾਹਿਦਾ ਘਰ ਵਿਚ ਬੱਚਿਆਂ ਨੂੰ ਪੜ੍ਹਾਉਣ ਵਾਲੇਂ ਇਕ 
ਮਾਸਟਰ, ਸਾਜਿਦ ਨਾਲ ਸ਼ਾਦੀ ਕਰ ਚੁੱਕੀ ਸੀ । 
ਸਾਜਿਦ ਇਕ ਗੁਰੀਬ ਘਰ ਦਾ ਲੜਕਾ ਸੀ ਅਤੇ ਖ਼ਾਨਦਾਨ ਦੇ ਤੇਜ਼ੀ ਨਾਲ 
ਬਿਗੜਦੇ ਹਾਲਾਤ ਵਿਚ ਸ਼ਾਹਿਦਾ ਨੂੰ ਉਹੀ ਇਕ ਸਹਾਰਾ ਨਜ਼ਰ ਆਇਆ ਸੀ । 
ਖੈਰ, ਇਸ ਗੱਲ ਨੂੰ ਵੀ ਹੁਣ ਪੰਜ ਸਾਲ ਹੋ ਚੁੱਕੇ ਸਨ । ਸ਼ਾਹਿਦਾ ਅਤੇ ਸਾਜਿਦ ਦੇ 
ਇਕ ਬੱਚਾ ਸੀ ਅਤੇ ਹੁਣ ਅਸਦ ਅਤੇਂ ਜਫ਼ਰ ਮੀਆਂ ਦੀ ਮਾਂ ਵੀ ਆਪਣੀ ਬੇਟੀ ਅਤੇ 
ਦਾਮਾਦ ਦੇ ਨਾਲ ਹੀ ਰਹਿੰਦੀ ਸੀ । 
ਸੜਕ ਦੇ ਅੱਗਲੋ ਮੌੜ ਦਾ ਬਲਬ ਵੀ ਕਿਸੇ ਨੇ ਤੋੜ ਦਿੱਤਾ ਸੀ । ਹਨੇਰਾ ਉਸੇ 
ਤਰ੍ਹਾਂ ਛਾਇਆ ਹੋਇਆ ਸੀ। ਸਿਰਫ਼ ਲਾਗਲੀ ਕੋਠੀ ਦੀ ਹਲਕੀ ਜਿਹੀ ਰੌਸ਼ਨ 
ਨਜ਼ਰ ਆ ਰਹੀ ਸੀ । ਮੇਫੇ ਕਦਮ ਹੌਲੋਂ ਹੌਲੇ ਉੱਠਦੇ ਰਹੇਂ । 
ਜਫਰ ਮੀਆਂ ਨੇ ਹਾਲਾਤ ਨਾਲ ਲੜਨ ਦੇ ਲਈ ਹੱਥ ਪੈਰ ਮਾਰ ਸਨ । ਹੁਣ 
ਉਨ੍ਹਾਂ ਦੇ ਦੋਸਤਾਂ ਦੀਆਂ ਮਹਿਫਲਾਂ ਘੱਟ ਹੋ ਗਈਆਂ ਸਨ । ਤਫ਼ਰੀਹਾਂ ਘੱਟ ਗਈਆਂ 
ਸਨ, ਇਥੋ ਤੱਕ ਕਿ ਕਦੀ ਕਦੀ ਬਿਊਕ ਵਿਚ ਪੈਟਰੋਲ ਪੁ ਆਣਾ ਵੀ ਮੁਸ਼ਕਲ ਹੋ ਜਾਂਦਾ 
ਸੀ । ਸ਼ਹਿਨਾਜ਼ ਆਪਾ ਚੋਗੇਂ ਕੱਲ ਦੀ ਇੱਛਾ ਵਿਚ ਲਾਟਰੀਆਂ ਦੇ ਟਿਕਟ ਖਰੀਦਦੀ 
ਸੀ, ਪਰ ਫਿਰ ਵੀ ਉਨ੍ਹਾਂ ਦੀ ਬਦਹਾਲੀ ਇਕ ਖਾਸ ਸਟੇਜ ਤੇ ਆ ਕੇ ਰੁੱਕ ਗਈ ਸੀ । 
ਸ਼ਾਹਿਦਾ ਵੀ ਇਕ ਹਰੀ ਭੁਰੀ ਵੇਲ ਵਾਂਗ ਆਪਣੇ ਸਭ ਤੋਂ` ਨੇੜੇ ਦੀ ਦੀਵਾਰ ਦਾ ਸਹਾਰਾ 
ਲੈਣ ਤੇ ਮਜਬ੍ਰ ਹੋ ਗਈ ਸੀ । ਪਰ ਅਸਦ ਮੀਆਂ ਬਿਨਾਂ ਕਿਸੇ ਤਬਦੀਲੀ ਦੇ, 
ਵਕਤ ਦੇ ਨਾਲ ਨਾਲ ਹੋਠਾਂ ਬੈਠਦੇ ਗਏ ਸਨ, ਜਿਵੇ ਉਨ੍ਹਾਂ ਦੀਆਂ ਨਜ਼ਰਾਂ ਵਿਚ ਜੌ 
ਕੁਝ ਹੋ ਰਿਹਾ ਸੀ, ਸਿਰਫ ਉਹੀ ਹੋ ਸਕਦਾ ਸੀ, ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ 
ਪਤਾ ਨਹੀ ਕਿਤਨੇ ਲੋਕਾਂ ਨਾਲ ਉਨ੍ਹਾਂ ਨੇ ਝੂਠ ਬੋਲ ਕੇ ਪੈਸੇ ਲਏ ਸਨ... ਕਿਸੇ ਨੂੰ 
ਬਹੁਤ ਵਧੀਆ ਕਾਰਤ੍ਸ ਲਿਆ ਕੇ ਦੇਣ ਅਤੇ ਕਿਸੇ ਨੂੰ ਕੋਈ ਹੋਰ ਜ਼ਰੂਰੀ ਚੀਜ਼ 
ਦੁਆਉਣ ਦੇ ਬਹਾਨੇ, ਕਿਸੇ ਨਾਲ ਬੀਮਾਰੀ, ਕਿਸੇ ਨਾਲ ਭੁੱਖ ਦਾ ਬਹਾਨਾ ਕਰਕੇ, ਪਰ 
ਕਿਸੇ ਸ਼ਰਮ ਦਾ ਪ੍ਰਭਾਵ ਉਨ੍ਹਾਂ ਦੇ ਚਿਹਰੇ ਤੈ ਕਦੀ ਨਹੀ” ਰਿਹਾ ਸੀ। ਇਥੋ” ਤਕ 
ਕਿ ਪਿਛਲੇ ਦਿਨੀ' ਤਾਂ ਉਹ ਪੀਰਾਂ ਫ਼ਕੀਰਾਂ ਦੀਆਂ ਮਜ਼ਾਰਾਂ ਤੇ ਬੈਠਣ ਲਗੇ ਸਨ.. 
ਨਜ਼ਰ ਅਤੇ ਚੜ੍ਹਾਵੇ ਮਿਲ ਜਾਣ ਦੀ ਉਮੀਦ ਵਿਚ । ਜਮੀਲ ਚੌਰੀ ਕਰਨਾ ਸਿਖ ਗਿਆ 


270 ਸਮਕਾਲੀਨ ਹਿੰਦੀ ਕਹਾਣੀਆਂ 


ਸੀ ਪਰ ਉਸ ਦੇ ਚਰੀ ਕਰਨ ਤੇ ਮੀਆਂ ਨੇ ਕਦੀ ਕੋਈ ਇਤਰਾਜ਼ ਨਹੀ” ਕੀਤਾ 
ਸੀ । ਸਾਰਾ ਘਰ ਉਨ੍ਹਾਂ ਨੂੰ ਭੁੱਲ ਕੇ, ਉਨ੍ਹਾਂ ਦੀ ਤਬੀਅਤ ਵਲੋ' ਅੱਖਾਂ ਬੋਦ ਕਰਕੇ 
ਈਦ ਦੀਆਂ ਤਿਆਰੀਆਂ ਵਿਚ ਲੱਗਾ ਹੋਇਆ ਸੀ । ਜਫ਼ਰ ਮੀਆਂ ਦੇ ਘਰ ਇਕ 
ਹਫਤੇ ਤੋ'ਲਿਪਾਈ-ਪੁਤਾਈ ਚਲ ਰਹੀ ਸੀ । ਸ਼ਾਹਿਦਾ ਅਤੇ ਜਫਰ ਮੀਆਂ ਦੇ ਘਰ 
ਬੱਚਿਆਂ ਦੇ ਕੱਪੜੇ ਸੀਤੇ ਜਾ ਰਹੇ ਸਨ । ਸ਼ੀਰ-ਖੁਰਮੋ ਦੇ ਲਈ ਸੁੱਕੇ ਨਾਰੀਅਲ 
ਰਗੜੇ ਜਾ ਰਹੇ ਸਨ । ਬਾਂਦਾਮ ਪਿਸਤੇ ਕੱਟ ਧੋ ਕੇ ਸੁਕਾਏ ਜਾ ਰਹੇ ਸਨ । 

ਅਸਦ ਮੀਆਂ ਨੂੰ ਇਨ੍ਹਾਂ ਸਾਰੇ ਲੌਕਾਂ--ਭੈਣ, ਭਰਾ, ਮਾਂ ਅਤੇ ਦੌਸਤਾਂ ਦੇ ਵਿਚ 
ਵੇਖ ਕੇ ਪਤਾ ਨਹੀ ਕਿਉਂ” ਮੈਨੂੰ ਹਮੇਸ਼ਾਂ ਅਜਿਹਾ ਲਗਦਾ ਸੀ, ਜਿਵੇ" ਸਿਰਫ ਅਸਦ 
ਮੀਆਂ ਹੀ ਆਪਣੇ ਮੁਕਾਮ ਤੇ ਸਨ, ਹੋਰ ਸਾਰੀ ਦੁਨੀਆਂ ਬਦਲ ਗਈ ਸੀ । 

ਫਲਕ ਮੰਜਲ ਦਾ ਬਾਹਰਲਾ ਹਿੱਸਾ ਗਾੜ੍ਹੇ ਹਨੇਰੇ ਵਿਚ ਡੁੱਖਿਆ ਹੋਇਆ ਸੀ । 
ਚਾਰ ਦੀਵਾਰੀ ਵਿਚ ਜਗ੍ਹਾ _ ਜਗ੍ਹਾ ਤਰੇੜਾਂ ਪੈ ਗਈਆਂ ਸਨ ਅਤੇਂ ਕਈ ਜਗ੍ਹਾ 
ਆਪਣੀ ਸਹੂਲਤ ਲਈ ਲੋਕਾਂ ਨੇ ਅੰਦਰ ਜਾਣ ਲਈ ਦੀਵਾਰ ਨੂੰ ਤੋੜ ਦਿਤਾ 
ਸੀ । ਦਾਖ਼ਲ ਹੋਣ ਦੇ ਦਰਵਾਜ਼ੇ ਦੀ ਜਗ੍ਹਾ ਦੇ ਦੋਵੇ" ਪਾਸੇ ਕੇਵਲ ਸੀਮਿੰਟ ਦੇ ਪਿਲਰ 
ਰਹਿ ਗਏ ਸਨ । ਸਾਹਮਣੇ ਪੌਰਚ ਵਿਚ ਜਫ਼ਰ ਮੀਆਂ ਦੀ ਬਿਊਕ ਖਲੋਂਤੀ ਹੋਈ ਸੀ । 
ਸੱਜੇ ਪਾਸੇ ਸ਼ਾਹਿਦਾ ਅਤੇ ਸਾਜਿਦ ਦਾ ਹਿੱਸਾ ਸੀ, ਜਿਸ ਦੇ ਬਾਹਰ ਇਕ ਸਾਈਕਲ 
ਖੜੀ ਸੀ । ਉਸ ਦੇ ਉਪਰ ਅਤੇ ਅੱਗੇ ਦੂਰ ਤਕ ਫਲਕ ਮੰਜਲ ਦਾ ਹਿੱਸਾ 
ਅਤੇ ਜ਼ਮੀਨ ਕਿਰਾਏ ਤੇ ਦਿੱਤੀ ਗਈ ਸੀ । ਆਪਣੇ ਵਕੀਲ, ਦੋਸਤਾਂ ਦੀ ਸਲਾਹ 
ਅਤੇ ਮਦਦ ਨਾਲ ਜਫਰ ਮੀਆਂ ਕੁਝ ਹਿੱਸਾ ਮਾਰਟਗੇਜ ਤੋ ਬਚਾਉਣ ਵਿਚ ਸਫਲ 
ਹੋ ਗਏ ਸਨ । ਇਸ ਹਿੱਸੇ ਤੇ ਸ਼ਹਿਨਾਜ਼ ਆਪਾ ਨੇ ਆਪਣਾ ਜ਼ੇਵਰ ਗਿਰਵੀ ਰਖ ਕੇ 
ਇਕ ਛੋਟਾ ਜਿਹਾ ਫਲੰਟ ਬਣਵਾ ਦਿਤਾ ਸੀ, ਜਿਸ ਵਿਚ ਕਿਰਾਏ ਤੇ ਮਿਲਟਰੀ ਦੇ 
ਮੇਜਰ ਰਹਿੰਦੇ ਸਨ । ਸੱਜੇ ਪਾਸੇ ਕੰਪਾਉ'ਡ ਵਿਚ ਘਾਹ ਹੀ ਘਾਹ ਸੀ, ਜੋ ਵਿਚਕਾਰ 
ਬਣੇ ਖੂਬਸੂਰਤ ਹੌਜ਼ ਅਤੋਂ ਫੁਹਾਰੇਂ ਨੂੰ ਜਿਵੇਂ ਨਿਗਲ ਗਈ ਸੀ । 

ਪੌਰਚ ਤੋ ਲੰਘ ਕੇਂ ਵੜਨ ਦੇ ਬਾਅਦ ਫਲਕ ਮੰਜਲ ਦਾ ਉਹ ਹਿੱਸਾ ਸੀ, ਜਿਥੇ 
ਅਸਦ ਮੀਆਂ ਰਹਿੰਦੇ ਸਨ । ਉਨ੍ਹਾਂ ਦੇ ਕਮਰੇ ਦੀ ਹਲਕੀ ਹਲਕੀ ਰੌਸ਼ਨੀ ਮੈਨੂੰ ਦੂਰ ਤੋ" 
ਹੀ ਨਜ਼ਰ ਆ ਰਹੀ ਸੀ । ਦੂਰ, ਸਾਹਮਣੇ ਲੱਗਭਗ ਪੰਜਾਹ ਫੁੱਟ ਹੇਠਾਂ, ਲਹਿਰਾਂ ਮਾਰਦਾ 
ਹੋਇਆ ਤਾਲਾਬ ਸੀ । ਕਮਰੇ ਦੇ ਬਾਹਰ ਲੱਗੇ ਯੂਕਲਿਪਟਸ ਦੇ ਹੇਠਾਂ ਖੜੇ ਕੇ ਬਰਸਾਤ 
ਦੀਆਂ ਖਾਮੋਸ਼ ਤੇਜ਼ ਹਵਾ ਦੀਆਂ ਰਾਤਾਂ ਵਿਚ ਮੈ“ ਅਕਸਰ ਪਾਣੀ ਦੀਆਂ ਲਹਿਰਾਂ ਅਤੇ 
ਯੂਕਲਿਪਟਸ ਦੀਆਂ ਪੱਤੀਆਂ ਦੀ ਥਰਥਰਾਹਟ ਦਾ ਮਿਲਿਆ ਜੁਲਿਆ ਕੋਰਸ ਸੁਣਿਆ 
ਸੀ । ਇਸ ਵਕਤ ਦੋਵੇ ਚੀਜ਼ਾਂ ਚੁੱਪ ਸਨ । 

ਪੌੜੀਆਂ ਚੜਨ ਤੋਂ ਪਹਿਲਾਂ ਇਕ ਪਲ ਦੇ ਲਈ ਰੁਕਿਆ । ਦੂਰ ਸੱਜੇ ਪਾਸੇ 
ਦਰੱਖਤਾਂ ਅਤੇ ਜੈਗਲੀ ਘਾਹ ਵਿਚ ਘਿਰੇ ਲੱਕੜੀ ਦੇ ਅੰਧਟੁੱਟੇ ਸ਼ੇਡਸ ਨਜ਼ਰ ਆ ਰਹੇ 
ਸਨ । ਉਸ ਹਿੱਸੇ ਵਿਚ, ਜਿਥੋਂ ਦੀ ਛੱਤ ਡਿੱਗ ਚੁੱਕੀ ਸੀ, ਜਾਂ ਟੀਨ ਦੀ ਛੱਤ ਲਾਹ 
ਕੇ ਵੇਚੀ ਜਾ ਚੁੱਕੀ ਸੀ, ਕਿਸੇ ਉਪਰਲੇ ਕਮਰੇਂ ਦੀ ਰੌਸ਼ਨੀ ਇਕ ਆਰਾ-ਮਸ਼ੀਨ ਤੋਂ ਪੈ 
ਰਹੀ ਹੈ, ਜੋ ਪਤਾ ਨਹੀ ਕਿਵੇਂ ਆਪਣੀ ਜਗ੍ਹਾ ਰਹਿ ਗਈ ਸੀ । ਇਉ” ਲੱਗ ਰਿਹਾ 


ਰਮਜ਼ਾਨ ਵਿੱਚ ਮੌਤ 271 


ਸੀ, ਕਿ ਕੋਈ ਝਕੀ ਕਮਰ ਦੀ ਸ਼ਬੀਹ ਸਹਾਰਾ ਲੱਭਣ ਦੇ ਲਈ ਉਥੇ ਜਾ ਛੁਪੀ ਹੋਵੇ, 
ਜਾਂ ਉਥੇ ਪਨਾਹ ਲੈਣ ਲਈ ਸਿਰ ਚੁੰਕੀ ਖੜੀ ਹੋਵੇ । ਮੇਰੀਆਂ ਅੱਖਾਂ ਵਿਚ ਵਰਕਸ਼ਾਪ 
ਦਾ ਪੁਰਾਣਾ ਨਕਸ਼ਾ ਘੁੰਮ ਗਿਆ । ਅਸਦ ਮੀਆਂ ਢੇ ਪਿਤਾ ਆਪਣੇ ਜ਼ਮਾਨੇ ਵਿਚ 
ਸੂਬੇ ਦੇ ਸਭ ਤੋ' ਵੱਡੇ ਲੱਕੜੀ ਦੇ ਵਪਾਰੀ ਅਤੇ ਫਰਨੀਚਰ ਡੀਲਰ ਸਨ । ਇਕੌ ਸਮੇ” 
ਕੋਈ ਡੇਢ ਸੌ ਕਾਰੀਗਰ ਉਨ੍ਹਾਂ ਦੇ ਸ਼ੈੱਡ ਵਿਚ ਕੰਮ ਕੀਤਾ ਕਰਦੇ ਸਨ । 

ਦਰਵਾਜ਼ਾ ਖੁੱਲ੍ਹਾ ਹੋਇਆ ਸੀ । ਅਸਦ ਮੀਆਂ ਦੀਆਂ ਬੇਚੈਨ ਨਜ਼ਰਾਂ ਮੇਰੇ ਤੇ 
ਠਹਿਰ ਗਈਆਂ । ਉਹ ਬਿਸਤਰ ਤੇਂ ਉਠ ਕੇ ਬੈਠ ਗਏ ਸਨ । ਇਕ ਪਲ ਦੇ ਲਈ ਉਹ 
ਕੁਝ ਸੋਚਦੇ ਜਿਹੇ ਰਹੇ, ਫਿਰ ਉਨ੍ਹਾਂ ਨੇ ਇੰਜੈਕਸ਼ਨ ਮੇਰੇ ਹੱਥ ਵਿਚੋ` ਲੂੰ ਲਏ । 
ਤੋ ਪੁੱਛਿਆ । 

ਜਵਾਬ ਵਿਚ ਅਸਦ ਮੀਆਂ ਮੁਸਕਰਾਂਦੇ ਹੋਏ ਬਿਸਤਰ ਤੋ` ਉਠੇ । ਖੜੇ ਹੋਣ ਢੀ 
ਕੋਸ਼ਿਸ਼ ਵਿਚ ਪਹਿਲਾਂ ਤਾਂ ਉਹ ਡਗਮਗਾਏ, ਫਿਰ ਸੈਭਲ ਕੇ ਨੰਗੇ ਪੈਰ ਹੀ ਅੰਦਰ ਦੇ 
ਕਮਰੇ ਵਿਚ ਚਲੇ ਗਏ । ਥੋੜ੍ਹੀ ਦੇਰ ਬਾਅਦ ਉਹ ਸਿਰਿੰਜ ਹੱਥ ਵਿਚ ਲਈ ਵਾਪਸ 
ਆਏ ਅਤੇ ਵੇਖਦਿਆਂ ਹੀ ਵੇਖਦਿਆਂ ਉਹ ਤਿੰਨੋਂ ਇੰਜੋਕਸ਼ਨ ਉਨ੍ਹਾਂ ਦੇ ਹੀ ਹੱਥੋਂ 
ਉਨ੍ਹਾਂ ਦੇ ਖੂਨ ਵਿਚ ਦਾਖ਼ਲ ਹੋਂ ਗਏ । ਪਸੀਨੇ ਦੀਆਂ ਛੋਟੀਆਂ ਛੋਟੀਆਂ ਬ੍ਦਾਂ ਉਨ੍ਹਾਂ 
ਦੇ ਮੱਥੇ ਤੇ ਜਗਮਗਾਣ ਲੱਗੀਆਂ ਸਨ ਅਤੋਂ ਉਨ੍ਹਾਂ ਦੇ ਮੂੰਹ ਤੋਂ 'ਸੀ-ਸੀ' ਦੀ ਆਵਾਜ਼ 
ਨਿਕਲ ਰਹੀ ਸੀ । ਥੋੜ੍ਹੀ ਦੇਰ ਅੱਖਾਂ ਬਦ ਕੀਤੀ, ਗਰਦਨ ਅਕੜਾਈ ਉਹ ਬਿਲਕੁਲ 
ਖਾਮੋਸ਼ ਬੈਠੇ ਰਹੇ । ਫਿਰ ਜਦੋ' ਉਨ੍ਹਾਂ ਅੱਖਾਂ ਖੋਲੀਆਂ ਤਾਂ ਉਨ੍ਹਾਂ ਵਿਚ ਦਰਦ ਅਤੇ 
ਤਕਲੀਫ਼ ਦਾ ਅਸਰ ਖ਼ਤਮ ਹੋ ਚੁੱਕਾ ਸੀ । 

ਮੈਨੂੰ ਇਕਦਮ ਲੱਗਾ, ਜਿਵੇਂ ਮੈ" ਕਿਸੇ ਚੀਜ਼ ਦਾ ਇੰਤਜ਼ਾਰ ਕਰ ਰਿਹਾ ਹਾਂ,, 
ਕਿਸੇ ਅਜਿਹੀ ਚੀਜ਼ ਦਾ ਜੌ ਮੈ ਚਾਹੁੰਦਾ ਸਾਂ ਕਿ ਨਾਂ ਹੋਵੇ, ਪਰ ਫਿਰ ਵੀ ਉਸ ਦਾ 
ਇੰਤਜ਼ਾਰ ਸੀ...ਅਸਦ ਮੀਆਂ ਦੇ ਅਗਲੇ ਸਵਾਲ ਦਾ । 

--ਯਾਰ, ਕੀ ਕਿਸੇ ਕੌਲ" ਤਿੰਨ ਸੋ ਬੋਰ ਦੇ ਕਾਰੜ੍ਹਸ ਮਿੱਲ ਸਕਦੇ ਹਨ ? 
ਆਬਿਦ ਮੀਆਂ ਨੂੰ ਚਾਹੀਦੇ ਹਨ । ਸੁਣਿਆ ਹੈ, ਪੀਸ-ਕੌਰ ਵਿਚ ਕੋਈ ਆਦਮੀ ਵੇਚ 
ਰਿਹਾ ਹੈ । ਇਸ ਦੇ ਬਾਅਦ ਥੋੜ੍ਹੀ ਦੇਰ ਦੋ ਲਈ ਖਾਮੋਸ਼ੀ ਰਹੀ । ਅਸਦ ਮੀਆਂ ਹੁਣ 
ਬਿਸਤਰ ਤੇ ਲੇਟ ਕੇ ਮੇਰੇ ਵਲ ਕਰਵਟ ਲੈ ਚੁੱਕੇ ਸਨ । ਮੈਂ ਪਹਿਲੀ ਵਾਰ ਵੇਖਿਆ ਕਿ 
ਅਸਦ ਮੀਆਂ ਦੇ ਸਿਰ ਤੇਂ ਵਾਲ ਬਹੁਤ ਘਟ ਰਹਿ ਗਏ ਸਨ । ਉਨ੍ਹਾਂ ਦੇ ਸਿਰ ਦੀ 
ਖਲੜੀ ਵਾਲਾਂ ਵਿਚੋ` ਤਕਰੀਬਨ ਸਾਫ ਨਜ਼ਰ ਆਉਣ ਲਗੀ ਸੀ । ਵਾਲਾਂ ਦਾ ਰੋਗ 
ਨਾ ਸਫੇਦ, ਨਾ ਕਾਲਾ, ਬਿਲਕੁਲ ਸੁਆਹ ਵਰਗਾ ਹੋ ਗਿਆ ਸੀ । 

---ਅਤੇ ਤੇਰੀ ਖੌਤੀ ਦੇ ਕੀ ਹਾਲ ਹਨ ? ਮੈਨੂੰ ਲੱਗਾ, ਜਿਵੇ" ਲਹਿਜੇ ਵਿਚ ਕੁਝ 
ਛੁਪਿਆ ਹੋਇਆ ਸੀ । . ਮਜਾਕ, ਵਿਅੰਗ ਜਾਂ ਕੁਝ ਹੋਰ, ਪਰ ਕੀ, ਮੈਂ ਸਮਝ ਨਾ 
ਸਕਿਆ ? 

--ਠੀਕ ਹੈ । ਟੈਕਟਰ ਚਲ ਰਿਹਾ ਹੈ । ਮੈ ਜਵਾਬ ਦਿੱਤਾ । 

__ਮੇਰੀ ਸਲਾਹ ਤਾਂ ਇਹ ਹੈ ਕਿ ਤੂੰ ਹੁਣ ਵੀ ਸੈਜੀਦਗੀ ਨਾਲ ਪੜ੍ਹ ਲੈ । ਕੀ 
ਰਖਿਆ ਹੈ ਇਸ ਤਰ੍ਹਾਂ ਦੀ ਖੇਤੀ ਵੇਤੀ ਵਿਚ । ਅੱਜ ਤਾਂ ਭੈਣ ਹੈ । ਕੱਲ੍ਹ ਭਣੇਵੇ” ਵੱ ਡੇ 


272 ਸਮਗਾਲੀਨ ਹਿੰਦੀ ਕਹਾਣੀਆਂ 


ਹੋ ਜਾਣਗੇ, ਤਾਂ ਕੀ ਕਰੋਗੇ । ਇਹ ਸਭ ਕੁਝ ਤੇਰੇ ਵੱਸ ਦਾ ਨਹੀ' ਹੈ । ਅਜੇ ਤਾਂ ਸਾਰੇ 
ਖੁਸ਼ ਹਨ ਕਿ ਬਹਿਨੋਈ ਦੀ ਮੌਤ ਦੇ ਬਾਅਦ, ਭਰਾ ਭੈਣ ਅਤੇ ਭਣੇਵਿਆਂ ਦੇ ਲਈ 
ਕਿਤਨਾ ਕਰ ਰਿਹਾ ਹੈ, ਪਰ ਹੌਲੋਂ ਹੌਲੇ ਸਭ ਬਦਲ ਜਾਏਗਾ । ਓ ਹਾਂ, ਇਹ ਤਾਂ ਦੱਸ 
ਕੀ ਤ੍ਰੰ ਕਦੇ ਕਿਸੇ ਜਿੰਨ ਨੂੰ ਵੇਖਿਆ ਹੈ ? 

--ਜੀ ? ਮੈਨੂੰ ਵਿਸ਼ਵਾਸ਼ ਨਹੀ ਆਇਆ । 

--ਜਿੰਨ.,.ਮੋਰਾ ਮਤਲਬ ਜਿੰਨਾਂ ਨੂੰ ਜਨਮ ਦੇਣ ਵਾਲਿਆਂ ਤੋਂ” ਹੈ । ਲੋਕ ਨਮਾਜ਼ੇ- 
ਵਜ਼ੀਫਾ ਪੜ੍ਹ ਕੇ ਜਿੰਨਾਂ ਨੂੰ ਆਪਣੇ ਕਬਜ਼ੇ ਵਿਚ ਕਰ ਲੈਦੇ ਹਨ । ਕੀ ਕਹਿੰਦੇ ਹਨ, 
ਉਨ੍ਹਾਂ ਨੂੰ ਮਵਕਿੱਲ । ਮਵਕਿੱਲ ਜਿਨ੍ਹਾਂ ਦੇ ਕਬਜ਼ੇ ਵਿਚ ਹੋਵੇ, ਉਨ੍ਹਾਂ ਦੀ ਹਰ ਖਾਹਿਸ਼ 
ਪੁਰੀ ਕਰਦਾ ਹੈ । ਹਰ ਕੌਮ ਕਰਦਾ ਹੈ । ਕਿਸੇ ਵੀ ਤਰ੍ਹਾਂ ਦਾ । ਅੱਜ ਇਕ ਸਾਹਿਬ ਕਹਿ 
ਰਹੇ ਸਨ ਕਿ ਉਨ੍ਹਾਂ ਨੇ ਇਕ ਜ਼ਮਾਨੇ ਵਿਚ ਜਿੰਨਾਂ ਨੂੰ ਦੇਖਣ ਅਤੇ ਕਬਜ਼ੇ ਵਿਚ ਕਰਨ 
ਦੇ ਬੜੇ ਜਤਨ ਕੀਤੇ । ਵਿਰਾਨਿਆਂ ਵਿਚ ਜਾ ਜਾ ਕੇ ਇਬਾਦਤਾਂ ਕੀਤੀਆਂ, ਉਜਾੜ 
ਅਤੇ ਗੈਰ ਆਬਾਦ ਮਸਜਿਦਾਂ ਵਿਚ ਆਜ਼ਾਨਾਂ ਦਿੱਤੀਆਂ, ਪਰ ਉਨ੍ਹਾਂ ਨੂੰ ਕਦੀ ਕੋਈ ਜਿੰਨ 
ਇਨਸਾਨੀ ਸ਼ਕਲ ਵਿਚ ਨਜ਼ਰ ਨਹੀ ਆ ਸਕਿਆ । ਹਾਂ, ਇਕ ਸੱਪ ਦੇ ਰੂਪ ਵਿਚ 
ਜ਼ਰੂਰ ਨਜ਼ਰ ਆਇਆ । ਕੌਂਈ ਡੇਢ ਹੱਥ ਲੰਮਾ, ਬਹੁਤ ਹੀ ਖੂਬਸੂਰਤ ਲਾਲ 
ਰੰਗ ਦਾ । ਉੱਜ ਖੁਦਾ ਜਾਣੋਂ ਉਨ੍ਹਾਂ ਨੂੰ ਇਹ ਕਿਵੇ` ਪਤਾ ਲੱਗਾ ਕਿ ਉਹ ਜਿੰਨ ਹੀ 
ਸੀ । ਕਈ ਤੇਰਾ ਦਿਲ ਵੀ ਚਾਹੁੰਦਾ ਹੈ ਜਿੰਨਾਂ ਨੂੰ ਵੇਖਣ ਲਈ ? 

--ਜੀ ਨਹੀਂ' । ਮੈਨੂੰ ਝੁਣਝੁਣੀ ਜਿਹੀ ਆ ਰਹੀ ਸੀ । 

--ਇਕ ਜ਼ਮਾਨੇ ਵਿਚ ਸ਼ਹਿਰ ਵਿਚ ਇਕ ਪਹੁੰਚੀ ਹੋਈ ਔਰਤ ਸੀ । ਸੁਣਿਆ ਹੈ, 
ਉਸ ਦੇ ਕਬਜ਼ੇ ਵਿਚ ਮਵਕਿੱਲ ਸੀ । ਜਾਹਿਰ ਹੈ, ਉਹ ਉਸਦੀ ਹਰ ਖਾਹਿਸ਼ ਪੂਰੀ 
ਕਰ ਸਕਦਾ ਸੀ । ਪਰ ਵਿਚਾਰੀ ਮਰੀ ਗ਼ਰੀਬੀ ਵਿਚ । ਕੀ ਪਤਾ, ਕਦੀ ਕਬਜ਼ੇ 
ਵਿਚ ਆਏ, ਤਾਂ ਪਤਾ ਚਲੇਂ ! ਅਤੇ ਅਸਦ ਮੀਆਂ ਹੱਸਣ ਲੱਗੇ--ਤ੍ਰੰ ਪਿੰਡ ਕਦੋ` ਵਾਪਸ 
ਜਾਏਗਾ ? ਉਨ੍ਹਾਂ ਨੇ ਪੁੱਛਿਆ । 

--ਬਾਸੀ ਈਦ ਨੂੰ, ਜਾਂ ਉਸ ਤੋ ਅਗਲੋਂ ਦਿਨ । 

--ਖੌਤਾਂ ਦੇ ਲਈ ਖਾਦ ਦਾ ਕੋਈ ਇੰਤਜ਼ਾਮ ਹੋਇਆ $ 

--ਅਜੇ ਤੱਕ ਤਾਂ ਨਹੀ” । 

=-ਓ ਹਾਂ, ਉਹ ਫਰਟੀਲਾਈਜ਼ਰ ਕਾਰਪੋਰੇਸ਼ਨ ਦੇ _ਸ਼ਰਮਾ ਜੀ ਮੋਰੀ ਜਾਣ 
ਪਛਾਣ ਦੇ ਹਨ । ਇਕਦਮ ਅਸਦ ਮੀਆਂ ਮੇਰੇ ਚਿਹਰੇ ਦੀ ਬਜਾਏ ਕਿੱਧਰੇ ਹੋਰ 
ਵੇਖਣ ਲੱਗੇ ਸਨ, ਜਿਵੇ ਉਨ੍ਹਾਂ ਦੀਆਂ ਅੱਖਾਂ ਮੇਰੇ ਕੌਲ ਬੱਚਣਾ ਚਾਹ ਰਹੀਆਂ 
ਸਨ--ਮੈ ਐਵੇ' ਹੀ ਦੱਸਿਆ । ਤੂੰ ਚਾਹੇ' ਤਾਂ ਮੈ ਖਾਦ ਦਿਲਵਾ..,ਅਤੇ ਉਨ੍ਹਾਂ ਨੇ 
ਵਾਕ ਪੂਰਾ ਨਹੀ ਕੀਤਾ । ਰੁਣ ਅਸਦ ਮੀਆਂ ਛੱਤ ਵੱਲ ਵੇਖਣ ਲੱਗੇ ਸਨ । ਫਿਰ 
ਇਕ ਨੰਡਾ ਸਾਹ ਲੈ ਕੇ ਉਹ ਬਹੁਤ ਥੱਕੀ ਆਵਾਜ਼ ਵਿਚ ਬੋਲੇ--ਬਸ, ਹੁਣ ਤੂੰ ਜਾਹ । 
ਮੈ ਬਿਲਕੁਲ ਠੀਕ ਹਾਂ ਅਤੇ ਉਨ੍ਹਾਂ ਦੀਆਂ ਅੱਖਾਂ ਝਿਲਮਿਲਾ ਗਈਆਂ । 

ਸਾਰੇ ਲੌਕ ਆਪਣੇ ਆਪ ਨੂੰ ਜਿਵੇ ਇਸ ਘਟਨਾ ਦੇ ਲਈ ਤਿਆਰ ਕਰ 
ਚੁੱਕੇ ਸਨ । ਕਮਰੇ ਵਿਚ ਪੂਰੀ ਫਲਕ ਮੰਜਲ ਜਮਾਂ ਸੀ । ਰ 


ਰਮਜ਼ਾਨ ਵਿੱਚ ਮੌਤ 273 


ਅਸਦ ਮੀਆਂ ਦੇ ਗਲੋਂ ਵਿਚੋ ਅਜੀਬ ਜਿਹੀਆਂ ਆਵਾਜ਼ਾਂ ਨਿਕਲ ਰਹੀਆਂ ਸਨ 
ਅਤੇ ਉਨ੍ਹਾਂ ਦਾ ਮੂੰਹ ਫੱਟ ਕੇ ਖੁੱਲ੍ਹ ਗਿਆ _ਸੀ । ਗਰਦਨ ਅਤੇ ਮੱਥੇ ਦੀਆਂ ਰਗਾਂ 
ਖਿੱਚ ਕੇ ਉਭਰ ਆਈਆਂ ਸਨ ਅਤੇ ਚਿਹਰੇ ਤੇ ਨੀਲਾਪਨ ਦੌੜਨ ਲੱਗਾ ਸੀ... 
ਬਿਲਕੁਲ ਉਹੋ ਜਿਹਾ ਨੀਲਾਪਨ ਜਿਹੇ ਜਿਹਾ ਬਰਫ਼ ਵਿਚ ਦੱਬੇ ਮਾਸ ਵਿਚ ਪੈਦਾ ਹੋ 
ਜਾਂਦਾ ਹੈ । ਸੁਹੇਲਾ ਭਾਬੀ ਉਸੇ ਪਿਆਜ਼ੀ ਸਾੜ੍ਹੀ ਵਿਚ ਉਨ੍ਹਾਂ ਦਾ ਸਿਰ ਆਪਣੀ ਗੱਦ 
ਵਿਚ ਰੱਖੀ ਬੈਠੀ ਸੀ ਅਤੇ ਉਨ੍ਹਾਂ ਦੇ ਚਿਹਰੇ ਤੇ ਇਕ ਅਜੀਬ ਜਿਹੀ ਵਿਰਾਨੀ ਘਿਰ 
ਆਈ ਸੀ । ਉਨ੍ਹਾਂ ਦੀ ਖੂਬਸ੍ਰਰਤ ਸਾੜ੍ਹੀ ਵਿਚ ਅਸਦ ਮੀਆਂ ਦਾ ਮੈਲਾ ਚਿਹਰਾ ਬੜਾ 
ਆਉਟ ਆਫ਼ ਪਲੌਸ ਲੱਗ ਰਿਹਾਂ ਸੀ । 

--ਯਾਸੀਨ ਸ਼ਰੀਫ ਪੜ੍ਹ, ਮੀਆਂ । ਸੈਯਦਾਨੀ ਭੂਆ ਨੇ ਜਫ਼ਰ ਮੀਆਂ ਨੂੰ ਕਿਹਾ 
ਅਤੇ ਜਫ਼ਰ ਮੀਆਂ ਝੱਟਪਟ ਨੱਸੇਂ । ਕੁਝ ਹੀ ਪਲਾਂ ਬਾਅਦ ਉਹ ਪੰਚਸੂਰਾ ਹੱਥ ਵਿਚ 
ਲਈ ਕਮਰੇ ਵਿਚ ਆਏ । ਟੌਪੀ ਲਗਾਣ ਨਾਲ ਉਨ੍ਹਾਂ ਦੇ ਚਿਹਰੇ ਤੇ ਇਕ ਅਜੀਬ 
ਜਿਹੇ ਸਿੱਧੇਪਨ ਜਾਂ ਬੇਵਕੂਫੀ ਦਾ ਅਸਰ ਪੈਦਾ ਹੋ ਗਿਆ ਸੀ। ਐਨਕ ਦੇ ਪਿੱਛੇ 
ਉਨ੍ਹਾਂ ਦੀਆਂ ਅੱਖਾਂ ਵਿਚ ਬੇਚੈਨੀ ਸੀ । ਅਸਦ ਮੀਆਂ ਦੇ ਸਿਰਹਾਣੇ ਬੈਠ ਕੇ ਉਹ 
ਹਲਕੀ ਹਲਕੀ ਆਵਾਜ਼ ਵਿਚ ਯਾਸੀਨ ਸ਼ੁਰੂ ਕਰ ਚੁੱਕੇ ਸਨ...ਮੌਤ ਦੀ ਤਕਲੀਫ਼ ਨੂੰ 
ਘੁੱਟ ਕਰਨ ਦੇ ਲਈ । ਕਿਸੇ ਪਾਸੇ ਤ” ਕਿਸੇ ਦੀਆਂ ਹਿਚਕੀਆਂ ਦੀ ਆਵਾਜ਼ ਉੱਭਰ 
ਰਹੀ ਸੀ । ਮੈ" ਵੇਖਿਆ, ਅਸਦ ਮੀਆਂ ਦੀ ਮਾਂ ਆਪਣਾ ਸਿਰ ਉਨ੍ਹਾਂ ਦੇ ਪੈਰਾਂ ਤੇ ਰੱਖੀ 
ਰੋ ਰਹੀ ਸੀ । 

ਪਲੁ ਭਰ ਦੇ ਲਈ ਜਿਵੇ ਸਭ ਕੁਝ ਰੁੱਕ ਗਿਆ। ਅਸਦ ਮੀਆਂ ਢਾ ਸਰੀਰ 
ਬੇਰਰਕਤ ਹੋ ਗਿਆ ਸੀ । ਪਰ ਸੁਹੇਲਾ ਭਾਬੀ ਦੀ ਚੀਖ਼ ਤੋ ਪਹਿਲਾਂ ਹੀ ਅਜਦ 
ਮੀਆਂ ਨੇ ਅੱਖਾਂ ਖੋਲ੍ਹ ਦਿੱਤੀਆਂ ਅਤੇ ਬੜੇ ਮਾਸ਼ੂਮਾਨਾ ਅੰਦਾਜ਼ ਵਿਚ ਉਨ੍ਹਾਂ ਨੇ 
ਆਪਣੇ ਚਹੁ ਪਾਸੀ ਇਕੱਠੀ ਭੀੜ ਤੇ ਨਜ਼ਰ ਸੁੱਟੀ । 

ਜਫਰ ਮੀਆਂ ਯਾਸੀਨ ਪੜ੍ਹਨਾ ਬੈਦ ਕਰ ਚੁੰਕੇ ਸਨ । ਸਹੇਲਾ ਭਾਬੀ ਦੇ ਚਿਹਰੇ 
ਤੇ ਉਹੀ ਵਿਅੰਗ ਭਰੀ ਮੁਸਕਰਾਹਟ ਫਿਰ ਖੋਡਣ ਲੱਗੀ ਸੀ । ਉਹ ਇਕ ਚਮਚ ਨਾਲ 
ਅਸਦ ਮੀਆਂ ਦੇ ਗਲੇ ਵਿਚ ਪਾਣੀ ਪਾਂ ਰਹੀ ਸੀ । ਮੈਂ ਘੜੀ ਵੱਲ ਵੇਖਿਆ, 
ਰਾਤ ਦੇ ਸਾਢੇ ਬਾਰ੍ਹਾਂ ਵੱਜ ਚੁਕੇ ਸਨ । 

ਕੁਝ ਬੋਲੋ ਬੇਟਾ...? ਤਬੀਅਤ ਕਿਵੇਂ ਹੈ ? ਕੀ ਹੋ ਗਿਆਂ ਸੀ ? ਅਜਦ ਮੀਆਂ ਦੀ 
# ਕਹਿ ਰਹੀ ਸੀ । ਉਨ੍ਹਾਂ ਦੀ ਆਵਾਜ਼ ਇੰਜ ਲੱਗ ਰਹੀ ਸੀ, ਜਿਵੇ` ਕਿਸੇ ਗ੍ਰਾਮਫੌਨ 
ਰਿਕਾਰਡ ਨੂੰ ਘੱਟ ਸਪੀਡ ਤੇ ਵਜਾ ਦਿੱਤਾ ਗਿਆ ਹੋਵੇ । ਅੱਖਾਂ ਵਿਚੋ` ਅੱਥਰੂ ਵਗ੍ਹੀ ਜਾ 
ਰਹੇ ਸਨ, ਜਿਨ੍ਹਾਂ ਨੂੰ ਉਹ ਦੁਪੱਟੇ ਨਾਲ ਪੁੰਝ ਰਹੀ ਸੀ । ਮੈ ਵੇਖਿਆ ਉਨ੍ਹਾਂ ਦੇ ਇਕ 
ਜ਼ਮਾਨੇ ਦੇ ਨਰਮ ਅਤੇ ਨਾਜ਼ਕ ਹੱਥਾਂ ਵਿਚ ਦੂਰ ਹੀ ਨਜ਼ਰ ਆ ਜਾਣ ਵਾਲਾ ਖੁਰਦਰਾਂ- 
ਪਨ ਆ ਗਿਆ ਸੀ । 

ਜਫਰ ਮੀਆਂ ਖਲੌਤੇ ਹੋਏ ਸਿਰ ਤੇ ਟੋਪੀ ਦੇ ਐੱਗਿਲ ਨੂੰ ਲਗਾਤਾਰ ਬਦਲ ਰਹੇ 
ਜਨ । ਪੰਜ ਸਰਾ ਹੁਣ ਵੀ ਉਨਾਂ ਦੇ ਹੱਥ ਵਿਚ ਹੀ ਦੱਬਿਆ ਹੋਇਆ ਸੀ। ਫਿਰ 
ਸੁਹੇਲਾ ਭਾਬੀ ਨੇ ਅਸਦ ਮੀਆਂ ਦਾ ਸਿਰ ਸਰ੍ਹਾਣਿਆਂ ਤੇ ਰੱਖ ਦਿੱਤਾ । ਅਸਦ ਮੀਆਂ 


274 ਸਮਕਾਲੀਨ ਹਿੰਦੀ ਕਹਾਣੀਆਂ ) 


ਦੀਆਂ ਨਜਰਾਂ ਚਾਰੇ ਪਾਸੇ ਘੁੰਮ ਰਹੀਆਂ ਸਨ ,। ਸਭ ਕੁਝ-ਡੂਘੀ ਖਾਮੋਸ਼ੀ ਵਿਚ ਡੁੱਬ 
ਗਿਆ ਸੀ । ਸਿਰਫ਼ ਅਸਦ` ਮੀਆਂ ਦੀ ਮਾਂ ਦੀਆਂ ਜਿਸਕੀਆਂ ਸਨ, ਜੋ ਹੌਲੇ ਰੌਲੇ 
ਹਲਕੀਆਂ ਰੋਦੀਆਂ ਜਾ ਰਹੀਆਂ ਸਨ । 

ਅਸਦ ਮੀਆਂ ਥੋੜ੍ਹੀ ਕੌਸ਼ਿਸ਼ ਦੇ ਬਾਅਦ ਸਰ੍ਹਾਣਿਆਂ ਦੇ ਸਹਾਰੇ ਬੈਠ ਗਏ । ਉਨ੍ਹਾਂ 
ਦੇ ਚਿਹਰੇ ਦੀ ਮੁਸਕਰਾਹਟ ਹਰ ਪਲ ਡੂੰਘੀ ਹੋਂਦੀ ਜਾ ਰਹੀ ਸੀ । ਕਮਰੇ ਵਿਚ ਕੋਈ 
ਆਪਣੀ ਜਗ੍ਹਾ ਤੋਂ ਹਿਲਿਆ ਤੱਕ ਨਹੀਂ । ਅਚਾਨਕ ਆਪਣੇ ਕਮਜੋਰ ਸ਼ਰੀਰ ਦੇ 
ਬਾਵਜੂਦ ਅਜਦ ਮੀਆਂ ਨੇ ਖੜਖੜਾਂਦੀ ਆਵਾਜ਼ ਵਿਚ ਕਿਹਾ--ਨਹੀਂ', ਮੈ ਬਿਲਕੁਲ 
ਠੀਕ ਹਾਂ । ਘਬਰਾਓ ਨਾ, ਕੁਝ ਨਹੀ” ਹੋਵੇਗਾ...ਘੱਟ ਤੋਂ ਘੱਟ ਰਮਜ਼ਾਨ ਦੀ ਕੱਲ੍ਹ 
ਸ਼ਾਮ ਤੱਕ ਤਾਂ ਨਹੀ । ਤੁਸੀ` ਵਿਸ਼ਵਾਸ ਕਰੋ ? ਖੁਦਾ ਜਾਣੇ, ਅਸਦ ਮੀਆਂ ਕਿਸ 
ਨੂੰ ਕਰਿ ਰਹੇਂ ਸਨ, ਪਰ ਉਨ੍ਹਾਂ ਦੀ ਉਸ ਮੁਸਕਰਾਹਟ ਵਿਚ ਮੈਨੂੰ ਜਾਪਿਆ, ਹਜ਼ਾਰਾਂ 
ਕਹਿਕਹੇ ਘਿਰ ਆਏ ਸਨ । 

ਫਿਰ ਇਕ ਇਕ ਕਰਕੇ ਲੌਕ ਅਸਦ ਮੀਆਂ ਦੇ ਕਮਰੇ ਤ` ਵਿਦਾ ਹੋਣ ਲੱਗੇ । 
ਥੋੜ੍ਹੀ ਦੇਰ ਬਾਅਦ ਮੈ" ਇਕੱਲਾ ਉੱਥੇ ਰਹਿ ਗਿਆ । ਸੁਹੇਲਾ ਭਾਬੀ ਸ਼ਾਇਦ ਅੰਦਰ 
ਕੱਪੜੇ ਬੰਦਲ ਰਹੀ ਸੀ ਅਤੇ ਬੱਚੇ ਸੋਣ ਦੇ ਲਈ ਲੋਟ ਚੁੱਕੇ ਸਨ । ਸੋ' ਖ਼ਾਮੋਸ਼ ਬੈਠਾ 
ਜ਼ਮੀਨ ਤੈ ਵਿਛੇ ਕਾਲੀਨ ਨੂੰ ਘੂਰਦਾ ਰਿਹਾ । ਉਸਦੇ ਡਿਜ਼ਾਈਨ, ਉਸਦੇ ਰੋਗ ਦੇ ਬਾਰੇ 
ਮੈ ਸੋਚਦਾ ਰਿਹਾ । ਇਥੋਂ ਤੱਕ ਕਿ ਅਸਦ ਮੀਆਂ ਨੂੰ ਨੀਂਦਰ ਆਂ ਗਈਂ ਅਤੇ ਫਿਰ 
ਥੋੜ੍ਹੀ ਹੀ ਦੇਰ ਵਿਚ ਉਹ ਘੁਰਾੜੇ ਮਾਰਨ ਲੱਗੇ । 

`_ ਉੱਠਦੇ ਸਮੇ” ਮੈ ਸੋਚ ਰਿਹਾ ਸਾਂ ਕਿ ਉਸ ਰਾਤ ਅਸਦ ਮੀਆਂ ਦੇ ਕਮਰੇ 

ਤੋ` ਸ਼ਾਇਦ ਹਰ ਆਦਮੀ ਨਿਰਾਸ਼ ਹੋ ਕੇ ਵਾਪਸ ਮੁੜਿਆ ਸੀ । 

ਅਗਲੀ ਸ਼ਾਮ ਸਾਂਢੇ ਚਾਰ ਵਜੇ ਮੈੱ' ਜਫਰ ਮੀਆਂ ਦੇ ਕਮਰੇ ਵਿਚ ਬੈਠਾ ਈਦ 
ਦੀ ਖਰੀਦਾਰੀ ਦੇ ਬਜਟ ਬਾਰੇ ਸੋਚ ਰਿਹਾ ਸਾਂ । ਸ਼ਹਿਨਾਜ਼ ਆਪਾ ਅਤੇ ਜਫਰ ਮੀਆਂ 
ਆਖਰੀ ਰੌਜੇ ਦੇ ਇਫਤਾਰ ਤੇ ਕਿਧਰੇ ਇਨਵਾਈਟਿਡ ਸੀ ਅਤੇ ਤੌਨ੍ਹ ਸ਼ਾਹਿਦਾ ਦੇ ਘਰ 
ਚਲਾ ਗਿਆ ਸੀ । ਸਵੇਰੇ ਮੈੱ' ਅਸਦ ਸੀਆਂ ਨੂੰ ਵੇਖਣ ਗਿਆ ਸਾਂ ਅਤੇ _ਖਿੜਕੀਂ 
ਵਿਚੋਂ" ਉਨ੍ਹਾਂ ਨੂੰ ਕੋਈ ਕਿਤਾਬ ਪੜ੍ਹਦਿਆਂ ਵੇਖ ਕੇ ਵਾਪਸ ਆ ਗਿਆ ਸਾਂ। ਮੈ' 
ਲਿਸਟ ਬਣਾ ਹੀ ਰਿਹਾ ਸਾਂ ਕਿ ਜਮੀਲ ਦੌੜਦਾ ਹੋਇਆ ਕਮਰੇ ਵਿਚ ਆ ਵੜਿਆ । 

--ਤਹਾਨੂੰ ਅੱਬੁ ਬੁਲਾ ਰਹੇ ਹਨ ! ਉਸ ਦਾ ਸਾਹ ਫੁਲ ਰਿਹਾ ਸੀ ॥ 

--ਅੰਸੀ ਘਰ ਹਨ ? ਸੇ ਪੁੱਛਿਆ । 

--ਕੋਈ ਵੀ ਨਹੀ” ਹੈ । 

--ਤਬੀਅਤ ਕਿਲੋ ਜਿਹੀ ਹੈ ਉਨ੍ਹਾਂ ਦੀ ? 

--ਉੱਸੇ ਤਰ੍ਹਾਂ ਹੀ ਹੈ । ਸੀਨੇ ਵਿਚ ਦਰਦ ਹੋ ਰਿਹਾ ਹੈ। ; ਤੁਹਾਨੂੰ ਜਲਦੀ 
ਬੁਲਾਇਆ ਹੈ । ਜਮੀਲ ਮੇਰੇ ਜਵਾਬ ਦਾ ਇੰਤਜਾਰ ਕਰ ਰਿਹਾ ਸੀ । 

-ਤੁੰ ਚਲ, ਮੈ ਆਂ ਰਿਹਾ ਹਾਂ । ਮੈ ਜਾਣਦਾ ਸਾਂ, ਉਹ ਕਿਸ ਲਈ ਬੁਲਾ 
ਰਹੇਂ ਸਨ । ਪੈਥਿਡੀਨ ! ਮੈ" ਪੰਜ ਰੁਪਏ ਦਾ ਨੌਟ ਆਪਣੀ ਜੇਬ ਵਿਚ ਰੱਖ ਲਿਆ । 

ਅਸਦ ਮੀਆਂ ਦੀ ਹਾਲਤ ਫਿਰ ਰਾਂਤ ਵਰਗੀ ਹੋ ਰਹੀ ਸੀ । ਰੋਗ ਨੀਲਾ ਪੈ 


ਰਮਜ਼ਾਨ ਵਿੱਚ ਮੌਤ 275 


ਗਿਆ ਸੀ, ਅੱਖਾਂ ਦੀਆਂ ਪੁਤਲੀਆਂ ਫਿਰ ਗਈਆਂ ਸਨ ਅਤੇ ਸਾਹ ਬਹੁਤ ਤਕਲੀਫ਼ 
। ਨਾਲ ਆ ਰਿਹਾ ਸੀ । ਇਕਦਮ ਪਤਾ ਨਹੀਂ` ਕਿਉ', ਮੈਨੂੰ ਡਰ ਜਿਹਾ ਲੱਗਾ, ਜਿਵੇ 
ਕਿਸੇ ਸੁਨਸਾਨ ਸੜਕ ਤੇ ਮੈ ਇਕੱਲਾ ਖਲੋਤਾ ਰਹਿ ਗਿਆਂ ਹਾਂ । 
ਥੋੜ੍ਹੀ ਦੇਰ ਬਾਅਦ ਕਮਰੇ ਵਿਚ ਲੌਕ ਇਕੱਠ ਹੋਣੇ ਸ਼ੁਰੂ ਹੋ ਗਏ ਅਤੇ ਮੈ ਦੌੜਦਾ 
ਹੋਇਆ ਡਾਕਟਰ ਨੂੰ ਬੁਲਾਣ ਦੇ ਖ਼ਿਆਲ ਨਾਲ ਬਾਹਰ ਆ ਗਿਆ । ਕਾਫ਼ੀ ਪੈਦਲ 
ਦੌੜਨ ਦੇ ਬਾਅਦ ਮੈਨੂੰ ਇਕ ਟੈਕਸੀ ਮਿਲੀ । ਜਦ" ਡਾਕਟਰ ਦੇ ਨਾਲ ਟੈਕਸੀ ਫਲਕ 
ਮੰਜਲ ਵਿਚ ਦਾਖਲ ਹੋਈ ਤਾਂ ਬਹੁਤ ਦੇਰ ਹੋ ਚੂੰਕੀ ਸੀ । 
ਸ਼ਾਮ ਦੇ ਲੋਮੋ ਪਰਛਾਵੇਂ ਜਮੀਨ ਤੇ ਫੈਲਣ ਲੱਗੇ ਸਨ । 
ਕਮਰੇ ਵਿਚ ਸਿਸਕੀਆਂ ਹੀ ਸਿਸਕੀਆਂ ਸੁਣਾਈ ਦੇ ਰਹੀਆਂ ਸਨ। _ 
ਅਸਦ ਮੀਆਂ ਦੀਆਂ ਅੱਖਾਂ ਖੁੱਲ੍ਹੀਆਂ ਹੋਈਆਂ, ਅਜੀਬ ਢੰਗ ਨਾਲ ਕਿਧਰੇ ਵੇਖ 
ਰਹੀਆਂ ਸਨ । ਘੱਟ ਰੌਸ਼ਨੀ ਵਿਚ ਲੱਗ ਰਿਹਾ ਸੀ, ਜਿਵੇ ਉਨ੍ਹਾਂ ਦੀਆਂ ਅੱਖਾਂ ਵਿਚ 
ਮਿਲਿਆ ਜੁਲਿਆ ਗੱਸਾ ਅਤੇ ਮੁਸਕਰਾਹਟ ਹੁਣ ਵੀ ਸੀ । ਹੈਰਾਨੀ ਦੇ ਵਾਤਾਵਰਣ 
ਵਿਚ ਮੈਂ" ਉਨ੍ਹਾਂ ਦੇ ਚਿਹਰੇ ਨੂੰ ਵੇਖਦਾ ਰਿਹਾ, ਫਿਰ ਅੱਗੇ ਵੱਧ ਕੇ ਉਨ੍ਹਾਂ ਖੁੱਲ੍ਹੀਆਂ ਅੱਖਾਂ ਨੂੰ 
ਬਦ ਕਰ ਦਿੱਤਾ । ਡਾਕਟਰ ਨੇ ਉਹਨਾਂ ਦਾ ਸਰੀਰ ਸਫੈਦ ਚਾਦਰ ਨਾਲ਼ ਢੱਕ ਦਿੱਤਾ । 
ਇਕਦਮ ਕਿਸੇ ਚੀਜ਼ ਨੇ ਮੇਰਾ ਖ਼ਿਆਲ ਅਸਦ ਮੀਆਂ ਦੇ ਮੁਰਦਾ ਚਿਹਰੇ ਤੋ" 
ਆਪਣੇ ਵੱਲ ਥਿੱਚ ਲਿਆ, ਜਿਵੇ` ਕੌਧਾਂ ਦਰਵਾਜ਼ੇ ਹਿਛ ਗਏ ਸਨ । .ਕੌਈ ਗੋਲਾ 
_ਫਲਕ ਮੰਜਲ ਦੇ ਬਿਲਕੁਲ ਉੱਪਰ ਆ ਕੇ ਫਟਿਆ ਸੀ । 
ਦੋਂ, ਤਿੰਨ, ਚਾਰ,..ਤੋਪਾਂ ਚਲ ਰਹੀਆਂ ਸਨ । ਰੌਜ਼ੇ ਦੇ ਇਫਤਾਰ ਦੀ... 
ਈਦ ਦੇ ਚੰਨ ਦੀ । ਰਮਜ਼ਾਨ ਹੁਣ ਖ਼ਤਮ ਹੋ ਰਹੇ ਸਨ । 


ਲੰਖਕ-ਪਰਿਚਯ 


ਹਰੀਸ਼ੋਕਰ ਪਾਰਸਾਈ : ਜਨਮ 22 ਅਗਸਤ 1924, ਜਮਾਨੀ, ਹੋਸ਼ੈਗਾਬਾਦ, 
ਮੱਧ ੍ਰਦਸ਼ । 1957 ਤੱਕ ਅਧਿਆਪਨ । ਫਿਰ ਸੁਤੌਤਰ ਲੇਖਨ । 1956 ਵਿਚ 
'ਵਸੁਧਾ' ਨਾਮਕ ਸਾਹਿਤਕ ਪਤ੍ਰਿਕਾ ਦਾ ਪ੍ਰਕਾਸ਼ਨ ਸੰਪਾਦਨ । ਪ੍ਰਕਾਸ਼ਤ ਪੁਸਤਕਾਂ : 
ਹੈਸਤੇ ਰੈ' ਰੋਤੇ ਹੈ', ਭੂਤ ਕੇ ਪਾਂਵ ਪੀਛੇ, ਤਬਕੀ ਬਾਤ ਔਰ ਥੀ । ਜੈਸੇ ਉੱਠ ਕੇ 
ਦਿਨ ਫਿਰੇਂ, ਸਦਾਚਾਰ ਕਾ ਤਵੀਜ਼ । ਪਗਡੰਡੀਓ' ਕਾ ਜ਼ਮਾਨਾ, ਰਾਨੀ ਨਾਗਫਨੀ 
ਕੀ ਕਹਾਣੀ, ਵੇਸ਼ਣਵ ਕੀ ਫਿਸਲਨ, ਸ਼ਿਕਾਇਤ ਮੁਝ ਭੀ ਹੈ, ਅਪਨੀ ਅਪਨੀ ਬੀਮਾਰੀ, 
ਠਿਲੁਰਤਾ ਹੂਆ ਗਣਤੰਤਰ, ਨਿਠੱਲੇ ਕੀ ਡਾਇਰੀ, ਬੋਲਤੀ ਰੇਖਾਏ', ਏਕ ਲੜਕੀ 
ਪਾਂਚ ਦੀਵਾਨੇ, ਤਿਰਛੀ ਰੋਖਾਏ', ਔਰ ਅੰਤ ਮੇ', ਤਟ ਕੀ ਖੋਜ, ਮਾਟੀ ਕਹੇ ਕੁਮਹਾਰ ਸੇ, 
ਪਾਖੰਡ ਕਾਂ ਅਧਿਆਤਮ, ਸੁਨੋ ਭਾਈ ਸਾਧੋਂ, ਵਿਕਲਾਂਗ ਸ਼ਰਧਾ ਕਾ ਦੌਰ ਔਰ ਪਰਸਾਏ) 
ਰਚਨਾਵਲੀ (ਛੇ ਖੰਡ) । ਜੰਬਲਪੁਰ ਯੂਨੀਵਰਸਿਟੀਤੋ“ ਡੀ. ਲਿਟ ਦੀ ਡਿਗਰੀ । 1982 
ਵਿਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ । ਮੱਧ ਪ੍ਰਦੇਸ਼ ਸਰਕਾਰ 
ਦੇ ਸਿਖਰ ਸਨਮਾਨ ਨਾਲ ਸਨਮਾਨਤ 1983 । ਲੱਗਪਗ ਸਾਰੀਆਂ ਭਾਰਤੀ ਭਾਸ਼ਾਵਾਂ 
ਵਿਚ ਰਚਨਾਵਾਂ ਅਨੁਵਾਦਿਤ । ਮਲਿਆਲਮ ਵਿਚ ਚਾਰ ਪੁਸਤਕਾਂ ਅਨੁਵਾਦਿਤ । 
ਹਿੰਦੀ ਵਿਚ ਵਿਅੰਗ ਨੂੰ ਇਕ ਸਨਮਾਨਤ ਅਤੇ ਰਚਨਾਤਮਕ ਦਰਜਾ ਦੁਆਉਣ ਵਾਲੋਂ 
ਇਕੋ ਇਕ ਕਥਾਕਾਰ । ਮੱਧ ਪ੍ਰਦੇਸ਼ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ । ਵਿਸ਼ਵ ਸ਼ਾਂਤੀ 
ਸੈਮੇਲਨ ਵਿਚ ਭਾਰਤੀ ਪ੍ਰਤੀਨਿਧੀ ਮੰਡਲ ਦੇ ਮੈਬਰ ਦੇ ਨਾਤੇ ਰੂਸ ਦੀ ਯਾਤਰਾ । 


ਧਰਮਵੀਰ ਭਾਰਤੀ : _ਜਨਮ 25 ਦਸੰਬਰ 1926 । ਪ੍ਰਯਾਗ ਦੇ ਅੰਤਰਸੁਈਆ 
ਮੁਹੱਲੇ ਵਿੱਚ । '60 ਤੱਕ ਪ੍ਰਯਾਗ ਯੂਨੀਵਰਸਿਟੀ, ਹਿੰਦੀ ਵਿਭਾਗ ਵਿਚ ਅਧਿਆਪਨ । 
'ਅਭਿਯਦਯ', 'ਸੈਗਮ', 'ਨਿਕਸ਼ ਅਤੇ ਆਲੌਚਨਾ' ਦਾ ਸੈਪਾਦਨ । ਲੰਮੇ ਸਮੇ ਤੱਕ 
'ਧੁਰਮਯੁੱਗ' ਦਾ ਸੈਪਾਦਨ । ਇੰਗਲੰ'ਡ, ਜਰਮਨੀ, ਇੰਡੋਨੇਸ਼ੀਆ, ਬਾਈਲੱਡ, ਬੈਗਲਾ 
ਦੇਸ਼ ਦੀਆਂ ਯਾਤਰਾਵਾਂ । 1972 ਵਿਚ ਪਦਮਸ੍ਰੀ । ਪ੍ਰਕਾਸ਼ਨ : ਕਹਾਣੀ ਸੈਗ੍ਹਿ : 
ਮੁਰਦੋ' ਕਾ ਗਾਂਵ, ਚਾਂਦ ਔਰ ਟੂਟੇ ਹੂਏ ਲੌਗ, ਬੰਦ ਗਲੀ ਕਾ ਆਖਰੀ ਮਕਾਨ । 
ਕਵਿਤਾ : ਠੰਡਾ ਲੋਹਾ, ਅੰਧਾ ਯੁੱਗ, ਸਾਤ ਗੀਤ ਵਰਸ਼, ਕਨ੍ਪ੍ਰਿਯਾ । ਨਾਵਲ : 
ਗੁਨਾਹ ਕਾ ਦੇਵਤਾ, ਸੂਰਜ ਕਾ ਸਾਂਤਵਾਂ ਘੌੜ! । ਲੌਖ : ਠੇਲੋਂ ਪਰ ਹਿਮਾਲਯ, 
ਕਹਿਨੀ-ਅਨਕਹਿਨੀ, ਪਸ਼ਯੋਤੀ । ਆਲੋਂਚਨ? : ਪ੍ਰਗਤੀਵਾਦ-ਏਕ ਸਮੀਕਸ਼ਾਂ, ਮਾਨਵ 


ਲੇਖਕ-ਪਰਿਚਯ 277 


ਮੁਲਯ ਔਰ ਸਾਹਿਤ । ਇਕਾਂਗੀ : ਨਦੀ ਪਿਆਸੀ ਥੀ । ਸ਼ੋਸ਼-ਸਿੱਧ ਸਾਹਿਤਯ । 
ਅਨੁਵਾਦ : ਆਸਕਰ ਵਾਈਲਡ ਕੀ ਕਹਾਨੀਆਂ, ਦੇਸ਼ਾਂਤਰ । ਰਿਪੌਰਟਿੰਗ : ਯੁੱਧ- 
ਯਾਤਰਾ । ਹਿੰਦੀ ਕਹਾਣੀ ਵਿਚ ਨਵੇਂ' ਪ੍ਰਯੋਗਾਂ ਦੇ ਲਈ ਪ੍ਰਸਿੱਧ । 


ਅੰਮਿਤ ਰਾਏ : ਜਨਮ 15 ਅਗਸਤ 1921, ਸੰਪਾਦਕ : ਹਸ 42-52 ਤੱਕ, 
ਨਈ ਕਹਾਨੀਆਂ 67-71 ਤੱਕ । ਕੁਲ ਪ੍ਰਕਾਸ਼ਨ ਲੱਗਪਗ ਪੈੱਤੀ । ਵਰਨਣਯੋਗ 
ਰਚਨਾਵਾਂ : ਬੀਜ-53, ਧੂੰਆਂ-77 (ਨਾਵਲ) । ਆਦਿ ਵਿਦਰੋਹੀ, ਅਗਨੀ _ਦੀਕਸ਼ਾ, 
ਸਮਰਗਾਬਾ (ਅਨੁਵਾਦ), ਸਰਗਮ (ਕਹਾਣੀਆਂ 77), ਆਨੰਦਮ (ਲਲਤਿ ਨਿਬੈਧ 
ਰਮਯ ਰਚਨ'ਏ'), ਪ੍ਰੰਮ ਚੋਦ : ਕਲਮ ਕਾਂ ਸਿਪਾਹੀ (ਜੀਵਨੀ), ਸਿਖਿਆ ਵਿਭਾਗ 
ਭਾਰਤ ਸਰਕਾਰ ਦਾ ਸਰਵੋਤਮ ਅਨੁਵਾਦ ਐਵਾਰਡ 1958 । ਨਹਿਰੂ ਫੈਲੋਸ਼ਿਪ 77-79, 
ਸਾਹਿਤ ਅਕਾਦਮੀ ਐਵਾਰਡ 63 । ਸੋਵੀਅਤ ਲੈਡ ਨਹਿਰੂ ਐਵਾਰਡ 71, ਅਨੌਕਾਂ 
ਭਾਰਤੀ ਅਤੇ ਬਦੇਸ਼ੀ ਭਾਸ਼ਾਵਾਂ ਵਿਚ ਰਚਨਾਵਾਂ ਦਾ ਅਨੁਵਾਦ । ਹਿੰਦੀ ਕਹਾਣੀ ਵਿਚ 
ਪ੍ਰਗਤੀਸ਼ੀਲ ਚੇਤਨਾ ਅਤੇ ਯਥਾਰਥਵਾਦੀ ਸਰੋਕਾਰਾਂ ਦੇ ਮਹੱਤਵਪੂਰਣ ਕਹਾਣੀਕਾਰ । 


ਮੁਕਤੀਬੋਧ : (ਸਵਰਗੀ) ਗਜਾਨਨ ਮਾਧਵ ਮੁਕਤੀਬੌਧ । ਜਨਮ 13 ਨਵੇਬਰ 
1917, ਸ਼ਿਓਪੁਰ ਮੱਧ ਪ੍ਰਦੇਸ਼ । ਸਮਕਾਲੀਨ ਹਿੰਦੀ ਸਾਹਿਤ (ਵਿਸ਼ੇਸ਼ ਰੂਪ ਵਿਚ 
ਕਵਿਤਾ) ਦੇ ਸਭ ਤੋਂ ਵੱਧ ਮਹੱਤਵਪੂਰਣ ਅਤੇ ਚਰਚਿਤ ਕਾਵਿ=ਆਲੋਚਕ । ਪ੍ਰਕਾਸ਼ਤ 
ਰਚਨਾਵਾਂ : ਕਾਮਾਯਨੀ ਏਕ ਪੁਨਰ ਵਿਚਾਰ, ਭਾਰਤ : ਇਤਿਹਾਸ ਔਰ ਸੋਸਕ੍ਰਿਤੀ 
(ਜ਼ਬਤਸ਼ੁਦਾ), ਚਾਂਦ ਕਾ ਮੂੰਹ ਟੋਢਾ ਹੈ, ਏਕ ਸਾਹਿਤਕ ਕੀ ਡਾਇਰੀ, ਨਈ ਕਵਿਤਾ 
ਕਾ ਆਤਮ-ਸੈਘਰਸ਼, ਕਾਠ ਕਾ ਸਪਨਾ, ਸੋੜਹਂ ਸੇ ਉੱਠਤਾ ਆਦਸੀ, ਵਿਪਾੜ੍ਰ, 
ਭੂਰੀ ਭੂਰੀ ਖਾਕ ਧੂਲ, ਸਮੀਕਸ਼ਾ ਕੀ ਸਮੱਸਿਆਏ', ਆਖ਼ਿਰ ਰਚਨਾ ਕਿਉ” ਔੰਰ 
ਮੁਕਤੀ ਬੋਧ ਰਚਨਾਵਲੀ (ਛੇ ਖੰਡ) । ਆਪਣੀ _ਕਥਾਤਮਕ ਅਤੇ ਨਾਵਲ-ਚੇਤਨਾ' ਦੇ 
ਲਈ ਪ੍ਰਸਿੱਧ । ਕਹਾਣੀ ਵਿਚ ਨਵੇ ਵਸਤਰ ਵਿਨਿਆਸ ਅਤੇ ਰੂਪਾਤਮਕ ਪ੍ਰਯੋਗਾਂ ਦੇ 
ਲਈ ਵਰਨਣਯੋਗ । 


ਭੀਸ਼ਮ ਸਾਹਨੀ : ਜਨਮ 8 ਅਗਸਤ 1912, ਜ਼ਾਕਿਰ ਹੁਸੈਨ ਕਾਲਜ ਦਿੱਲੀ ਅਤੇ 
ਦਿੱਲੀ ਯੂਨੀਵਰਸਿਟੀ ਦੇ ਅੰਗ੍ਰੱਜ਼ੀ ਵਿਭਾਗ ਵਿਚ ਪ੍ਰੋਫੈਸਰ । ਸੋਵੀਅਤ ਰੂਸ ਵਿਚ 
57-63 ਤੱਕ ਅਨੁਵਾਦਕ, ਜ਼ਿਰੋਮਣੀ ਲੇਖਕ ਦਾ ਸਨਮਾਨ 1772 । ਲੋਟਸ ਐਵਾਰਡ 
1980 । ਕੁਲ ਪ੍ਰਕਾਸ਼ਨ ਲੱਗਪਗ ਵੀਹ । ਝਰੋਖੇ : 67, ਤਮਸ : ?4 (ਸਾਹਿਤ ਅਕਾਦਮੀ 
ਐਵਾਰਡ 75), ਭਾਗਯਰੇਖਾ : 53, ਭੁਟਕਦੀ ਰਾਖ : 65 । ਕਹਾਣੀਆਂ, ਹਾਲੂਹੇਸ਼ ; 7/, 
(ਨਾਟਕ--ਮੱਧ ਪ੍ਰਦੇਸ਼ ਸਾਹਿਤ ਪ੍ਰੀਸ਼ਦ ਦਾ ਪੁਰਸਕਾਰ) । ਬਲਰਾਜ-ਮਾਈ ਬ੍ਰਦਰ-81 
(ਅੰਗ੍ਰੇਜ਼ੀ ਵਿਚ ਜੀਵਨੀ), 25 ਰੂਸੀ ਕਲਾਸਿਕਸ ਦਾ ਹਿੰਦੀ ਵਿਚ ਅਨ੍ਵਾਦ । 
ਅਨੇਕਾਂ ਰਚਨਾਵਾਂ ਦਾ ਪੰਜਾਬੀ ਅਤੇ ਅੰਗਰੇਜ਼ੀ ਵਿਚ ਅਠ ਵਾਦ । ਰਾਸ਼ਟਰੀ ਪ੍ਰਗਤੀ- 


ਸ਼ੀਲ ਲੇਖਕ ਮਹਾਂ ਸਿੰਘ ਦੇ ਜਨਰਲ ਸਕੇੜਰ । ਹਿੰਦੀ ਕਹਾਣੀ ਵਿਚ ਪ੍ਰਗਤੀਸ਼ੀਲ 
ਚੇਤਨਾ ਦੇ ਮਹੱਤਵਪੂਰਣ ਲੌਖਕ । 


278 ਸਮਕਾਲੀਨ ਹਿੰਦੀ ਕਹਾਣੀਆਂ 


ਇਸ 


ਰਾਮਕੁਮਾਰ : ਜਠਮ ਅਕਤੂਬਰ, 1924 ਸ਼ਿਮਲਾ । ਦਿੱਲੀ ਯੂਨੀਵਰਸਿਟੀ ਤੋ" 
ਅਰਥ ਸ਼ਾਸਤਰ ਵਿਚ ਐਮ, ਏ. ਸ਼ਾਰਦਾ ਉਕੀਲ ਸਕੂਲ ਆਫ ਆਰਟਸ, ਦਿੱਲੀ 
ਵਿਚ ਕਲਾ ਸਿੱਖਿਆ । ਪੈਰਿਸ ਵਿਚ ਆਂਦੇਲਹੋਤ ਅਤੇ ਫਰਨਾਂਦਲੇਜ ਵਿਚ ਕਲਾ 
ਸਿੱਖਿਆ । ਸ਼ਿਮਲਾ, ਦਿੱਲੀ, ਪੈਰਿਸ, ਬੈਬਈ, ਪ੍ਰਾਹਾ, ਕੋਲੰਬੋ, ਵਾਰਸਾ, ਕਰਾਕੋਵ, 
ਕਲਕੱਤਾ ਵਿਚ ਕਈ ਏਕਲ ਪ੍ਰਦਰਸ਼ਨੀਆਂ । ਲੰਦਨ, ਨਿਊਯਾਰਕ, ਵੇਨਿਸ, ਟੋਕੀਓ 
ਦੀਆਂ ਸਮੂਹ ਪ੍ਰਦਰਸ਼ਨੀਆਂ ਵਿਚ ਸ਼ਮੂਲੀਅਤ । ਅੰਤਰਰਾਸ਼ਟਰੀ ਪ੍ਰਸਿੱਧਤਾ ਦੇ 
ਚਿੱਤਰਕਾਰ । ਹਿੰਦੀ ਦੇ ਪ੍ਰਸਿੱਧ ਕਥਾਕਾਰ । ਪ੍ਰਕਾਸ਼ਨ : ਕਹਾਣੀ ਸੰਗ੍ਰਹਿ-ਹੁਸਨਾ 
ਬੀਬੀ, ਏਕ ਚੇਹਰਾ, ਸਮੁੰਦਰ, ਝੀ'ਗੁਰੋ' ਕੇ ਸਵਰ, ਮੇਰੀ ਪ੍ਰਿਯ ਕਹਾਨੀਆਂ । 
ਨਾਵਲ : ਘਰ ਬਨੇ, ਘਰ ਟੂਟੇ, ਦੇਰ ਸਵੇਰ । ਯਾਤਰਾ : ਯੂਰਪ ਕੇ ਸਕੇਚ । ਕਲ” : 
ਲਲਿਤ ਕਲਾ ਅਕਾਦੇਮੀ ਤੋ ਅਨੇਕਾਂ ਮੌਨੌਗ੍ਰਫ਼ਸ । 1976 ਵਿਚ ਮੋਰੀ ਪ੍ਰਿਯ 
ਕਹਾਨੀਆਂ ਤੇ ਉੱਤਰ ਪ੍ਰਦੇਸ਼ ਦਾ ਪ੍ਰੋਮ ਚੋਦ ਪੁਰਸਕਾਰ । 1972 ਵਿਚ ਪਦਮਸ੍ਰ] । 
ਸਹਿਜ ਪ੍ਰਯੋਗਸ਼ੀਲਤਾ ਦੇ ਲਈ ਪ੍ਰਸਿੱਧ । 

ਕਿਸ਼ਨ ਬਲਦੇਵ ਵੈਦ : ਜਨਮ 27 ਜੁਲਾਈ 1927 । ਪ੍ਰਕਾਸ਼ਨ--ਨਾਵਲ : ਉਸਕਾ 
ਬਚਪਨ-57, ਵਿਮਲ ਉਰਫ਼ ਜਾਏ” ਤੋ ਜਾਏ” ਕਹਾਂ-1974, ਨਸਰੀਨ-75, ਦੂਸਰਾ ਨਾ 
ਕੌਈ-76, ਦਰਦ ਲਾ ਦਵਾ-80, ਗੁਜਰਾ ਹੂਆ ਜ਼ਮਾਨਾ-81 । ਕਹਾਣੀ ਸੋਗ੍ਹਿ : 
ਬੀਚ ਕਾ ਦਰਵਾਜ਼ਾ-62, ਮੇਰਾ ਦੁਸ਼ਮਣ-66, ਦੂਸਰੇ ਕਿਨਾਰੇ ਸੇ-70, ਲਾਪਤਾ-73, 
ਉਸਕੇ ਬਿਆਨ-74, ਮੇਰੀ ਪ੍ਰਿਯ ਕਹਾਨੀਆਂ-78, ਵੋਹ ਔਰ ਮੈ-80, ਅਨੁਵਾਦ : 
ਹਿੰਦੀ ਵਿਚ : ਵੈਕੇਟ ਕਾ ਗੋਡੇ ਕੇ ਇੰਤਜ਼ਾਰ ਮੋਂ-70, ਆਖਰੀ ਖੋਲ-71, ਅੰਗਰੇਜ਼ੀ 
ਵਿਚ ਨਿਰਮਲ ਵਰਮਾ-ਡੇਜ਼ ਆਵ ਲਾਂਗਿਗ-72, ਸ੍ਰੀਕਾਂਤ ਵਰਮਾ-ਬਿਟਰ ਸਵੀਟ 
ਡਿਜਾਇਰ-75, ਸਮੀਖਿਆ : ਅੰਗਰੇਜ਼ੀ ਵਿਚ-ਟੈਕਨੀਕ ਇਨ ਦ ਟੋਲਸ ਆਫ ਹੇਨਰੀ 
ਜੇਮਸ । ਅੰਗਰੇਜ਼ੀ ਵਿਚ ਪੁਕਾਸ਼ਠ : ਸਟੇਪਸ ਇਨ ਡਾਰਕਨੇਸ-62, ਵਿਮਲ ਇਜ਼ 
ਬੋਗ (ਦੋ ਖੰਡਾਂ ਵਿਚ) 72, ਸਾਈਲੈ'ਸ ਅੱਡ _ਅਦਰ ਸਟੋਰੀਜ਼-72 । ਕਈ ਵਰ੍ਹਿਆਂ 
ਤੱਕ ਅਮਰੀਕਾ ਵਿਚ ਅੰਗਰੇਜ਼ੀ ਦੇ ਵਿਜਟਿੰਗ ਪ੍ਰੋਫੈਸਰ । ਹਿੰਦੀ ਕਹਾਣੀ ਵਿਚ ਨਵੇ 
ਪ੍ਰਯੋਗਾਂ ਦੇ ਲਈ ਚਰਚਿਤ ਅਤੇ ਵਰਣਨਯੋਗ । 


ਮਹੀਪ ਲਿੰਘ : ਜਨਮ 15 ਅਗਸਤ 1930 । ਐਮ. ਏ., ਪੀ.-ਐਚ. ਡੀ., ਖਾਲਸਾ 
ਕਾਲਜ, ਦਿੱਲੀ ਯੂਨੀਵਰਸਿਟੀ ਵਿਚ ਹਿੰਦੀ ਦੇ ਸੀਨੀਅਰ ਪ੍ਰੋਫੈਸਰ । ਪ੍ਰਕਾਸ਼ਨ : 
ਕਹਾਣੀ ਸਗ੍ਹਿ : ਛੇ ਔਰ ਏਕ । ਨਾਫਲ : ਯੇਹ ਭੀ ਨਹੀ” । ਇਨ੍ਹਾਂ ਤੋਂ ਬਿਨਾਂ 
ਆਲੋਚਨਾ, ਸੈਪਾਦਨ ਅਤੇ ਅਨੁਵਾਦ ਦੀਆਂ ਵੀਹ ਤੋ ਵੱਧ ਪੁਸਤਕਾਂ ਪ੍ਰਕਾਸ਼ਤ । 
ਜਾਪਾਨ ਦੀ ਕਾਨਸਾਈ ਯੂਨੀਵਰਸਿਟੀ ਵਿਚ 1974-75 ਤੱਕ ਵਿਜਟਿੰਗ ਪ੍ਰੋਫੈਸਰ, 
ਕਨੇਂਡਾ, ਅਮਰੀਕਾ ਅਤੇ ਇੰਗਲੈਂਡ ਦੀਆਂ ਸਾਹਿਤਕ ਯਾਤਰਾਵਾਂ-1982 । ਬੈ'ਕਾਕ, 
ਸਿੰਘਾਪੁਰ ਦੀ ਯਾਤਰਾ 1983 । ਪਿਛਲੇਂ ਅਠਾਰਾਂ ਵਰ੍ਹਿਆਂ ਤੌ ਸਾਹਿਤਕ ਪੱ ਤ੍ਰਿਕਾ 
ਚੇਤਨਾ. ਦਾ ਸੈਪਾਦਨ । ਨਈ ਕਹਾਨੀ `ਅਆੰਦੌਲਨ ਦੇ ਬਾਅਦ ਅਕਹਾਣੀ ਅਤੇ 
ਸਚੇਤਨ ਕਹਾਣੀ ਅੰਦੋਲਨ ਦੇ ਸਰਗਰਮ ਹਸਤਾਖ਼ਰ । 


ਲੇਖਕ-ਪਰਿਚਯ 279 


ਸ਼ਾਨੀ : ਪੂਰਾ ਨਾਂ ਗੁਲਸ਼ੇਰ ਖਾਨ ਸ਼ਾਨੀ । ਜਨਮ 16 ਮਈ 1933 । ਪ੍ਰਕਾਸ਼ਨ : 
ਨਾਵਲ : ਕਾਲਾ ਜਲ, ਸਾਂਪ ਔਰ ਸੀੜੀ, ਫੂਲ ਤੋੜਨਾ ਮਨ੍ਹਾ ਹੈ, ਏਕ ਲੜਕੀ ਕੀ 
ਡਾਇਰੀ, ਪੱਥਰੋਂ' ਮੈ' ਬਦ ਆਵਾਜ਼, ਕਸਤੂਰੀ, ਨਦੀ ਔਰ ਸਿਪੀਆਂ । ਕਹਾਣੀ 
ਸਗਹਿ : ਬਬੂਲ ਕੀ ਛਾਉ', ਡਾਲੀ ਨਹੀ“ ਫੂਲਤੀ, ਛੋਟੇ ਘੇਰੇ ਕਾ ਵਿਦਰੋਹ, ਏਕ ਸੇ 
ਮਕਾਨ” ਕਾ ਨਗਰ, ਯੁੱਧ, ਮੇਰੀ ਪ੍ਰਿ ਕਹਾਨੀਆਂ, ਸੰਪੂਰਣ ਕਹਾਨੀਆਂ--ਸਭ ਜਗਹ 
(ਦੋ ਭਾਗ) । ਸੋਸਮਰਣ-ਸ਼ਾਲਵਨੇ ਕਾ ਦੀਪ, 'ਨਿਬੋਧ : ਏਕ ਸ਼ਹਿਰ ਮੈ" ਸਪਨੇ 
ਬਿਕਤੇ ਹੈ । ਸਪਾਦਨ : ਪੌਟੇਕਾਟ ਕੀ ਸ੍ਰੇਸ਼ਠ ਕਹਾਨੀਆਂ, ਸਾਹਿਤ ਅਕਾਦਮੀ ਦੀ 
ਤ੍ਰੰਮਾਸਿਕ ਪੱ ਤ੍ਰਿਕਾ 'ਸਮਕਾਲੀਨ ਭਾਰਤੀਯ ਸਾਹਿਤਯ' । ਮੱਧ ਪ੍ਰਦੇਸ਼ ਸਾਹਿਤ ਪ੍ਰੀਸ਼ਦ 
ਦੇ ਸਕੱਤਰ । 'ਸਾਕਸ਼ਾਤਕਾਰ' ਪੰ ਤ੍ਰਿਕਾ ਦੇ ਸੈਸਥਾਪਕ ਸੈਪਾਦਕ । ਅਨੇਕਾਂ ਭਾਰਤੀ 
ਭਾਸ਼ਾਵਾਂ ਤੋਂ ਬਿਨਾਂ ਰੂਸੀ, ਚੈਕ, ਅੰਗਰੇਜ਼ੀ ਅਤੇ _ਲਿਥੂਵਾਨੀ ਭਾਸ਼ਾਵਾਂ ਵਿਚ 
ਰਚਨਾਵਾਂ ਦਾ ਅਨੁਵਾਦ । ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸ਼ਾਸਨ ਵਲੌ` ਸਨਮਾਨਤ । 
ਮੱਧ ਪ੍ਰਦੇਸ਼ ਸ਼ਾਸਨ ਵਲੋ 'ਸਿਖਰ ਸਨਮਾਨ' ਨਾਲ ਸਨਮਾਨਤ । ਮੱਧਵਰਗੀ ਮੁਸਲਮ 
ਪਰਿਵਾਰਾਂ ਦੇ ਯਥਾਰਥਵਾਦੀ ਚਿਤੇਰੇ । ਬਸਤਰ ਦੇ ਆਦਿਵਾਸੀ ਜਨ ਜੀਵਨ ਦੇ 
ਪ੍ਰਮਾਣਿਕ ਕਥਾਕਾਰ । 


ਕਾਮਤਾਨਨਥ : ਪੂਰਾ ਨਾਂ ਕਾਮਤਾ ਨਾਥ ਸ੍ਰੀਵਾਸਤਵ । ਜਨਮ 22 ਸਤੋਬਰ 1935 । 
ਪ੍ਰਕਾਸ਼ਨ--ਕਹਾਣੀ ਸੋਗ੍ਹਿ : ਛੁੱਟੀਆਂ, ਤੀਸਰੀ ਸਾਂਸ, ਸਭ ਠੀਕ ਹੋ ਜਾਏਗਾ । 
ਨਾਵਲ - ਸਮੁੰਦਰ ਤਟ ਪਰ ਖੁਲਨੇ ਵਾਲੀ ਖਿੜਕੀ, ਸੁਬਹ ਹੋਨੇ ਤਕ, ਏਕ 
ਔਰ ਹਿੰਦੁਸਤਾਨ, ਤੁਮ੍ਰਾਰੇ ਨਾਮ । ਨਾਟਕ : ਦਿਸ਼ਾਹੀਨ । ਸਪਾਦਨ-ਕਥਾਂਤਰ 
(ਸੈਕਲਨ) ਅਤੇ 'ਸਮਾਂਤਰ'-ਸਾਹਿਤਕ ਪੱਤ੍ਰਿਕਾ । ਸਮਾਂਤਰ ਕਹਾਣੀ ਅੰ-ਦੌਲਨ ਦੇ 
ਮੁਖ ਬੁਲਾਰੋ-ਰਚਨਾਕਾਰ । 


ਰਾਜੀ ਸੇਠ : ਜਨਮ 4 ਅਕਤੂਬਰ 1935 । ਐਮ. ਏ. ਅੰਗ੍ਰੇਜ਼ੀ । ਭਾਰਤੀ ਦਰਸ਼ਨ 
ਅਤੇ ਤੁਲਨਾਤਮਕ ਧਰਮ । ਪ੍ਰਕਾਸ਼ਨ-ਕਹਾਣੀ ਸੋਗਹਿ : ਅੰਧੇ ਮੋੜ ਸੇ ਆਗੇ-1979, 
ਤੀਸਰੀ ਹਥੇਲੀ-1981 । ਨਾਵਲ : ਤਤਸਮ-1983 । ਇਕ ਕਵਿਤ' ਸੰਗ੍ਰਹਿ, ਇਕ 
ਆਲੋਚਨਾਤਮਕ ਲੌਖਾਂ ਦਾ ਸੰਗ੍ਰਹਿ ਅਤੇ ਇਕ ਕਹਾਣੀ ਸੰਗ੍ਰਹਿ ਛੋਤੀ ਹੀ ਪ੍ਰਕਾਸ਼ਤ 
ਹੌਣ ਵਾਲਾ । ਤੀਸਰੀ ਹਥੋਲੀ ਦਾ ਪੰਜਾਬੀ ਵਿਚ ਅਨਵਾਦ । ਲਿਖਣਾ 1974 ਤੋ 
ਸ਼ੁਰੂ ਕੀਤਾ । ਹਿੰਦੀ ਕਹਾਣੀ ਅਤੇ ਨਾਵਲ ਵਿਚ ਸੂਖਮ ਮਨੋਵਿਗਿਆਨਕ ਵੇਰਵਿਆਂ 
ਲਈ] ਵਰਨਣਯੋਗ । 


ਰਮੇਸ਼ ਬਖਸ਼ੀ : ਜਨਮ 15 ਅਗਸਤ 1936, ਮਾਲਵਾ ਮੱਧ ਪ੍ਰਦੇਸ਼ ਵਿਚ । 1964 ਤਕ 
ਮੱਧ ਪ੍ਰਦੇਸ਼ ਦੇ ਸਰਕਾਰੀ ਕਾਲਜਾਂ ਵਿਚ ਅਧਿਆਪਨ । “ਗਿਆਨੋਦਯ' ਦਾ ਸੰਪਾਦਨ ।। 
'ਸ਼ੋਕਰਸ ਵੀਕਲੀ' (ਹਿੰਦੀ) ਦਾ ਸੋਪਾਦਨ । ਪ੍ਰਕਾਸ਼ਨ-ਕਹਾਣੀ ਸਗਹਿ--ਮੇਜ਼ ਪਰ' 
_ ਟਿਕੀ ਕੁਹਨੀਆਂ, ਦੁਹਰੀ ਜ਼ਿੰਦਗੀ, ਕਟਦੀ ਹੂਈ ਜ਼ਮੀਨ, ਇਕ ਅਮੂਰਤ ਤਕਲੀਫ, 
ਮੈਰੀ ਪ੍ਰਿਯ ਕਹਾਨੀਆਂ, ਪਿਤਾ-ਦਰ-ਪਿਤਾ, ਸਵਾਸਨ । ਨਾਵਲ : ਹਮ ਤਿਨਕੇ, ਘਿਸਾ। 
ਜੂਆ ਚੇਹਰਾ, ਕਿੱਸੇ ਉਪਰ ਕਿੱਸਾ, ਅਠਾਰਹ ਸੂਰਜ ਕੇ ਪੌਦੇ, ਬੈਸਾਖੀਓ” ਵਾਲੀ 


280 ਸਮਕਾਲੀਨ ਹਿੰਦੀ ਕਹਾਣੀਆਂ 


ਇਮਾਰਤ । ਵਿਅੰਗੇ ਰਚਨਾਵਾਂ : ਗੁੰਸਤਾਖੀ ਮੁਆਫ, ਲਤੀਫੇ ਅਪਨੇ ਅਪਨੇ, ਲਲਿਤ 
ਕੰਧ, ਏਕ ਔਰ ਪੰਚਤੰਤ੍ਰ । ਨਾਟਕ : ਦੇਵਯਾਨੀ ਕਾ ਕਹਿਨਾ ਹੈ । ਫਿਲਮ : 
ਸਤਾਈਸ ਝਭਾਉਨ । ਸਾਹਿਤਕ ਪੱਤ੍ਰਿਕਾ 'ਆਵੇਸ਼' ਦਾ ਸਪਾਦਨ । ਹਿੰਦੀ ਕਹਾਣੀ 
ਵਿਚ ਨਵੇ” ਪ੍ਰਯੋਗਾਂ ਦੇ ਲਈ ਚਰਚਿਤ ਅਤੇ ਵਰਨਣਯੋਗ । 


ਗਿਰੀਰਾਜ ਕਿਸ਼ੋਰ : ਜਨਮ 8 ਜੁਲਾਈ 1937 । ਪ੍ਰਕਾਸ਼ਨ : ਕਹਾਣੀ ਸੋਗਹਿ : 
ਨੀਮ ਕੇ ਫੂਲ-64, ਚਾਰ ਮੌਤੀ-ਬੇਆਬ-64, ਪੇਪਰਵੇਟ-67, ਰਿਸ਼ਤਾ-69, ਸ਼ਹਿਰ- 
ਦਰ-ਸ਼ਹਿਰ-76, ਹਮ ਪਿਆਰ ਕਰ ਲੇ-60, ਜਗਤਾਰਿਣੀ-81 । ਲਹੂ ਪੁਕਾਰੇਗਾ 
(ਸਪਾਦਨ) 81, ਨਾਵਲ : ਲੰਗ-66, ਚਿਤੀਆ ਘਰ-68, ਯਾਤਾਏ'-71, ਜੁਗਲਬੇਦੀ- 
73, ਦੋ-74, ਇੰਦ੍ਰ ਸੁਨੇ-78, ਦਾਵੇਦਾਰ-78, ਤੀਸਰੀ ਸੱਤਾ-82, ਯਥਾ ਪ੍ਰਸਤਾਵਿਤ- 
82, ਪਰਿਸ਼ਿਸ਼ਟ-84 । ਨਾਟਕ : ਪ੍ਰਜਾ ਹੀ ਰਹਿਨੇ ਦੋ-77, ਘਾਸ ਔਰ ਘੋੜਾ-80, 
ਚੇਹਰੇ, ਚੇਹਰੇਂ ਕਿਸਕੇ ਚੇਹਰੇ-83, ਕੇਵਲ ਮੇਰਾ ਨਾਮ ਲੋ-84 । ਇਕਾਂਗੀ-ਬਾਦਸ਼ਾਹ 
ਗੁਲਾਮ ਬੇਗਮ-79 । ਆਲੌਚਨ” : ਸੋਵਾਦ-ਸੇਤੂ-83 । ਬੱਚਿਆਂ ਦੇ ਲਈ ਰਚ- 
ਨਾਵਾਂ : ਬੱਚ ਕੇ ਨਿਰਾਲਾ, ਸੋਨੇ ਕੀ ਗੁਡੀਆ, ਪਕੇ ਸੋਨੇ ਕੇ ਪੇੜ । ਅੰਗ੍ਰੇਜ਼ੀ, ਜਰਮਨ 
ਅਤੇ ਅਨੇਕਾਂ ਭਾਰਤੀ ਭਾਸ਼ਾਵਾਂ ਵਿਚ ਰਚਨਾਵਾਂ ਦਾ ਅਨੁਵਾਦ । ਸਾਹਿਤਕ ਪੱਤ੍ਰਿਕਾ 
ਨਿਰੈਤਰ ਦਾ ਸੈਪਾਦਨ । ਹਿੰਦੀ ਕਹਾਣੀ ਵਿਚ ਯਥਾਰਥਵਾਦ) ਚੇਤਨਾ ਦੇ ਲਈ) 
ਵਰਨਣਯੋਗ । 


ਰਾਮਨਾਰਾਇਣ ਸ਼ੁਕਲ (ਸਵਰਗੀ) : ਜਨਮ 27 ਅਕਤੂਬਰ 1937, ਹੁਸੈਨ- 
ਗੰਜ, ਫਤਹਿਪੁਰ, ਉੱਤਰ ਪ੍ਰਦੇਸ਼ । ਵਿਦਿਆ=--ਕਲਕੱਤਾ ਯੂਨੀਵਰਸਿਟੀ । 1962 ਵਿਚ 
'ਕਹਾਨੀ' ਪੱਤ੍ਰਿਕਾ ਦੇ ਸਹਾਇਕ ਸੋਪਾਦਕ । 1966 ਵਿਚ ਸੋਵੀਅਤ ਸੂਚਨ' ਕੇਦਰ 
ਦੀ ਪੱਤ੍ਰਿਕਾ 'ਯੁਵਕ ਦਰਪਣ ਵਿਚ । 1968 ਵਿਚ ਦਿੱਲੀ ਵਿਚ ਅਚਾਨਕ ਸਵਰਗ- 
ਵਾਸ । 1971 ਵਿਚ ਸਰਸਵਤੀ ਪ੍ਰੌਸ ਇਲਾਹਾਬਾਦ ਤੋ 'ਸਹਾਰਾ` ਕਹਾਣੀ ਸੰਗ੍ਰਹਿ । 
ਤਿੰਨ ਕਹਾਣੀ ਸੰਗ੍ਰਹਿ--ਕਿਸੀ ਸ਼ਨੀਵਾਰ ਕੇਂ, ਮਹੇੱਦ੍ਰ ਕਾ ਭਾਈ ਔਰ ਡਾਬ ਛੇਤੀ 
ਪ੍ਰਕਾਸ਼ਤ ਹੋਣ ਵਾਲੇ । ਬੋਗਲਾ ਤੋ` ਕਈ ਅਨੁਵਾਦ ਪ੍ਰਕਾਸ਼ਤ । ਹਿੰਦੀ ਕਹਾਣੀ 
ਵਿਜ਼ ਮੱਧ ਅਤੇ ਨਿਮਨ ਮੱਧ-ਵਿਤੀ ਪਰਿਵਾਰਾਂ ਦੇ ਸੋਘਰਸ਼ਪੂਰਣ ਜੀਵਨ ਦੇ 
ਪ੍ਰਮਾਣਿਕ ਕਹਾਣੀਕਾਰ । 


ਓਮਮੁਕਾਸ਼ ਮੈਹਰਾ : ਜਨਮ 16 ਦਸੰਬਰ 1937, ਜਬਲਪੁਰ ਯੂਨੀਵਰਸਿਟੀ 
ਅਤੇ ਬਰਮਿੰਘਮ ਯੂਨੀਵਰਸਿਟੀ ਤੌ ਵਿਦਿਆ । ਭਾਰਤੀ ਪ੍ਰਸ਼ਾਸਨਿਕ ਸੇਵਾ ਵਿਚ 
ਸਕੱਤਰ । ਪ੍ਰਕਾਸ਼ਨ : ਕਹਾਣੀ ਸੰਗ੍ਹਿ--ਫਿਰ ਏਕ ਬਾਰ, ਅਲਾਵ, ਸੀੜੀਓ` ਕੇ 
ਬੀਚ ਏਕ ਸੱਚ, ਪਾਲਵਾਲੀ ਨਾਵ, ਜ਼ਿੰਦਗੀ ਏਕ ਮੌੜ ਪਰ । 'ਪਾਲਵਾਲੀ ਨਾਵ' 
ਮੈੱਧ ਪ੍ਰਦੇਸ਼ ਸਾਹਿਤ ਪ੍ਰੀਸ਼ਦ ਵਲੋਂ ਸਨਮਾਨਤ । ਨਵੀ" ਕਹਾਣੀ ਢੋ ਆਰੰਭ ਤੋਂ 
ਕਹਾਣੀ ਲੇਖਨ । ਆਪਣੀਆਂ ਜੜਾਂ ਅਤੇ ਪਰਿਵੇਸ਼ ਦੇ ਯਥਾਰਥਵਾਦੀ ਕਹਾਣੀਕਾਰ 
ਦੇ ਰੂਪ ਵਿਚ ਵਰਨਣਯੋਗ । ਰ 


ਲੇਖਕ-ਪਰਿਚਯ 281 


` ਗੋਵਿੰਦ ਮਿਸ਼ਰ : ਜਨਮ 1 ਅਗਸਤ 1939, ਪ੍ਰਕਾਸ਼ਨ-ਨਾਵਲ : ਵਹ ਅਪਨਾ 
ਚੇਹਰਾ, ਉਤਰਤ ਹੂਈ ਧੂਪ, ਲਾਲ ਪੀਲੀ ਜ਼ਮੀਨ, ਹਜੂਰ ਦਰਬਾਰ । ਕਹਾਣੀ 
ਸਗਹਿ : ਨਏ ਪੁਰਾਨੇ ਮਾਂ-ਬਾਪ, ਰਗੜਖਾਤੀ ਆਤਮ ਹੱਤਿਆਏ', ਅੰਤ : ਪੁਰ, ਧਾਂਸੂ, 
ਖੁਦ ਕੇ ਖਿਲਾਫ, ਅਪਾਹਿਜ, ਮੋਰੀ ਪ੍ਰਿਯ ਕਹਾਨੀਆਂ, ਯਾਤਰ-ਯਾਦਾਂ=-ਧੁਦ ਭਰ) 
ਸੁਰਖੀ, ਦਰੱਖਤੋ` ਕੇ ਪਾਰ ਸ਼ਾਮ । ਸੋਪਾਦਨ : ਸਥਿਤੀਆਂ ਰੇਖਾਂਕਿਤ (ਕਹਾਣੀ 
ਸੰਕਲਨ), ਖਾਕ ਇਤਿਹਾਸ । ਅੰਤ : ਪੁਰ, ਧਾਂਸੂ, ਧੁਦਭਰੀ ਸੁਰਖੀ ਲਈ ਉੱਤਰ 
ਪ੍ਰਦੇਸ਼ ਸਰਕਾਰ ਦਾ ਇਨਾਮ । ਲਾਲ ਪੀਲੀ ਜ਼ਮੀਨ ਆਥਰਸ ਗਿਲਡ ਆਫ ਇੰਡੀਆ 
ਵਲੋ' ਸਨਮਾਨਤ । ਆਪਣੀ ਜ਼ਮੀਨ ਅਤੇ ਪਰਿਵੇਸ਼ ਦੇ ਸੇਘਰਸ਼ਾਂ ਦੇ ਯਥਾਰਥ ਚੇਤਨਾ 

_ਦੈ ਕਹਾਣੀਕਾਰ । 


ਰਮਾਕਾਂਤ ਸੀਵਾਸਤਵ : ਜਨਮ 1942, ਐਮ. ਏ., ਪੀ.-ਐਚ. ਡੀ., ਇੰਦਰਾ 
ਕਲਾ ਸੋਗੀਤ ਵਿਸ਼ਵ ਵਿਦਿਆਲਯ, ਖੋਰਾਗੜ੍ਹ ਵਿੱਚ ਹਿੰਦੀ ਵਿਭਾਗ ਢੇ ਮੁੱਖੀ । 
ਪ੍ਰਕਾਸ਼ਨ : ਕਹਾਣੀ ਸੋਗ੍ਹਿ-ਮਧਯਾਂਤਰ, ਸਿਆਹੀ ਸੌਖਤੇ, ਖ਼ਾਨਦਾਨ ਮੋ" ਪਹਿਲੀ 
ਵਾਰ । ਨਾਵਲ : ਟ੍ਰਟੇ ਪੁਲ । ਆਲੋਚਨਾ : ਉਪਨਿਆਸਕਾਰ ਭਗਵਤੀ ਚਰਣ 
ਵਰਮਾਂ । ਛੌਤੀ ਪ੍ਰਕਾਸ਼ਤ ਹੋਣ ਵਾਲੇ : ਬੇਟੇ ਕੌ ਕਿਆ ਬਤਲਾਏ'ਗੇ--ਕਹਾਣੀ ਸੰਗ੍ਰਹਿ 
ਅਤੇ ਨਾਵਲ--ਬਾਬਾ ਜੀ ਕੀ ਜੈ । ਕਹਾਣੀ ਸੰਗ੍ਰਹਿ : ਸਿਆਹੀ ਸੋਖਤੇ ਮੱਧ ਪ੍ਰਢੇਸ਼ 
ਸਾਹਿਤ ਪ੍ਰੀਸ਼ਦ ਵਲੋਂ' ਸਨਮਾਨਤ । ਯਥਾਰਥਵਾਦੀ ਅਤੇ ਪ੍ਰਗਤੀਸ਼ੀਲ ਚੇਤਨਾ 
ਦੇ ਵਰਨਣਯੋਗ ਕਥਾਕਾਰ । 


ਸਤਯੇਨ ਕੁਮਾਰ : ਜਨਮ 20 ਅਪ੍ਰੈਲ 1944, ਸਾਗਰ ਯੂਨੀਵਰਸਿਟੀ ਤੋਂ ਫਾਰਮੋਸੀ 
ਵਿੱਚ ਵਿਦਿਆ । ਵਰ੍ਹਿਆਂ ਤਕ ਗਾਂਧੀ ਮੈਡੀਕਲ ਕਾਲਜ ਭੇਂਪਾਲ ਵਿਚ ਅਧਿਆਪਨ । 
ਹੁਣ ਸੁਤੌਤਰ ਲੌਖਨ । ਪ੍ਰਕਾਸ਼ਨ-ਕਹਾਣੀਸਗਹਿ : ਜਹਾਜ਼ ਤਥਾ ਅੰਨਯ ਕਹਾਨੀਆਂ, 
ਬਰਫ ਤਥਾ ਅੰਨਯ ਕਹਾਨੀਆਂ, ਏਕ ਨਾਮ ਅਰ ਤਥਾ ਅੰਨਯ ਕਹਾਣੀਆਂ । ਨ7ਟਕੋ- 
ਏਕ ਥਾ ਬਾਦਸ਼ਾਹ (ਮੰਜੂਰ ਏਹਤੇਸ਼ਾਮ ਦੇ ਨਾਲ) 1973 ਵਿਚ । ਜਹਾਜ ਕਹਾਣੀ ਨੂੰ 
'ਕਹਾਨੀ' ਪੱਤ੍ਰਿਕਾ ਦਾ ਪਹਿਲਾ ਇਨਾਮ । ਜਹਾਜ ਤਥਾ ਅੰਨਯ ਕਹਾਨੀਆਂ 
ਸੰਗ੍ਰਹਿ, ਯਸ਼ਪਾਲ ਪੁਰਸਕਾਰ ਰਾਹੀ` ਸਨਮਾਨਤ । ਸੂਖਮ ਵੇਰਵਿਆਂ ਅਤੇ ਡੂੰਘੇ 
ਨਿਰੀਖਣ ਦੇ ਲਈ ਵਰਨਣਯੋਗ ਕਹਾਣੀਕਾਰ । 


ਸਵਯੋ ਪੁਕਾਸ਼ : ਪੁਰਾ ਨਾਂ : ਸਵਯੈ ਪ੍ਰਕਾਸ਼ ਭਟਨਾਗਰ । ਜਨਮ 20 ਜਨਵਰੀ 
1947, ਸੰਪ੍ਰਤੀ ਰਾਜ ਭਾਸ਼ਾ ਅਧਿਕਾਰੀ । ਪ੍ਰਕਾਸ਼ਨ : ਕਹਾਣੀ ਸਗ੍ਰਹਿ--ਮਾਤ੍ਰਾ ਔਰ 
ਭਾਰ, ਸੂਰਜ ਕਬ ਨਿਕਲੇਂਗਾ, ਆਸਮਾਂ ਕੌਸੇ ਕੌਸੇ । ਨਾਵਲ--ਜਯੋਤੀਰਥ ਕੇ ਸਾਰਥੀ, 
ਜਲਤੇ ਜਹਾਜ ਪਰ । ਠਾਟਕ--ਫੀਨਿਕਸ । ਲੇਖ-ਸੋਗ੍ਰਹਿ--ਸਵਾਂਤ : ਦੁਖਾਯ । 
ਪਰਮਾਣੂ ਭਾਈ ਕੀ ਦੁਨੀਆਂ ਮੈ (ਵਿਗਿਆਨਕ ਬਾਲ ਨਾਵਲ) । ਅਨੁਵਾਦ-- 
ਅਨੇਕਾਂ ਭਾਰਤੀ ਭਾਸ਼ਾਵਾਂ ਵਿਚ । ਸਪਾਦਨ-ਜਨਵਾਦੀ ਪੱਤ੍ਰਿਕਾ 'ਕਿਉ` । ਸੂਰਜ 
ਕਬ ਨਿਕਲੇਗਾ ਰਾਜਸਥਾਨ ਸਾਹਿਤ ਅਕਾਦਮੀ ਵਲੋ ਸਨਮਾਨਤ । ਹਿੰਦੀ ਕਹਾਣੀ 


282 ਸਮਕਾਲੀਨ ਹਿੰਦੀ ਕਹਾਣੀਆਂ 


ਦੀ ਪ੍ਰਗਤੀਸ਼ੀਲ ਅਤੇ ਯਥਾਰਥਵਾਦੀ ਧਾਰਾ ਦੇ ਵਰਨਣਯੋਗ ਕਥਾਕਾਰ । 


ਮੰਜੂਰ ਏਹਤੇਸ਼ਾਮ : ਜਨਮ 3 ਅਪ੍ਰੈਲ 1948, ਸੁਤੌਤਰ ਲੇਖਨ । ਵਿਦਿਆ ਪੱਖੋਂ” 
ਇੰਜੀਨੀਅਰ । ਪ੍ਰਕਾਸ਼ਨ--ਰਮਜ਼ਾਨ ਮੋ" ਮੌਤ ਤਥਾ ਅੰਨਯ ਕਹਾਨੀਆਂ, ਕੁਛ ਦਿਨ 
ਔਰ (ਨਾਵਲ), ਏਕ ਥਾ ਬਾਦਸ਼ਾਹ--ਨਾਟਕ (ਸਤਯੋਨ ਕੁਮਾਰ ਦੇ ਨਾਲ), ਯਥਾਰਥ- 
ਵਾਦੀ ਚੇਤਨਾ ਅਤੇ ਗੂੜ੍ਹ-ਸੂਖਮ ਨਿਰੀਖਣ ਦੇ ਲਈ ਵਰਨਣਯੋਗ ਕਥਾਕਾਰ । 


ਧਨੌਜਯ ਵਰਮਾ : ਇਸ ਸੰਗ੍ਰਹਿ ਦੇ ਸੰਪਾਦਕ । ਜਨਮ 14 ਜੁਲਾਈ 1935, ਐਮ.ਏ., 
ਪੀ.--ਔਚ. ਡੀ., ਮੱਧ ਪ੍ਰਦੇਸ਼ ਦੇ ਸਰਕਾਰੀ ਕਾਲਜ ਵਿਚ ਅਧਿਆਪਨ । ਵਿਜਟਿੰਗ 
ਪ੍ਰੰਫੈਸਰ । ਪ੍ਰਕਾਸ਼ਨ : ਨਿਰਾਲਾ ਕਾਵਯ ਔਰ ਵਿਅਕਤਿਤਵ, ਆਸਵਾਦ ਕੇ . 
ਧਰਾਤਲ, ਅੰਧੇਰਾ ਨਗਰ, ਹਸਤਕਸ਼ੇਪ, ਨਿਰਾਲਾ ਕਾਵਯ : ਪੁਨਰ ਮੁਲਾਂਕਨ, 
ਆਲੋਚਨਾ ਕੀ ਰਚਨਾ-ਯਾਤਾ, ਆਧੁਨਿਕਤਾ ਕੇ ਬਾਰੇ ਮੈ ਤੀਨ ਅਧਿਆਇ । ਆੰਧੇਰੇ 
ਕੇ ਵਰਤੁਲ । ਸੈਪਾਦਨ--ਪ੍ਰਾਸੈਗਿਕ ਕਹਾਨੀਆਂ, ਆਸ ਪਾਸ ਕੀ ਦੁਨੀਆਂ । 1960 
ਤੋ ਲਗਾਤਾਰ ਕਹਾਣੀ ਆਲੋਚਨਾ ਦੇ ਖੇਤਰ ਵਿਤ ਸਰਗਰਮ । ਨਵੀ ਕਹਾਣੀ ਦੇ 
ਆਰੱਭ ਤੱ ਕਹਾਣੀ ਆਲੌਚਨਾ ਨੂੰ ਇਕ ਰਚਨਾਤਮਕ ਦਿਸ਼ਾ । 'ਅੰਧੇਰਾ ਨਗਰ' 
ਅਤੇ 'ਅੰਧੇਰੇ ਕੇ ਵਰਤੁਲ' ਰਮਯ ਰਚਨਾਵਾਂ । 'ਆਸਵਾਦ ਕੇ ਧਰਾਤਲ” ਮੱਧ 
ਪ੍ਰਦੇਸ਼ ਸਾਹਿਤ ਪ੍ਰੀਸ਼ਦ ਅਤੇ 'ਹਸਤਕਸ਼ੇਪ' ਉੱਤਰ ਪ੍ਰਦੇਸ਼ ਸਰਕਾਰ ਵਲੰ` ਸਨਮਾਨਤ । 


ਛਾਪਕ : ਜਨਤਕ ਪ੍ਰੈਸ, 159, ਲਾਜਪਤ ਰਾਇ ਮਾਰਕੀਟ, ਚਾਂਦਨੀ ਚੌਕ, ਦਿੱਲੀ-6 


